ਭਾਸ਼ਾ ਵਿਭਾਗ ਪੈਜਾਬ, ਪਟਿਆਲਾ 


ਪ੍ਰਕਾਸ਼ਕ : __ਸ. ਲਾਲ ਸਿੰਘ 
ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ 


ਮੂਲ ਲੇਖਕ : ਡਾ: ਹਜ਼ਾਰੀ ਪ੍ਰਸਾਦ “ਦਿਵੇਦੀ' 


ਅਠ੍ਵਾਦਕ : ਸ਼੍ਰੀ. ਯੋਗਿੰਦਰ ਮੋਹਨ ਗੁਪਤਾ 


ਪਹਿਲੀ ਵਾਰ : 1969 


ਮੁੱਲ : 2 ਗੁਪਏ 25 ਪੈਸੇ 


ਕਾਪੀਆਂ: 1200 


ਛਾਪਕ :--ਮਾਡੋਸਟ ਪ੍ਰਿੰਟਰਜ਼, ਸੈਂਟਰਲ ਮਿਲਜ਼, 
ਜਲੰਧਰ । 


. ਦੋ ਸ਼ਬਦ ! 
ਲੋਕ-ਕਥਾਵਾਂ ਸਮੁੱਚੇ ਸਮਾਜ ਦੇ ਤਜਰਬੇ ਅਤੇ ਰੁਚੀਆਂ ਦੀਆਂ ਪ੍ਰਤੀਕ ਹੁੰਦੀਆਂ ਹਨ । ਇਹ 
ਉਹ ਸਾਹਿੱਤ ਹੈ ਜਿਹੜਾ ਇਕ ਤੋਂ ਦੂਜੀ ਪੀੜ੍ਹੀ ਤਕ ਗੱਲਾਂ ਰਾਹੀ" ਪੂਜਦਾ ਹੈ । ਸਮਾਜ ਦੀ 
ਬਦਲਦੀ ਹਾਲਤ ਨਾਲ ਇਸ ਦੀ ਸ਼ਬਦਾਵਲੀ, ਲਹਿਜੇ, ਫਿਲਾਸਫੀ, ਵਿਸ਼ੇਸ਼ ਸਥਾਨ ਉੱਤੇ ਜ਼ੌਰ ਵੀ 
ਬਦਲ ਜਾਂਦਾ ਹੈ । ਇਸ ਨੂੰ ਲਿਖਤੀ ਸ਼ਬਦਾਂ ਵਿੱਚ ਬੈਨ੍ਹਣ ਨਾਲ ਇਜ ਦਾ ਵਿਕਾਸ ਤਾਂ ਚੁਕ 
ਜਾਂਦਾ ਹੈ ਪਰ ਅਜਿਹਾ ਸਾਹਿੱਤ ਗੁਆਚਣ ਤੋ" ਰੋਕ ਲੈਣ ਦਾ ਹੌਰ ਕੌਈ ਢੰਗ ਹੈ ਹੀ ਨਹੀਂ” । 
ਸੰਸਾਰ ਦੀਆਂ ਅਤੇ ਨਾਲ ਹੀ ਹਿੰਦੁਸਤਾਨ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਲੌਕ ਕਥਾਵਾਂ 
ਵਿੱਚ ਇਕ ਸਾਂਝ ਹੁੰਦੀ ਹੈ । ਇਨ੍ਹਾਂ ਵਿੱਚ ਨੈਤਿਕਤਾ ਉੱਤੋਂ ਜ਼ੌਰ ਹੁੰਦਾ ਹੈ । ਇਕ ਵਿਸ਼ੇਸ਼ 
ਸਮਾਜਿਕ ਚੌਖਟੇ ਵਿੱਚ ਬਝੱਣ ਦੇ ਬਾਵਜੂਦ ਅਟਲ ਸਚਾਈਆਂ ਅਤੇ ਜੀਵਨ ਤਜਰਬੇ ਤੋਂ` ਕੱਢੇ 
ਸਤ ਹਰ ਥਾਂ ਇਨ੍ਹਾਂ ਵਿੱਚੋਂ ਝਲਕਦੇ ਹਨ । 
ਭਾਸ਼ਾ ਵਿਭਾਗ ਨੇ ਜਿੱਥੇ ਪੰਜਾਬ ਦੀਆਂ ਲੋਕ ਕਥਾਵਾਂ ਇੱਕਠੀਆਂ ਕਰਕੇ ਛਾਪਣ ਦਾ 
ਉਪਰਾਲਾ ਕੀਤਾ ਹੈ, ਉਥੇ ਬਾਕੀ ਭਾਰਤੀ ਭਾਸ਼ਾਵਾਂ ਅਤੇ ਸੈਸਾਰ ਦੀਆਂ ਉਪੀਆਂ ਭਾਸ਼ਾਵਾਂ ਦੀਆਂ 
ਲੌਕ ਕਥਾਵਾਂ ਵੀ ਭਾਸ਼ਾ ਵਿਚ ਲਿਆਂਦੀਆਂ ਜਾਣਗੀਆਂ ਤਾਂ ਜੋ ਮਨੁਖਤਾ ਦਾ ਸਮੁਚਾ ਤਜਰਬਾ 
ਪੰਜਾਬੀਆਂ ਤਕ ਪੁੱਜ ਸਕੇ । 
ਇਹ ਪੁਸਤਕ ਉਸੇ ਲੜੀ ਦਾ ਹੀ ਇਕ ਅੰਗ ਹੈ । ਉਮੀਦ ਹੈ, ਪੰਜਾਬੀ ਪਾਠਕ ਇਨ੍ਹਾਂ 
ਸਾਰੀਆਂ ਲੌਕ ਕਥਾਵਾਂ ਦਾ ਸੁਆਦ ਮਾਨਣਗੇ । 
ਲਾਲ ਸਿੰਘ, 
ਤਾਇਰੈਕਟਰ, ਭਾਸ਼ਾ ਵਿਭਗ, ਪੰਜਾਬ । 


ਕਿ" 
4 


ਦਾਦੇ 
9 ਟਾਲ 
ਵਾ ਤਾ 
੧੩" ' “ ਆਵ 


ਬੇਗਾਲ ਦੀਆਂ ਝਾਕੀਆਂ 

ਇਸ ਪੁਸਤਕ ਵਿੱਚ ਬੰਗਾਲ ਦੇ ਦਸ ਪ੍ਰਸਿੱਧ ਕਿੱਸਿਆਂ ਦਾ ਵਾਰਤਕ ਰੂਪ ਦਿੱਤਾ ਗਿਆ 
ਹੈ । ਇਹ ਕਿੱਸੇ ਸੌਲ੍ਹਵੀ ਸਤਾਰੂਵੀ' ਸਦੀ ਵਿਚ ਲਿਖੇ ਮੰਨੇ ਜਾਂਦੇ ਹਨ ।.ਕੁਝ ਕੁ ਦੇ ਰਚਨਹਾਰਾਂ 
ਦੇ ਨਾਵਾਂ ਦਾ ਪਤਾ ਹੈ, ਕੁਝ ਬਾਰੇ ਕਿਆਫ਼ੋ ਲਾਏ ਗਏ _ਹਨ ਅਤੇ ਕਈਆਂ ਦਾ ਪਤਾ ਹੀ 
ਨਹੀਂ। ਅਜ ਤੋਂ ਪੰਜਾਹ ਕੁ ਸਾਲ ਪਹਿਲਾਂ ਡਾ. ਦਿਨੇਸ਼ ਚੰਦਰ ਸੇਨ ਨੇ, ਜਿਹੜੇ ਉਸ ਵੇਲੇ 
ਕਲਕੱਤਾ ਯੂਨੀਵਰਸਿਟੀ ਵਿੱਚ ਲੈਕਚਰਾਰ ਸਨ, _ਇਹ ਅਤੇ ਬਹੁਤ ਸਾਰੇ ਹੌਰ ਕਿੱਸੇ ਪੇਂਡੂ 
ਗਵਈਯਾਂ ਕੋਲੋ“ ਇਕੱਠੇ ਕਰਵਾਕੇ 'ਮੈਮਨਸਿੰਗ ਗੀਤਾਂ ਦਾ` (ਮੈਮਨਸਿੰਗ ਦੇ ਗੀਤ) ਦੇ ਨਾਂ ਹੇਠ 
ਬੰਗਾਲੀ ਵਿੱਚ ਛਾਪੇ । ਨਾਲ ਹੀ ਉਹਨਾਂ ਨੇ ਇਨ੍ਹਾਂ ਨੂੰ ਅੰਗ੍ਰੇਜ਼ੀ ਵਾਰਤਕ ਦਾਂ ਰੂਪ ਦਿੱਤਾ ਅਤੇ 
ਪੁਸਤਕ ਦਾ ਨਾਂ 'ਈਸਟਰਨ ਬੋਗਾਲ ਬੈਲਡਜ਼--ਮੈਮਨਸਿੰਗ' ਰਖਿਆ । ਇਹ ਪੁਸਤਕ ਉਸ ਅੰਗ- 
ਰੇਜ਼ੀ ਪੁਸਤਕ ਦੇ ਇਕ ਹਿੱਸੇ ਦਾ ਅਨੁਵਾਦ ਹੈ । 

'ਬੈਲਡ' ਔਗਰੇਜ਼ੀ ਦਾ ਇਕ ਕਾਵਿ ਰੂਪ ਹੈ ਜਿਸ ਵਿੱਚ ਕੋਈ ਲੋਕ-ਪ੍ਰਿਯ ਕਹਾਣੀ ਗਾ ਕੇ 
ਸੁਣਾਈ ਜਾਂਦੀ ਹੈ । 'ਬੈਲਡ” ਦੇ ਕੁਝ ਹੋਰ ਲੱਛਣ ਇਹ ਹਨ ਕਿ ਇਸ ਦੇ ਕਰਤਾ ਦੇ ਨਾਂ ਦਾ 
ਪਤਾ ਨਾ_ਹੌਂਵੇ ਅਤੇ ਲੋਕਾਂ ਤਕ ਲਿਖਤ ਵਿਚ ਅਪੜਨ ਦੀ ਥਾਂ ਇਹ ਆਵਾਜ਼ ਰਾਹੀ ਹੀ 
ਅਪੜੇ । ਬੈਲਡ ਦੇ ਸਾਰੇ ਲੱਛਣ ਸਾਡੇ ਉਸ ਕਾਵਿ ਰੂਪ ਉੱਤੇ, ਜਿਸ ਨੂੰ ਅਸੀ ਕਿੱਸਾ ਆਖਦੇ 
ਹਾਂ, ਨਹੀ” ਢੂਕਦੇ । ਪਰ ਇਨ੍ਹਾਂ ਬੰਗਾਲੀ ਗੀਤਾਂ ਦਾ ਰੂਪ ਅਤੇ ਵਿਸ਼ਾ ਬਿਲਕੁਲ ਸਾਡੇ ਕਿੱਸਿਆਂ 
ਵਰਗਾ ਹੈ । ਇਸ ਲਈ ਮੈ ਇਸ ਪੁਸਤਕ ਦਾ ਨਾਂ 'ਬੈਗਾਲ ਦੇ ਕਿੱਸੇ' ਰੱਖਿਆ ਹੈ । ਸਾਡੇ ਕਿੱਸੇ 
ਵੀ ਲੌਕ-ਪਿਰਯ ਕਥਾਵਾਂ ਨੂੰ ਅਤੇ ਮਨ ਨੂੰ ਟੁੰਬਣ ਵਾਲੋਂ ਇਤਹਾਸ ਦੇ ਟੋਟਿਆਂ ਨੂੰ ਗੋ“ ਕੇ ਸੁਣਾਉ'ਦੇ 
ਹਨ । ਪਰ ਇਨ੍ਹਾਂ ਬੰਗਾਲੀ ਕਿੱਸਿਆਂ ਤੋ ਉਨ੍ਹਾਂ ਦਾ ਵੱਡਾ ਫਰਕ ਇਹ ਹੈ ਕਿ ਉਹ ਮੁੱਢ ਤੇ" ਹੀ 
ਲਿਖਤ ਵਿੱਚ ਮਿਲਦੇ ਰਹੋ ਹਨ ਅਤੋਂ ਸਾਡੇ ਪ੍ਰਮੁੱਖ ਕਵੀਆਂ ਦੀਆਂ ਰਚਨਾਵਾਂ ਹੌਣ ਕਰਕੇ ਉਨ੍ਹਾਂ 
ਦੇ ਕਰਤਾਵਾਂ ਦਾ ਹਰ ਕਿਸੇ ਨੂੰ ਪਤਾ ਹੈ । ਇਹ ਬੋਗਾਲੀ ਕਿੱਸੇ ਕਿੰਨੇ ਔਖ ਨਾਲ ਇਕੱਠੇ ਕਰਕੇ 


ਭੂ 


ਠੀਕ ਤਰਤੀਬ ਵਿੱਚ ਲਿਆਂਦੇ ਗਏ, ਇਸ ਦਾ ਵਰਣਨ ਸ਼੍ਰੀ ਸੋਨ ਨੇ ਆਪਣੇ ਮੁਖ ਬਧ ਵਿੱਚ 
ਕੀਤਾ ਹੈ । ਬਸ ਡੁਬਦੇ ਨੂੰ ਬਚਾਉਣ ਵਾਲੀ ਗੱਲ ਸੀ । ਪਰ ਪੰਜਾਬੀ ਕਿੱਸਿਆਂ ਨੂੰ ਕੇਵਲ 
ਗੀਤਕਾਰਾਂ ਦੇ ਮੂੰ ਹ ਸੁਣ ਕੇ ਲਿਖਤ ਵਿਚ ਪ੍ਰੋਣ ਦੀ_ ਕਦੀ ਕਿਸੇ ਨੂੰ ਲੋੜ ਨਹੀ ਪਟ । ਉਹ 
ਸਦਾ ਲਿਖੇ ਲਿਖਾਏ ਜਾਂ ਛਪੇ ਛਪਾਏ ਮਿਲਦੇ ਰਹੇ ਹਨ । 

ਡਾ. ਸੇਨ ਇਨ੍ਹਾਂ ਗੀਤਾਂ ਨੂੰ ਵਿਕ ਅਤਿ ਵੱਡਮੁਲਾ ਖ਼ਜ਼ਾਨਾ ਗਿਣਦਾ ਹੈ । ਮੈਨੂੰ ਵਿਸ਼ਵਾਸ 
ਹੈ ਕਿ ਪੰਜਾਬੀ ਪਾਠਕ ਵੀ ਇਨ੍ਹਾਂ ਨੂੰ ਪੜ੍ਹ ਕੇ ਉਸ ਨਾਲ ਸਹਿਮਤ ਹੋਣਗੇਂ । ਬੰਗਾਲੀ ਜੀਵਨ 
ਦਾ ਜੋ ਅਨੁਭਵ ਇਨ੍ਹਾਂ ਕਿੱਸਿਆਂ ਵਿੱਚੋ" ਮਿਲਦਾ ਹੈ ਉਹ ਹੋਰ ਕਿਧਰੋਂ ਮਿਲਣਾ ਔਖਾ ਹੈ । 
ਉਥੋਂ ਦੀਆਂ ਕਈ ਵਿਚੱਤਰ ਗੱਲਾਂ ਸਾਮੂਣੇ ਆਈਆਂ ਹਨ । ਦਰਿਆਵਾਂ ਦੀ ਗੱਲ ਹੀ ਲੈ ਲਉ । 
ਪੰਜਾਬ ਵਿੱਚ ਦਰਿਆ ਪਾਣੀ ਦਾ ਭੇਡਾਰ ਹੌਣ ਦੇ ਨਾਲ ਨਾਲ ਇਕ ਰੋਕ ਜਾਂ ਅਟਕਾ ਵੀ ਹੈ, ਜਿਸ 
ਨੂੰ ਪਾਰ ਕਰਨਾ ਪੈਦਾ ਹੈ । ਰਾਂਝਾ ਝਨਾਂ ਉੱਤੇ ਆ ਕੇ ਅਟਕ ਜਾਂਦਾ ਹੈ ਅਤੇ ਲੁੱਡਣ ਮਲਾਹ ਦੀ 
ਸਹਾਇਤਾ ਨਾਲ ਇਸ ਨੂੰ ਪਾਰ ਕਰਕੇ ਹੀਰ ਦੇ ਨਗਰ ਵਿਚ ਪ੍ਰਵੇਸ਼ ਕਰਦਾ ਹੈ । ਸੋਹਣੀ ਮਹੀਂ'- 
ਵਾਲ ਨੂੰ ਮਿਲਣ ਲਈ ਤਰ ਕੇ ਝਨਾਂ ਪਾਰ ਕਰਦੀ ਹੈ । ਪਹਿਲਾਂ ਮਹੀਂਵਾਲ ਦਰਿਆ ਲੰਘ ਕੇ 
ਆਉਦਾ ਸੀ । ਹੀਰ ਨੇ ਬੇੜੀ ਦਰਿਆ ਵਿਚ ਸੈਰ ਕਰਨ ਲਈ ਰੱਖੀ ਹੋਈ ਹੈ. ਕਿਧਰੇ ਜਾਣ 
ਆਉਣ ਲਈ ਨਹੀ । ਦਰਿਆ ਪਾਰ ਕਰਨਾ ਏਨਾ ਰੱਟਾ ਸੀ ਕਿ ਉਜ਼ਾਰ ਪਾਰ ਦੇ ਇਲਾਕੇ 
ਵੱਖਰੋ ਵੱਖਰੇ ਦਿਸ ਆਉਦੇ ਸਨ । ਸਤਲਜ ਦੇ ਉਰਾਰ ਮਾਲਵਾ ਹੈ, ਪਾਰ ਦੁਆਬਾ । ਬਿਆਸ 
ਦੇ ਇਕ ਪਾਜੇ ਦੁਆਬਾ ਹੈ, ਦੂਜੇ ਪਾਸੇ ਮਾਂਝਾ । ਐਗਰੇਜ਼ੀ ਰਾਜ ਵਿਚ ਪੱਕੇਂ ਪੁਲ ਬਣਨ ਤੋ 
ਪਹਿਲਾਂ ਇਨ੍ਹਾਂ ਇਲਾਕਿਆਂ ਦੀ ਬੋਲੀ ਅਤੇ ਸਭਿਅਤਾ ਦਾ ਆਪੋ ਵਿਚ ਢੋਰ ਫਰਕ_ਸੀ । ਨਿੱਕੇ 
`ਜਿਹੇ (ਅਤੇ ਗਿਅਰ੍ਹਾਂ ਮਹੀਨੇ ਸੁੱਕੇ) ਦਰਿਆ ਘੱਗਰ ਨੂੰ ਵੀ ਗਰੀਅਰਸਨ ਨੇ ਪੰਜਾਬੀ_ ਭਾਸ਼ਾ _ਦੀ 
ਹੱਦ ਆਖਿਆ । ੪ ੭ 

ਪਰ ਬੈਗਾਲੀਆਂ ਲਈ ਦਰਿਆ ਉਨ੍ਹਾਂ ਨੂੰ ਆਪੇ ਵਿੱਚ ਜੋੜਨ ਦਾ ਸਾਧਨ ਹਨ । ਇਨ੍ਹਾਂ 
ਦਰਿਆਵਾਂ ਦੀ ਗਿਣਤੀ ਵੀ ਬਹੁਤ ਹੀ ਜ਼ਿਆਦਾ ਹੈ, ਕਿਧਰੇ ਜਾਣਾ ਹੋਵੇ ਦਰਿਆ ਵਿੱਚ ਬੇੜ੍ਹੀ 
ਫੇਲ੍ਹ ਲਉ । ਰਾਜੇ ਦੇ ਦਰਬਾਰ ਜਾਣਾ ਹੈ, ਬੇੜੀ ਵਿਚ ਜਉ, ਧੀ ਜੁਆਈ ਨੂੰ ਦੇਸ਼ ਨਿਕਾਲਾ 
ਦੇਣਾ ਹੈ, ਬੇੜੀ ਰਾਹੀ' । ਕੋਈ ਇਸਤ੍ਰੀ ਉਧਾਲਣੀ ਹੈ ਤਾਂ ਮਿਰਜ਼ੇ ਵਾਂਗ ਘੋੜੀ ਦੀ ਲੌੜ ਨਹੀਂ, 
-ਬੋੜੀ ਹੀ ਠੀਕ ਰਹੇਗੀ । ਜੋ ਮੰਜ਼ਲ ਸਿੱਧੀ ਦੁਰਿਆਏ-ਦਰਿਆ ਨ ਹੋਵੇ ਤਾਂ ਅੱਗੋ ਹਰ ਪਾਸੇ ਨੂੰ 
ਜਾਂਦੇ ਦਰਿਆ ਮਿਲਣਗੇ ਉਨ੍ਹਾਂ ਵਿੱਚੋ“ ਕਿਸੇ ਵਿੱਚ ਹੋ ਜਾਣਾ । ਅਜ ਤੋਂ ਕੋਈ ਸੌ ਸਾਲ ਪਹਿਲਾਂ 
ਜਦੋਂ ਪੰਜਾਬ ਦੀ ਸਰਹਿੰਦ ਨਹਿਰ ਪੁਟੀ ਗਈ ਤਾਂ ਇਸ ਉਤਲੇ ਪੁਲ ਬਹੁਤ ਉੱਚੇ ਉੱਚੇ ਬਣਾਏਂ 
ਗਏ ਤਾਂ ਜੋ ਹੋਠੋ` ਵੱਡੀਆਂ ਵੱਡੀਆਂ ਬੇੜੀਆਂ ਲੰਘ ਸਕਣ । ਇਨ੍ਹਾਂ ਰਾਹੀ ਇਸ ਰਸਤੇ ਬਹੁਤ 
ਢੋਆ ਢੁਆਈ _ਹੋਣ ਦੀ ਆਸ ਸੀ । ਪਰ ਪੰਜਾਬੀਆਂ ਤੋ ਇਹ ਆਸ ਪੂਰੀ ਨ ਹੋਈ । ਪਿੱਛੇ 
ਜਹੇ ਇਹ ਪੁਲ ਢਾਹ ਕੇ ਨੀਵੇ ਕਰ ਦਿੱਤੋ ਗਏ, ਕਿਉਕਿ ਬੇੜੀ ਤੇ ਵੱਡੀ ਜਾਂ ਛੋਟੀ ਕੋਈ 
ਲੰਘਦੀ ਨਹੀ' ਸੀ ਪਰ ਉੱਚੇ ਪੁਲਾਂ ਦੇ ਉੱਤੋਂ ਦੀ ਗੱਡੇ ਖਿੱਚਦੇ ਢੱਗੇ ਹੰਭ ਜਾਂਦੇ ਸਨ। 

ਇਸ ਤਰ੍ਹਾਂ ਹੀ ਇਕ ਹੋਰ ਡੂੰਘਾ ਅਨੁਭਵ ਜੋ ਇਹ ਪੁਸਤਕ ਪੜ੍ਹ ਕੇ ਹੁੰਦਾ ਹੈ ਉਹ ਦੇਵੀ 


ਦੇਵਤਿਆਂ ਦੀ ਪੂਜਾ ਬਾਰੇ ਹੈ । ਪੰਜਾਬ ਦੇ ਲੌਕ ਸ਼ਾਇਦ ਬਾਕੀ ਸਾਰੇ ਭਾਰਤ ਨਾਲ” ਵੱਧ 
ਇਕ ਪਰਮਾਤਮਾ ਨੂੰ ਮੰਨਣ ਵਾਲੇ ਹਨ । ਇਸ ਲਈ ਦੇਵੀ ਦੇਵਤਿਆਂ ਦੀ ਪੂਜਾ ਦੀ ਉਨ੍ਹਾਂ ਨੂੰ 
ਕੋਈ ਡੂੰਘੀ ਸੋਝੀ ਨਹੀਂ । ਇਨ੍ਹਾਂ ਕਿੱਸਿਆਂ ਵਿਚ ਦੇਵੀਆਂ ਦੀ _ਅਰਾਧਣਾ ਅਤੇ ਉਨ੍ਹਾਂ ਅੱਗੇ ਬਲੀ 
ਦੇਣ ਦੇ ਦ੍ਰਿਸ਼ ਆਮ ਆਉ”ਦੇ ਹਨ । ਇਹ ਦ੍ਰਿਸ਼ ਸਾਨੂੰ ਉਨ੍ਹਾਂ ਲੋਕਾਂ ਦੀ ਆਤਮਾ ਵਿਚ ਝਾਤੀ 
ਪਵਾਂਦੇ ਹਨ । ਡਾ. ਸੇਨ ਲਿਖਦਾ ਹੈ ਕਿ ਜਿਨ੍ਹਾਂ ਦੇਵੀ ਦੇਵਤਿਆਂ ਦੀ ਬੰਗਾਲੀ ਹਿੰਦੂ ਪੂਜਾ 
ਕਰਦੇ ਹਨ, ਉਹ ਉੱਚੇ ਮਨੁਖੀ ਆਦ੍ਰਸ਼ਾਂ ਵਿੱਚੋਂ ਹੀ ਪੈਂਦਾ ਹੋਏ ਹਨ । 

ਇਹ ਕਿੱਸੇ ਬੰਗਾਲ ਦੇ ਨਿਤ ਦੇ ਜੀਵਨ ਅਤੇ ਮਨੁਖੀ ਰਿਸ਼ਤਿਆਂ ਦਾ ਇਕ ਤਰ੍ਹਾਂ ਨਾਲ 
ਸ਼ੀਸਾ_ਹਨ । ਕ੍ਰਿਸਾਨਾ ਜੀਵਨ ਅਤੇ ਇਸਤ੍ਰੀਆਂ ਦਾ ਚਿੱਤਰ ਖਾਸ ਤੌਰ ਤੇ ਬਹੁਤ ਉਭਰ ਕੇ 
ਸਾਮੂਣੇ ਆਉ'ਦਾ ਹੈ । ਜੀਵਨ ਦੇ ਯਥਾਰਬਿਕ ਵਰਣਨ ਵਿੱਚ ਇਹ ਕਿੱਸੇ ਪੰਜਾਬੀ ਕਿੱਸਾ ਸਾਹਿਤ 
ਤੋਂ ਬਾਜ਼ੀ ਲੈ ਜਾਂਦੇ ਹਨ । ਸਾਡਾ ਕਿੱਸਾ ਸਾਹਿਤ ਵਿਦਵਾਨ ਕਵੀਆਂ ਦਾ ਰਚਿਆ ਹੋਇਆ ਹੈ, 
ਇਸ ਕਰਕੇ ਇਸ ਵਿੱਚ ਕਲਾਸਕੀ ਐਸ਼ ਵਧੋਰੇ ਹੈ । ਭਾਵ ਇਹ _ਕਿ ਸਾਡੇ ਕਿੱਜਿਆ ਦੀ ਬਣਤਰ 
ਅਤੈ ਉਨ੍ਹਾਂ ਵਿਚਲਾ ਵਰਣਨੇਂ ਕਈ ਵਾਰੀ ਖਾਸ ਲੀਹਾਂ ਉਤੇ ਚੱਲਦਾ ਹੈ । ਉਦਾਹਰਣ ਵਜੋਂ, ਇਸਤ੍ਰੀ 
ਦੀ ਸੁੰਦਰਤਾ ਦਾ ਬਿਆਨ ਕਈਆਂ ਕਿੱਸਿਆਂ ਵਿੱਚ ਿਕੋ ਜਿਹਾ ਹੀ ਆਵੇਗਾ। ਪਰ ਇਹ ਬੰਗਾਲੀ 
ਕਿੱਸੇ ਜਿਹੜੇ ਪੇ'ਡੂ ਕਵੀਆਂ ਨੇ ਲਿਖੇ ਹਨ ਅਨੁਭਵ ਦਾ ਸਾਦਾ ਅਤੇ ਸਿੱਧਾ ਪਰਗਟਾ ਹਨ । 
ਇਹ ਬਾਹਰੋ” ਕੋਈ ਅਗਵਾਈ ਨਹੀਂ” ਕਬੂਲਦੇ । 

ਦੂਜੇ ਪਾਸੇ ਇਸ ਗੱਲ ਤੋ ਵੀ ਇਨਕਾਰ ਨਹੀਂ” ਕੀਤਾ ਜਾ ਸਕਦਾ ਕਿ ਇਹ ਕਿੱਜੇ ਜਿਹੜੋ 
ਹੁਣ ਆਪਣੇ ਇਤਿਹਾਸਕ ਅਤੇ ਸਾਹਿਤਕ ਗੁਣਾਂ ਕਰਕੇ ਏਨੇ ਵੱਡਮੁਲੇ ਜਾਪਦੇ ਹਨ, ਉਸ ਵੇਲੇ 
ਦੇ ਸਾਹਿਤ ਵਿੱਚ ਆਪਣੀ ਥਾਂ ਨਾ ਬਣਾ ਸਕੇ ਅਤੇ ਕੇਵਲ ਗੌਣ ਵਾੜਿਆਂ ਦੀ ਸਮਗਰੀ ਹੀ ਬਣੇ 
ਰਹੇ । ਇਸ ਦੇ ਉਲਟ ਸਾਡਾ ਕਿੱਸਾ ਸਾਹਿਤ ਕਵਿਤਾ ਦਾ ਕੇਵਲ ਇਕ ਲੌਕ-ਪ੍ਰਿਯ ਰੂਪ ਹੀ 
ਨਹੀ” ਸੀ ਸਗੋਂ” ਵਕ ਪ੍ਰਧਾਨ ਪਰਦੇਸ਼ਕ ਰੂਪ ਵੀ ਸੀ ਜਿਸ ਵਿਚ ਜਨਤਾ ਦੇ ਹਰ ਵਰਗ ਕੋਲ 
ਜੋ ਵੀ ਖਿਆਲ ਹੈ ਸਨ ਉਹ ਬਿਆਨਦੇ ਰਹੇ । ਇਹ ਕੇਵਲ ਪੇਂਡੂ ਕਿਯਮ ਦਾ ਸਾਹਿਤ 
ਨਹੀ', ਸਗੋ" ਉਤਮ ਕਿਸਮ ਦਾ ਸਾਹਿਤ ਹੈ । 

ਇਹ ਗੱਲ ਦੋਹਾਂ ਪ੍ਰਦੇਸ਼ਾਂ ਦੇ ਕਿੱਸਿਆਂ ਬਾਰੇ ਸਾਂਝੀ ਹੈ ਕਿ ਇਨ੍ਹਾਂ ਨੂੰ ਘਰਾਂ ਵਿਚ ਆਦਰ 
ਨਹੀ” ਸੀ ਮਿਲਦਾ । ਪੁਰਾਣੇ ਖਿਆਲਾਂ ਦੇ ਲੋਕਾਂ ਦਾ ਇਨ੍ਹਾਂ ਬਾਰੇ ਰਵਈਆ ਬੜਾ ਕਰੜਾ ਸੀ। 
ਡਾ. ਸੇਨ ਨੇ 'ਮਹੂਆ' ਨਾਂ ਦੇ ਪਹਿਲੋਂ ਕਿੱਸੇ ਬਾਰੇ ਲਿਖਿਆ ਹੈ ਕਿ “'ਕੱਟਰ ਬ੍ਰਾਹਮਣਾਂ ਦੇ 
ਵਿਰੋਧ ਸਦਕਾ, ਜਿਹੜੇ ਇਸ ਨੂੰ ਕੁੜੀਆਂ ਦਾ ਚਲਣ ਖਰਾਬ ਕਰਨ ਵਾਲਾ ਸਮਝਦੇ ਹਨ, ਇਸ 
ਗੀਤ ਨੂੰ ਹੁਣ ਹਿੰਦੂ ਘਰਾਂ ਵਿਚ ਕਿਧਰੇ ਘੱਟ ਵੱਧ ਹੀ ਗਾਵਿਆ ਜਾਂਦਾ ਹੈ ।' ਹੀਰ ਵਾਰਿਸ਼ ਸ਼ਾਹ 
ਬਾਰੇ ਵੀ ਸੂਣੀ'ਦਾ ਹੈ ਕਿ ਜਦੋ“ ਇਸ ਸਦੀ ਦੇ ਤੀਜੇ ਦਹਾਕੇ ਦੇ ਅਖੀਰ ਵਿੱਚ ਇਸ ਨੂੰ ਪੰਜਾਬ 
ਯੂਨੀਵਰਸਿਟੀ ਦੇ ਗਿਆਨੀ ਦੇ ਇਮਤਿਹਾਨ ਦੇ ਕੌਰਸ ਵਿੱਚ ਲਾਉਣ ਦਾ ਸਵਾਲ ਆਇਆ 
ਤਾਂ ਪੰਜਾਬੀ ਬੋਰਡ ਵਿੱਚ ਇਸ ਗੱਲ ਦੀ ਕਰੜੀ ਵਿਰੋਧਤਾ ਹੋਈ, । ਇਕ ਮੈਬਰ ਨੇ ਕਿਹਾ ਕਿ 
ਪਹਿਲੀਆਂ ਵਿਚ ਜੋ ਇਕ ਕੁੜੀ ਨੇ ਆਪਣੇ ਨੌਕਰ ਨਾਲ ਪਿਆਰ ਪਾ ਲਿਆ ਤਾਂ ਇਸ ਵਿੱਚ 


1 
ਹੁਣ ਕੁੜੀਆਂ ਨੂੰ ਦੱਸਣ ਵਾਲੀ ਕਿਹੜੀ ਗੱਲ ਹੈ ? ਗਿਆਨੀ ਵਿੱਚ ਉਦੋਂ ਬਹੁਤੀਆਂ ਕੁੜੀਆਂ 
ਪੜ੍ਹਦੀਆਂ ਂ ਸਨ। ਰੁ ਵੇ 
੪ “੧ ।- ੫੨੬੬੯ 8 ਅਤੇ ਪਿੰਡ ਸਾਡੇ ਲਈ ਅਸਲੋਂ” ਨਵੇ“ ਹਨ । ਪਰ 
-ਸਿਟੀ ਜਾਂ ਇਟਾਂ ਦੇ ਬਣੇ ਹੁੰਦੇ ਹਨ ਅਤੇ ਇਕ ਦੂਜੇ ਨਾਲ ਇਸ ਤਰ੍ਹਾਂ ਜੜੇ ਹੋਏ ਹੁੰਦੇ ਹਨ 
ਕੋਠਿਉ” ਕੌਠੇ ਸਾਰੇ ਪਿੰਡ ਫਿਰ ਲਈਦਾ ਹੈ । ਬੈਗਾਲੀ_ ਘਰ ਬੈੱਤ ਦੇ ਬਣਦੇ ਹਨ ਅਤੇ ਹਰ 
ਕਮਰੇ ਦੀ ਛੱਤ ਦੀ ਉਚਾਈ ਦਾ ਫਰਕ ਰੱਖ ਕੇ ਇਕ ਸੁੰਦਰ ਤਰਤੀਬ ਬਣਾਈ ਜਾਂਦੀ ਹੈ । ਇਹ 
-ਇਕ ਦੁਜੇ ਤੋਂ ਬੜੇਂ ਹਟਵੇ' ਹੁੰਦੇ ਹਨ ਅਤੇ ਸਾਡੇ ਪਿੰਡਾਂ ਵਾਲੀ ਸ਼ਕਲ ਨਹੀਂ ਬਣਦੀ । ਇਨ੍ਹਾਂ 
ਕਥਾਵਾਂ ਵਿਚਲੇ ਵਪਾਰੀ ਆਪਣੇ ਬਲ ਅਤੇ ਧਨ ਸਦਕਾ ਰਾਜਿਆਂ ਦਾ ਮੁਕਾਬਲਾ ਕਰਦੇ ਹਨ । 
ਸਾਡੇ ਮਨਾਂ ਵਿਚ ਸਾਡੇ ਇਤਿਹਾਸ ਸਦਕਾ, ਸਭ ਤੋ“ ਉਤਮ ਥਾਂ ਰਾਜੇ ਦੀ ਹੈ, ਉਸ ਤੋਂ ਹੇਠਾਂ 
ਵੱਡੇ ਜ਼ਿਮੀਦਾਰ ਜਰਨੈਲ ਆਦਿ ਆਉਦੇ ਹਨ । ਵਪਾਰੀ ਦੀ ਤਾਕਤ ਸਥਾਨਕ ਪਧਰ ਤੋ” ਉੱਤੇ 
ਨਹੀਂ ਵੱਧਦੀ । ਬੰਗਾਲ ਦਾ ਉਸ ਸਮੋ” ਦੱਖਣ ਪੂਰਬੀ ਏਸ਼ੀਆ ਦੇ ਸਾਰੇ ਦੇਸ਼ਾਂ ਨਾਲ ਭਾਰਾ 
ਸਮੁੰਦਰੀ ਵਪਾਰ ਚੱਲਦਾ ਸੀ । ਇਸ ਕਰਕੇ ਏਥੋ' ਦੇ ਵਪਾਰੀ ਅਜ ਨਾਸਾ 
ਉਨ੍ਹਾਂ ਅਤੇ ਉਨ੍ਹਾਂ ਦੀ ਆਲ ਉਲਾਦ ਬਾਰੇ ਇਸ ਤਰ੍ਹਾਂ ਹੀ ਕਹਾਣੀਆਂ ਚੱਲਦੀਆਂ ਸਨ 
ਹੋਰ ਸਾਹਿਤਾਂ ਵਿਚ ਰਾਜਿਆਂ, ਰਾਜਕੁਮਾਰਾਂ ਅਤੇ ਰਾਜਕ੍ਰਮਾਰੀਆਂ ਬਾਰੇ । ੯ 
ਇਸ ਤਰ੍ਹਾਂ ਦੇ ਵਿਸਤਾਰ ਅਤੇ ਝਾਕੀਆਂ ਸਦਕਾ ਬੰਗਾਲ ਦਾ ਜੀਵਨ ਇਨ੍ਹਾਂ ਊ.<-- 
-ਗਹੀਂ' ਸਾਡੇ ਸਾਹਮਣੇਂ ਸਾਕਾਰ ਹੋ ਜਾਂਦਾ ਹੈ । ਇਹ ਜੀਵਨ ਝਾਕੀਆਂ ਹੀ ਇਨ੍ਹਾਂ ਦਾ ਅਸਲੀ 
-ਮੁੱਲ ਹੈ । 


ਭੂਮਿਕਾ 


ਇਹ 1912-1914 ਦੇ ਸਾਲਾਂ ਦੀ ਗੱਲ ਹੈ ਜਦੋਂ” ਮੋਮਿਨਸਿੰਗ ਜ਼ਿਲ੍ਹੰ ਦੀ ਇਕ ਸਥਾਨਕ 
'ਪਤ੍ਰਿਕਾ 'ਸੌਰਭ' ਵਿੱਚ ਛਪੇ ਕੁਝ ਲੇਖਾਂ ਕਰਕੇ ਮੇਰਾ ਧਿਆਨ ਏਥੋਂ ਦੇ ਕਾਵਿਕ ਖਜ਼ਾਨੇ ਵੱਲ 
`ਖਿੱਚਿਆ ਗਿਆ । ਇਹ ਲੋਖ ਚੈਦਰ ਕੁਮਾਰ ਡੇ ਨਾਂ ਦੇ ਇਕ ਆਦਮੀ ਨੇ ਲਿਖੋ, ਜਿਸ ਦੀ ਉਸ 
ਵੇਲੋਂ ਤਕ ਬੰਗਾਲੀ ਸਾਹਿਤ ਵਿਚ ਕੋਈ ਪ੍ਰਸਿਧੀ ਨਹੀਂ ਸੀ । ਇਨ੍ਹਾਂ ਲੋਖਾਂ ਦੀ ਬੰਗਾਲੀ ਸ਼ੈਲੀ 
ਮੈਨੂੰ ਬਹੁਤ ਚੰਗੀ ਲੱਗੀ ਅਤੇ ਕਰਤਾ ਇਕ ਹੋਣਹਾਰ ਲੋਖਕ ਜਾਪਿਆ । ਪਰ ਸਭ ਤੋਂ“ ਵੱਡੀ 
-ਗੱਲ ਇਹ ਸੀ ਕਿ ਉਸ ਨੂੰ ਇਸ ਜ਼ਿਲੋਂ ਦੇ ਪੇਂਡੂ ਗੀਤਾਂ ਦੀ ਸੁੰਦਰਤਾ ਦਾ ਡੂੰਘਾ ਅਨੁਭਵ 
ਸੀ। 

ਫਿਰ ਸੈ" ਇਸ ਪਤ੍ਰਿਕਾ ਦੇ ਪਿੱਛਲੇ ਐਕ ਲੱਭਣੇ ਅਰੰਭੇ ਅਤੇ ਅੱਗੋ ਤੋ ਇਸ ਵਿੱਚ ਛਪੇ 
ਚੰਦਰ ਕੁਮਾਰ ਦੇ ਲੋਖਾਂ ਦਾ ਪੱਕਾ ਪਾਠਕ ਬਣ ਗਿਆ । ਪਰ ਉਸ ਵੱਲੋਂ ਦਿੱਤੇ ਸੰਖੇਪ ਬ੍ਰਿਤਾਂਤ 
ਅਤੇ ਗੀਤਾਂ ਦੇ ਟੋਟੇ ਮੇਰੀ ਭੁੱਖ ਨ ਮਿਟਾ ਸਕੇ । ਮੈ” ਮੂਲ ਕਵਿਤਾਵਾਂ ਵੇਖਣੀਆਂ ਚਾਹੁੰਦਾ ਸਾਂ । 
ਮੈ' 'ਸੌਰਭ' ਦੇ ਸੰਪਾਦਿਕ ਨੂੰ ਉਸ ਬਾਰੇ ਪੁੱਛਣ ਲਈ ਲਿਖਿਆ । ਉਸ ਨੇ ਦਸਿਆ ਕਿ ਚੰਦਰ 
ਕ੍ਰਮਾਰ ਇਕ ਬਹੁਤ ਘੱਟ ਪੜ੍ਹਿਆ ਹੋਇਆ ਆਦਮੀ ਸੀ, ਪਰ ਵਧੀਆ ਸਾਹਿਤਕ ਗੁਣਾਂ ਦਾ ਮਾਲਕ 
ਸੀ । ਉਹ ਏਨਾ ਗਰੀਬ ਸੀ ਕਿ ਉਹ ਅਤੇ ਉਸ ਦੀ ਪਤਨੀ ਸਾਲ ਵਿਚ ਕਈ ਦਿਨ ਰੋਟੀ ਤੋ 
ਬਿਨਾਂ ਲੰਘਾਂਦੇ । ਮੌਨੂੰ ਇਹ ਵੀ ਦਸਿਆ ਗਿਆ ਕਿ ਉਸ ਸਮੇ“ ਉਹ ਇਕ ਦਿਮਾਗ਼ੀ ਅਹੁਰ ਵਿਚ 
ਫਸਿਆ ਹੋਇਆ ਹੈ । 

ਸਾਲ 1919 ਦੇ ਅੱਧ ਵਿੱਚ ਮੈ ਸੁਣਿਆ ਕਿ ਚੰਦਰ ਕੁਮਾਰ ਕੁਝ ਠੀਕ ਹੋ ਗਿਆ ਹੈ 
ਅਤੇ ਹੌਰ ਇਲਾਜ ਲਈ ਉਹ ਕਲਕੱਤੇ ਆਉਣਾ ਚਾਹੁੰਦਾ ਹੈ । ਮੈ ਉਸ ਨੂੰ ਇਕ ਚਿੱਠੀ ਲਿਖ 
ਕੇ _ਉਸ ਦੀ ਪ੍ਰਸੰਸਾ ਕੀਤੀ ਅਤੇ ਨਾਲ ਹੀ ਇਹ ਵੀ ਲਿਖਿਆ _ਕਿ ਜਦੋ“ ਉਹ ਕਲਕੱਤੇ 
ਆਵੇ ਤਾਂ ਮੈਨੂੰ ਮਿਲੋਂ । ਉਸ ਨੇ ਮੇਰਾ ਧੰਨਵਾਦ ਕੀਤਾ ਅਤੇ ਨਾਲ ਹੀ ਆਪਣੀ ਤਰਸਯੋਗ 


੮1 


ਦਾ ਵਰਣਨ ਕੀਤਾ । ਉਸ ਲਿਖਿਆ ਕਿ ਉਹ ਏਨਾਂ ਗਰੀਬ ਹੈ ਕਿ ਉਸ ਨੂੰ ਮੈਮਿਨਸਿਗ 
ਦਰ ਠਕੱਤ ਦਾ ਤਾੜਾਂ ਦੋਣ ਲਈ ਆਪਣੀ ਵਹੁਟੀ ਦੇ ਸਾਰੇ ਦੇ ਸਾਰੇ ਚਾਂਦੀ ਦੇ ਗਹਿਣੇਂ ਵੇਚਣੇ 
ਪਏ ਹਨ । 

ਜਦੋ ਉਹ ਕਲਕੱਤੇ ਆਇਆ ਤਾਂ ਮੈ' ਵੇਖਿਆ ਕਿ ਉਹ ਤੀਹ ਕੁ ਸਾਲਾਂ ਦਾ ਮਾੜਹਆਂ, 
ਬੀਮਾਰ ਜਿਹਾ ਆਦਮੀ ਹੈ । ਮੈ” ਕੁਝ ਲੌਕਾਂ ਦੀ ਸਹਾਇਤਾ ਨਾਲ ਉਸ ਦੇ ਇਲਾਜ ਅਤੇ ਰਹਿਣ 
ਦਾ ਪ੍ਰੈਧ ਕਰ ਦਿੱਤਾਂ । 


ਵਰ ਜਨਮਿਆ ਸੀ । ਜਿਥੋਂ” ਉਸ ਦਾ ਪਿਤਾਂ ਆਪਣੀ ਗਰੀਬੀ ਕਰਕੇ ਉਸ 
ਵਲ ਕ ਅਸਮਰਥ ਸੀ । ਪਿੰਡ ਦੀ ਪਾਠਸ਼ਾਲਾ ਵਿੱਚੋਂ ਉਸ ਨੇ ਬੈਗਾਲੀ ਦੀ 
ਵਰਨਮਾਲਾ ਸਿਖੀ । ਉਸ ਦੀ ਮਾਤਾ ਛੋਟੇ ਹੁੰਦਿਆਂ ਹੀ ਪੂਰੀ ਹੋ ਗਈ ਸੀ ਅਤੇ ਪਿੱਛੋਂ ਪਿੰਡ ਦੇ 
ਜ਼ਿਮੀਦਾਰ ਨੇ ਉਨ੍ਹਾਂ ਦੀ ਜਿਹੜੀ ਥੋੜੀ ਜਿਹੀ ਜ਼ਮੀਨ ਸੀ ਉਹ ਵੀ ਖੋਹ ਲਈ । ਉਸ ਦੇ ਪਿਤਾ 
ਨੂੰ ਜੀਵਕਾ ਦੇ ਇਸ ਸਾਧਨ ਦੇ ਖੁਸ ਜਾਣ ਦਾ ਏਨਾ ਧੱਕਾ ਲੱਗਾ ਕਿ ਉਹ ਵੀ ਇਸ ਦੁਖੋਂ ਮਰ 
ਗਿਆ । ਚੰਦਰ ਕੁਮਾਰ ਨੰ ਪਿੰਡ ਦੀ ਇਕ ਕਿਰਿਆਨੇ ਦੀ ਦੁਕਾਨ ਉਤੇ ਇਕ ਰੁਪਏ ਮਹੀਨੇ 


ਨੂੰ ਉਥੋਂ ਵੀ ਕੱਢ ਦਿੱਤਾ ਗਿਆ । ਫਿਰ ਇਕ ਜ਼ਿਮੀਢਾਰ ਨੇ ਉਸ ਨੂੰ ਜ਼ਮੀਨ ਦਾਂ ਠੇਕਾ ਉਗ“ 
ਦਾਹਣ ਲਈ ਦੋ ਰੁਪਏ ਮਹੀਨੇ ਉਤੇ ਨੌਕਰ ਰੱਖ ਲਿਆ । ਇਸ ਨੌਕਰੀ (ਵਚ ਉਜ 'ਦਾ ਕੁਝ 
ਪਿੰਡਾਂ ਦੇ ਕ੍ਰਿਸਾਨਾਂ ਨਾਲ ਸਿੱਧਾ ਵਾਹ ਪਿਆ । ਉਹ ਬਾਰਾਮਾਹੇ ਗੀਤ ਅਤੇ ਰੌਰ ਕਿੱਸੇ ਗਾਉਂਦੇ 
ਜਨ_ਜਿਹੜੇ_ਪਹਿਲਾਂ ਕਦੀ `ਲਿਖਤ ਵਿੱਚ ਨਹੀ ਆਏ ਸਨ, ਸਗੋਂ” ਜ਼ਬਾਂਨੀ ਗੌ” ਗੌੱਕੇ ਅਤੇ 
ਸਣਾ ਸੁਣਾ ਕੇ ਪੀੜ੍ਹੀਓ ਪੀੜ੍ਹੀ ਜੀਉ'ਦੇ ਰੱਖੇ ਗਏ ਸਨ । ਉਸ ਰਿ 
ਯਸ਼ ਸਿੱਖੀ ਅਤੇ ਇਨ੍ਹਾਂ ਗੀਤਾਂ ਦੇ ਵਿਸ਼ੇ ਉਤੇ ਕੁਝ ਦਿਲਚਪਸ ਲੇਖ ਲਿਖੇ । ਸੰਪਾਦਕ ਨੇ ਉਸ 
ਭਵ ਚਿੱਤ ਅਤੇ ਇਕ ਹੌਰ ਜ਼ਿਮੀਦਾਰ ਨੇ ਉਸ ਨੂੰ ਆਪਣੇ ਕੌਲ ਅਠ ਰੁਪਏ ਮਹੀਨੇ 
ਉਤੇ ਕਲਰਕ ਰੱਖ ਲਿਆ । ਇਨ੍ਹਾਂ ਦਿਨਾਂ ਵਿਚ ਹੀ ਉਸ ਨੂੰ ਪੇਚਸ ਦੀ ਬੀਮਾਰੀ ਹੋ ਗਈ ਅਤੇ 
ਇਕ ਪੇਂਡੂ ਨੀਮ ਹਕੀਮ ਨੇ ਉਸ ਨੂੰ ਕਝ ਦਵਾਈਆਂ ਦਿੱਤੀਆਂ ਜਿਨ੍ਹਾਂ ਸਦਕਾ ਉਹ ਸੁਢਾਈ ਹੋ 
ਗਿਆ। ਦੇ ਸਾਲ ਉਹ ਸ਼ੁਦਾਈ ਜਿਹਾਂ ਰਿਹਾਂ । / 

ਜਦੋਂ ਅਗਸਤ ਵਿੱਚ ਮੈਂ ਚੋਦਰ ਕੁਮਾਰ ਨੂੰ ਮਿਲਿਆਂ ਤਾਂ ਸੈ” ਉਸ ਤੋਂ ਪੁੱਛਿਆ ਕਿ ਕੀ 
ਉਹ ਆਪਣੇ ਜ਼ਿਲੇਂ ਦੇ ਗੀਤ ਅਤੇ ਕਿੱਸੇ ਇਕੱਠੇ ਕਰਨ ਵਿੱਚ ਮੋਰੀ ਸਹਾਇਤਾ ਕਰ ਸਕੰਦਾ ਹੈ, 
ਉਸ ਨੇ ਮੈਨੂੰ ਦੱਸਿਆ ਕਿ ਇਸ ਪਾਜੇ ਸਫਲਤਾ ਬੜੀ ਕਠਨ ਹੈ । ਆਮ ਕਰਕੇ ਇਹ ਗੀਤ 
ਲਿਖਤ ਵਿੱਚ ਨਹੀਂ ਆਏ ਸਨ। ਕਿਸੇ ਕਵਿਤਾਂ ਦੇ ਇਕੇ ਦੁੱਕੇ ਹਿੱਸੇ ਪਤ ਗਵਯੀਆਂ ਤੋ ਇਕੱਠੇ 
ਕਰਨੇ ਪੈਂਦੇ ਸਨ, ਜਿਨ੍ਹਾਂ ਦੇ ਵਡਿਕੇ ਪਿਛਲੇ ਸਮਿਆਂ ਵਿੱਚ ਇਨ੍ਹਾਂ ਕਵਿਤਾਵਾਂ ਨੂੰ ਸੰਭਾਲਣ ਵਾਲੇ 
ਜਨ । ਮੈ ਉਸ ਨੂੰ ਮਾਇਕ ਸਹਾਇਤਾ ਦਾ ਬਚਨ ਦਿੱਤਾ ਅਤੇ ਵਾਪਸ ਘਰ ਜਾਂ ਕੇ ਉਸ ਮੈਨੂੰ 
ਗੀਤ ਘਲਣੇ ਆਰੰਭ ਦਿੱਤੇ । 


23: 


ਇਹ ਬੜਾ ਔਕੜਾਂ ਭਰਿਆ ਕੌਮ ਸੀ _ਜਿਹੜ' ਮੈ" ਚੰਦਰ ਕ੍ਰਮਾਰ ਨੂੰ ਦਿੱਤਾ । ਕਮਜ਼ੋਰ 
ਸਿਹਤ ਨਾਲ ਉਸ ਨੂੰ ਆਪਣੇ ਜ਼ਿਲੇ ਦੇ ਦਲਦਲੇਂ ਇਲਾਕੇ ਵਿੱਚ ਫਿਰਨਾਂ ਪੈੱਦਾ ਤਾਂ ਜੌ ਉਹ , 
ਪੇਸ਼ਾਵਰ ਗਵਯੀਆਂ ਨੂੰ ਮਿਲ ਸਕੇ । ਬਹੁਤੀ ਵਾਰੀ ਤਾਂ ਉਹ ਆਪਣੇ ਗੀਤਾਂ ਬਾਰੇ ਚੁਪ ਸਾਧ 
ਲੈਦੇ । ਉਹ ਇਨ੍ਹਾਂ ਨੂੰ ਆਪਣੇ ਘਰਾਣੇ ਤੋ“ ਬਾਹਰ ਨਹੀਂ” ਜਾਣ ਦੇਣਾ ਚਾਹੁੰਦੇ ਸਨ । ਇਨ੍ਹਾਂ 
ਕਵਿਤਾਵਾਂ ਨੂੰ ਕੋਈ ਚੌਦਰ ਕੁਮਾਰ ਵਰਗਾ ਪੁਰਸ਼ ਹੀ ਵਿਕੱਠਾ ਕਰ ਸਕਦਾ ਸੀ, ਜਿਸ ਨੂੰ ਇਨ੍ਹਾਂ 
ਨਾਲ ਸੱਚੀ” ਮੁੱਚੀ ਦਾ ਮੋਹ ਸੀ ਅਤੇ ਜਿਸ ਵਿੱਚ ਆਪਣੇ ਦੇਸ਼ ਦੇ ਸਾਹਿਤ ਦੇ ਇਹ ਰਲੇ ਹੋਏ 
ਮੋਤੀ ਸੰਭਾਲਣ ਲਈ ਦੇਸ਼ ਪਿਆਰ ਦੀ ਭਾਵਨਾਂ ਕੌਮ ਕਰ ਰਹੀ ਸੀ । " 

ਅਸੂਤੋਸ਼ ਮੁਕਰਜੀ, ਜਿਨ੍ਹਾਂ ਦਾ ਬੋਗਲੀ ਸਾਹਿਤ ਨੂੰ ਉੱਨਤ ਕਰਨ ਲਈ ਉਤਸ਼ਾਹ ਪ੍ਰ ਸਿਧ 
ਹੈ, ਦੇ ਜਤਨਾਂ ਸਦਕਾ ਕਲਕੱਤਾ ਯੂਨੀਵਰਸਿਟੀ ਨੇ ਥੋੜੀ ਜਿਹੀ ਤਨਖਾਹ ਉਤੇ ਚੰਦਰ ਕੁਮਾਰ 
ਨੂੰ ਇਕ ਨੌਕਰੀ ਦੇ ਦਿੱਤੀ ਤਾਂ ਜੋ ਉਹ ਸਾਲ ਦੇ ਬਾਰਾਂ ਮਹੀਨੇ ਇਹ ਕੰਮ ਕਰਦਾ ਰਹਿ ਸਕੇ । 
ਆਪਣੀ ਖਰਾਬ ਸਿਹਤ ਕਰਕੇ ਉਹ ਇਹ ਨੌਕਰੀ ਲੈਣ ਤੋ ਡਰਦਾ ਸੀ ਪਰ ਮੇਰੇ ਇਹ ਵਿਸ਼ਵਾਸ 
ਦਿਵਾਉਣ ਉਤੋਂ ਕਿ ਜੇ ਉਹ ਬਿਮਾਰ ਹੋਂ ਗਿਆ ਤਾਂ ਯੂਨੀਵਰਸਿਟੀ ਕੌਈ ਕਾਰਵਾਈ ਨਹੀ" ਕਰੇਗੀ, 
ਉਹ ਮੰਨ ਗਿਆ । ਇਸ ਤਨਖਾਹ ਵਿੱਚ ਉਸ ਦਾ ਸਫਰ ਖਰਚ ਅਤੇ ਕਵਿਤਾਵਾਂ ਇਕੱਠੀਆਂ 
ਕਰਨ ਦਾ ਹੌਰ ਸੰਬੈਧਤ ਖਰਚ ਵੀ ਸ਼ਾਮਲ ਸੀ । ਇਸ ਵੌਲੋਂ ਤਕ ਉਸ ਨੂੰ ਕੰਮ ਕਰਦਿਆਂ ਦੋ ਕੁ 
ਸਾਲ ਹੋ ਗਏ ਹਨ । 

ਬਾਬੂ ਚੰਦਰ ਕੁਮਾਰ ਨੇ ਇਸ ਵੇਲੋ ਤਕ ਮੈਮਿਨਸਿੰਗ ਅਤੇ ਸਿਲਹਟ ਜ਼ਿਲਿਆਂ ਦੇ ਕਈ 
ਪਿੰਡ ਭਵੇ“ ਹਨ, ਜਿਨ੍ਹਾਂ ਵਿੱਚੋਂ” ਉਸ ਨੂੰ ਇਨ੍ਹਾਂ ਕਵਿਤਾਵਾਂ ਦੇ ਭਾਗ ਮਿਲੇ ਹਨ ਜਿਹੜੇ ਥਾਂ ਸਿਰ 
ਰੱਖ ਕੇ ਉਸ ਨੇ ਇਹ ਪੂਰੀਆਂ ਕਵਿਤਾਵਾਂ ਖੜੀਆਂ ਕੀਤੀਆਂ ਹਨ । ਆਪਣੇ ਪਿੰਡ _ਤੌਂ` 30 
ਮਈ, 1921 ਨੂੰ ਲਿਖੀ ਇਕ ਚਿੱਠੀ ਵਿੱਚ ਉਸ ਨੇ ਲਿਖਿਆ :-- 

“ਇਕ ਵੱਡੀ ਔਕੜ ਇਹ ਹੈ ਕਿ ਇਸ ਜ਼ਿਲ੍ਹੰ ਵਿੱਚ ਇਕ ਵੀ ਗਵਈਯਾ ਅਜਿਹਾ ਨਹੀਂ 
ਜਿਹੜਾ ਇਕ ਪੂਰੀ ਪੂਰੀ ਕਵਿਤਾ ਜਾਣਦਾ ਹੋਵੇ । ਇਹ ਬਹੁਤ ਸਾਰੇ ਬੈਦਿਆਂ ਤੋਂ” ਇਕੱਠੀ 
ਕਰਨੀ ਪੈਦੀ ਹੈ ਜਿਹੜੇ ਇਕ ਦੂਜੇ ਤੋ" ਦੂਰ ਦੂਰ ਰਹਿੰਦੇ ਹਨ ਅਤੇ ਇਕ ਪੂਰੀ ਕਵਿਤਾ ਲਈ 
ਵੀ ਲੰਮਾ ਪੰਧ ਕਰਨਾ ਹੈਂਦਾ ਹੈ । ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਇਕ ਲੰਮੇਂ ਅਤੇ ਔਖੋ 
ਸਫ਼ਰ_ਪਿਛੋਂ ਜਿਸ ਆਦਮੀ ਦੀ ਭਾਲ ਵਿੱਚ ਅੱਪੜੀ ਦਾ ਹੈ ਉਹ ਆਪਣੀ ਥਾਂ ਉਤੇ ਲੱਭਦਾ ਹੀ 
ਨਹੀਂ ਜਾਂ ਉਸ ਦੇ ਉਹ ਕਵਿਤਾ ਜਾਨਣ ਦੀ ਸੋਅ ਝੂਠੀ ਨਿਕਲਦੀ ਹੈ । ਅਗਾਊ£ ਸਮਾਂ ਮਿਥ 
ਲੰਣਾ ਵੀ ਅਸੰਭਵ ਹੁੰਦਾ ਹੈ । ਗਵਈਯਾਂ ਨੂੰ, ਬਿਨਾਂ ਦੱਸੇ, ਜਿਥੇ ਉਹ ਹੋਣ ਉਥੇ ਹੀ ਜਾ ਪੈਣਾ 
ਹੁੰਦਾ ਹੈ ਕਿਉਕਿ ਗੀਤ ਮੰਗਣ ਆਏ ਲੋਕਾਂ ਤੋਂ ਉਹ ਰਾਹ ਵਲਾਉਣਾ ਚਾਹੁੰਦੇ ਹਨ ।” 

ਕਈ ਵਾਰ ਉਸ ਨੂੰ ਪੈੱਤੀ ਚਾਲੀ ਮੀਲ ਪੈਰੀ” ਟੁਰਨਾ ਪੈਂਦਾ । ਪਿੰਡਾਂ ਦੀਆਂ ਸੜਕਾਂ 
ਕੱਚੀਆਂ _ਹੋਣ ਕਰਕੇ ਕਿਸੇ ਕਿਸਮ ਦੇ ਟਾਂਗੇ ਗੱਡੀ ਦੇ ਯੋਗ ਨਹੀਂ ਸਨ ਅਤੇ ਕੋਂਈ ਵੀ ਸਵਾਰੀ 
ਨਹੀਂ ਮਿਲਦੀ ਸੀ । ਮਈ 1921 ਵਿੱਚ ਗੱਡੀਆਂ ਦੀ ਹੜਤਾਲ ਕਰਕੇ ਉਸ ਨੂੰ ਹੌਰ ਵੀ ਦਖ 
ਸਹਿਣਾ ਪਿਆ । ਇਸ ਔਖੇ ਕੰਮ ਵਿੱਚ ਲੱਗਿਆਂ ਉਸਦਾ ਗ਼ਰੀਬੀ ਨਾਲ ਸਦਾ ਮੱਥਾ ਲੱਗਾਂ 


ਰੀ 


੮3੧ 


ਰਹਿੰਦਾ । ਕੁਝ ਚਿਰ ਹੋਇਆ ਉਸ ਨੇ ਮੈਨੂੰ ਲਿਖਿਆ : 

“ਮੋਰਾ ਆਪਣਾ ਕੋਈ ਘਰ ਨਹੀਂ', ਮੈਂ ਆਪਣੀ ਪਤਨੀ ਸਮੇਂਤ ਕਿਸੇ ਹੋਰ ਦੇ ਘਰ ਰਹਿੰਦਾ 
ਹਾਂ ।” ਕੋਈ ਵਿਰਲਾ ਹੀ ਬੈਗਾਲੀ ਹੋਵੇਗਾ ਜਿਸ ਕੋਲ ਆਪਣਾ ਘਰ ਆਖਣ ਲਈ ਇਕ ਦੋ 
ਛੱਪਰ ਨ ਹੋਣ । ਇਸ ਤਰ੍ਹਾਂ ਗਰੀਬੀ, ਬੀਮਾਰੀ. ਅਤੇ ਘਰ ਦੇ ਦੁਖਾਂ ਫਿਕਰਾਂ ਨਾਲ ਘੁਲਦਿਆਂ 
ਉਸ ਨੇ ਸਾਹਿਤ ਦੀ ਬੜੀ ਭਾਰੀ ਸੇਵਾ ਕੀਤੀ ਹੈ, ਉਹ ਅਜਿਹਾ ਖਜ਼ਾਨਾ ਲੱਭਣ ਵਿੱਚ ਸਹਾਈ 
ਹੋਇਆ ਹੈ ਜਿਹੜਾ ਸਾਡੇ ਸਾਹਿਤ ਵਿੱਚ ਅਦੁਤੀ ਸਾਬਤ ਹੋਵੇਗਾ । ਜਿਹੜੇ ਗੀਤ ਅਤੇ ਕਿੱਸੇ 
ਉਸ ਨੇ ਮੈਨੂੰ ਘੱਲੇ ਹਨ ਉਨ੍ਹਾਂ ਦੀ ਭਾਵੇ” ਕਿੰਨੀ ਉਸਤਤ ਕਰੀਏ, ਉਹ ਵਾਧੂ ਨਹੀਂ ਹੋਵੇਗੀ । ਹੁਣ 
ਤਕ ਵੱਖ ਵੱਖ ਕਿੱਸਿਆਂ ਦੀਆਂ ਸਾਨੂੰ ਕੁਲ 17297 ਪੰਕਤੀਆਂ ਮਿਲੀਆਂ ਹਨ । ਜੇ ਇਹ ਸਾਰੀਆਂ 
ਸੋਨਾ ਹੁੰਦੀਆਂ ਤਾਂ ਮੈਂ ਇਸ ਤੋਂ ਵੱਧ ਖੁਸ਼ ਨਹੀਂ ਸੀ ਹੋਣਾ । ਇਹ ਸਿੱਧੇ ਸਾਦੇ ਗੀਤ ਜਿਨ੍ਹਾਂ ਨੂੰ 
ਹਿੰਦੂ ਅਤੇ ਮੁਸਲਮਾਨ ਕ੍ਰਿਸਾਨਾਂ ਨੇ ਰਚਿਆ ਹੈ ਕਵਿਤਾ ਦਾ ਅਸਲੀ ਦਿਲ ਵਿਖਾਂਦੇ ਹਨ ਅਤੇ 
ਇਨ੍ਹਾਂ ਵਿੱਚੋ“ ਕੁਝ ਤਾਂ ਸਾਡੇ ਸਾਹਿਤ ਦੇ ਅਤਿ ਸੰ ਦਰ ਵੈਸ਼ਨਵ ਗੀਤਾਂ ਤੋ” ਹ) ਹੇਠਾਂ ਹਨ। 

2. ਪੂਰਬੀ ਮੈਮਨਸਿੰਗ 
ਉਸ ਵੇਲੋਂ ਦਾ ਪ੍ਰਰਬੀ ਮੈਮਨਸਿੰਗ ਜਿਨ੍ਹਾਂ ਛੋਟੇ ਰਾਜਿਆਂ ਅਤੇ ਕਬੀਲਿਆਂ ਦੇ ਅਧੀਨ ਸੀ, 
ਉਨ੍ਹਾਂ ਦੀ ਸਭਿਅਤਾ ਉਸ ਵੇਲੋਂ ਦੀ ਬ੍ਰਾਟਮਣ ਜਾਗ੍ਰਤੀ ਦੀ ਸਭਿਅਤਾ ਤੋਂ” ਭਿੰਨ ਸੀ । ਇਹ ਨੀਮ- 
ਆਰੀਆ ਕਬੀਲੇ ਬੜੇ ਬਲਵਾਨ ਪਰ ਅਮਨ ਪਸੰਦ ਸਨ ਅਤੇ ਕਲਾ ਅਤੇ ਸਾਹਿਤ ਨੂੰ _ਪਿਆਰ 
ਕਰਦੇ ਸਨ । ਉਨ੍ਹਾਂ ਦੇ ਉਤਸਾਹ ਸਦਕਾ ਹੀ ਢਾਕੇ ਦੀ ਮਲਮਲ ਨੇ ਏਨੀ ਉਤਮਤਾ ਅਤੇ 
ਪ੍ਰਸਿਧਤਾ ਪ੍ਰਾਪਤ ਕੀਤੀ । ਉਹ ਬੜੇ ਵਡੇ ਵਪਾਰੀ ਸਨ ਅਤੇ ਧਾਰਮਿਕ ਮਾਮਲਿਆਂ ਵਿਚ_ ਉਨ੍ਹਾਂ 
ਦੇ ਵਿਚਾਰ ਬੜੇ ਖੁਲ੍ਹੇ ਸਨ । ਨੇੜੇ ਦੇ ਇਲਾਕੈ ਦਾ ਬ੍ਰਾਹਮਣ-ਮਤ ਈਸ਼ਵਰ ਭਗਤੀ ਉੱਤੇ ਬੜਾ 
ਜ਼ੋਰ ਦੇ'ਦਾ ਸੀ ਅਤੇ ਮਨੁਖ ਦੇ ਕਰਮ ਨੂੰ ਬਿਲਕੁਲ ਹੀ ਅੱਖ“ ਉਹਲੇ ਕਰਦਾ ਸੀ । ਬ੍ਰਾਹਮਣ 
ਏਥੋਂ ਤਕ ਆਖਦੇ ਸਨ ਕਿ ਮਨਖ ਜੀਵਨ ਵਿਚ ਏਨੇ ਪਾਪ ਨਹੀ“ ਕਰ ਸਭਦਾ ਜਿੰਨੇ ਸਚੇ ਭਗਤੀ 
ਭਾਵ ਵਿਚ ਇਕ ਵਾਰ ਪਰਮਾਤਮਾ ਦਾ ਨਾਂ ਲਿਆਂ ਉੱਤਰ ਨ_ਜਾਣ । ਇਸ ਤਰ੍ਹਾਂ ਭਗਤੀ 
ਉੱਤੇ ਜ਼ੋਰ ਦੇ ਕੇ ਉਹ ਧਰਮ ਦੇ ਨੇਕ ਚਲਨ ਵਾਲੇ ਪਾਸੇ ਵਲ ਉਕਾ ਹੀ ਧਿਆਨ ਨਹੀਂ' ਦੇਂਦੇ 
ਸਨ ਜਿਸ ਤੋਂ` ਬਿਨਾਂ ਸਮਾਜਕ ਜੀਵਨ ਦੀ ਮਸ਼ੀਨ ਚਲ ਨਹੀ” ਸਕਦੀ । ਬ੍ਰਾਹਮਣਾਂ ਨੇ ਅਠਾਂ 
ਸਾਲਾਂ ਦੀਆਂ ਕੁੜੀਆਂ ਦੋ ਵਿਆਹ ਦੇ ਨਿਯਮ ਬਣਾਏ, ਅਤੇ ਵਰ ਅਤੇ ਕੈਨਿਆਂ ਦੀ ਆਪਸੀ 
ਚੋਣ ਲਈ ਕੌਈ ਥਾਂ ਨ ਰਹਿਣ ਦਿਤੀ । ਉਨ੍ਹਾਂ ਨੇ ਰੌਂਟੀ ਖਾਣ ਬਾਰੇ, ਵਰਤ ਰਖਣ ਬਾਰੇ ਅਤੇ 
ਜਗਰਾਤੇ ਕਟਣ ਬਾਰੇ ਕਰੜੇ ਨਿਯਮ ਬਣਾਏ । ਇਹ ਗੱਲਾਂ ਨਿਰੋਲ ਧਾਰਮਿਕ ਉਦੇਸ਼ਾਂ ਲਈ 
ਭਾਵੇ” ਜ਼ਰੂਰੀ ਹੋਣ ਪਰ ਲੌਕਿਕ ਵਿਚਾਰਾਂ ਨੂੰ ਬਿਲਕੁਲ ਅਖ ਉਹਲੇ ਕਰ ਦੇਦੀਆਂ ਅਤੇ 
ਇਸਤ੍ਰੀ ਪੁਰਸ਼ ਦੇ ਆਪਸੀ ਸਬੰਧਾਂ ਵਿਚ ਰੁਮਾਂਸ ਲਈ ਕੌਈ ਰਾਹ ਨਹੀਂ ਰਹਿਣ ਦੋੱ'ਦੀਆਂ । 
ਸਭ ਤੋਂ` ਵਧ, ਬ੍ਰਾਹਮਣਾਂ ਦਾ ਹੁਕਮ ਮੈਨਣ ਬਾਰੇ ਬੜੀ ਭਾਰੀ ਕਰੜਾਈ ਸੀ ਅਤੇ ਉਨ੍ਹਾਂ ਨੂੰ 
ਦੇਵਤਿਆਂ ਤੋ ਵੀ ਉੱਤੇ ਸਮਝਿਆ ਜਾਂਦਾ ਸੀ । ਪੁਰਾਣੇ ਸਮਾਜਕ ਢਾਂਚੇ ਨੂੰ ਬ੍ਰਾਹਮਣ-ਪੂਜਾ ਦੀ 
-ਬਨਿਆਦ ਉੱਤੇ ਮੁੜ ਕੇ ਖੜਾ ਕੀਤਾ ਜਾ ਰਿਹਾ ਸੀ । 


ਹੋ 


ਚੌਧਵੀ' ਸਦੀ ਤੱ ਪਿਛੋਂ” ਦੋ ਸਮੇ“ ਸਾਹਿਤ ਵਿਚ ਉਪਰ ਦਸੇ ਖਿਆਲ ਪੂਰੀ ਤਰ੍ਹਾਂ ਨਾਲ 
ਜਮ ਗਏ । ਬ੍ਰਾਹਮਣਾਂ `ਦੇ ਇਜ ਪਰਤਾਪ, ਨੂੰ ਸੰਸਕ੍ਰਿਤ ਭਾਸ਼ਾਂ ਨੂੰ ਪਰਤਿਸ਼ਟਤਾ ਦੇ ਕੇ ਕਾਇਮ 
ਰਖਿਆ ਗਿਆ । ਇਸ ਸਮੇ” ਵਿਚ ਸੰਸਕ੍ਰਿਤ 'ਦੇ ਬਹੁਤ ਸਾਰੇ ਲੱਛਣ ਅਤੇ ਰੂਪ ਬੰਗਾਲੀ ਵਿਚ ` 
ਆ ਗਏ । ਅਸਲ ਵਿਚ ਬ੍ਰਾਹਮਣਾਂ ਦੀ ਇਸ ਪੁਨਰ-ਜਾਗ੍ਰਤੀ ਦੀ ਲਹਿਰ ਵਿਚ ਬੇਗਾਲੀ ਨੂੰ 
ਸੌਸਕ੍ਰਿਤ ਦੀ ਏਨੀ ਪਾਣ ਚਾੜ੍ਹੀ ਗਈ ਅਤੇ ਇਜ ਦੇ ਇਸ ਨਵੇ ਰੂਪ ਨੇ ਇਸ ਦੇ ਮੁਢਲੇ ਪ੍ਰਾਕ੍ਰਿਤ 
ਪਿੰਡੋਂ ਨੂੰ ਇਸ ਤਰ੍ਹਾਂ ਲੁਕਾ ਲਿਆ ਕਿ ਸਾਡੇ ਕਈ ਲੌਕ ਵਿਸ ਦਾ ਮੁਢ ਸੈਸਕ੍ਰਿਤ ਵਿਚ ਲਭੁਣ 
ਲਈ ਪ੍ਰੇਰਿਤ ਹੋ ਗਏ । ਪਰ ਜਦੋਂ ਅਜੀ' ਇਨ੍ਹਾਂ ਕਿੱਸਿਆਂ ਵੱਲ ਆਉਦੇ ਹਾਂ ਤਾਂ ਅਸੀਂ ਇਕ 
ਬਿਲਕੁਲ ਵਖਰੇ ਵਾਯੂਮੰਡਲ ਵਿਚ ਆ ਵੜਦੇ ਹਾਂ । ਇਹ ਵਖਰੇਵਾਂ ਸਾਨੂੰ ਪੁਜਾਰੀ ਪੁਨਰ-ਜਾਗ੍ਰਤੀ 
ਤੋਂ ਪਹਿਲਾਂ ਦੇ ਹਿੰਦੂ ਸਭਿਆਚਾਰ ਦੀ ਸਥਿਤੀ ਦਸਦਾ ਹੈ । 

ਪੂਰਬੀ ਮੈਮਨਸਿੰਗ ਦੇ ਲੋਕਾਂ ਵੱਲੋਂ ਸਭਿਆਚਾਰ ਦੇ ਇਕ ਉੱਚੇ ਪਧਰ ਦੀ ਪ੍ਰਾਪਤੀ ਉਨ੍ਹਾਂ 
ਦੀਆਂ ਕਥਾ ਕਹਾਣੀਆਂ ਅਤੇ ਕਿੱਸਿਆਂ ਤੋਂ” ਪ੍ਰਤੀਤ ਹੁੰਦੀ ਹੈ । ਏਥੇ ਕੁੜੀਆਂ ਆਪਣੇ ਵਰ 
ਆਪ ਪਸੰਦ ਕਰਦੀਆਂ ਹਨ ਅਤੇ ਜਵਾਨ ਹੌਣ ਤੋ“ ਪਹਿਲਾਂ ਵਿਆਹ ਨਹੀਂ ਕਰਵਾਂਦੀਆਂ । ਜੇ 
ਕੁੜੀਆਂ ਦੀ ਚੋਣ ਉਨ੍ਹਾਂ ਦੇ ਮਾਪਿਆਂ ਦੀ ਚੋਣ ਦੇ ਉਲਟ ਹੁੰਦੀ ਤਾਂ ਉਹ ਆਪਣੇ ਵਡਿਆਂ 
ਸਾਮ੍ਹਣੇ ਸਿਰ ਨ ਨਿਵਾਂਦੀਆਂ ਸਗੋ ਆਪਣੇ ਮਨ ਦੇ ਆਖੋ ਲਗਦੀਆਂ । ਇਹ ਕੁਝ ਕਰਦੀਆਂ 
ਹੋਈਆਂ ਵੀ ਉਹ ਸੱਚੀਆਂ ਅਤੇ ਆਪਣੀ ਪ੍ਰਤਿਗਿਆ ਉਤੇ ਪਕੀਆਂ ਰਹਿੰਦੀਆਂ ਅਤੇ ਲਜਿਆਵਾਨ 
ਇਸਤ੍ਰੀਆਂ ਵਾਲਾ ਵਤੀਰਾ ਅਪਣਾਂਦੀਆਂ ਨਾਂ ਕਿ ਅਜ ਕਲ ਦੇ ਨਾਵਲਾਂ ਦੀਆਂ ਨਾਇਕਾਵਾਂ 
ਵਾਂਗ ਨਖਰੇਲੀਆਂ ਜਾਂ ਹੌਛੀਆਂ ਹੋ ਜਾਂਦੀਆਂ । ਏਥੇ ਖੁਲ੍ਹ ਅਤੇ ਨਿਸ਼ੋਗਤਾ ਅਤੇ ਸ਼ਾਸਤਰਾਂ ਦੇ 
ਠੇਮ' ਅਤੋਂ ਰੀਤਾਂ ਤੱ ਆਜ਼ਾਦੀ ਦਾ ਪ੍ਰਭਾਵ ਹੈ ਜਿਸ ਨਾਲ ਵਿਆਹ ਸਬੈਧੀ ਬ੍ਰਾਹਮਣੀ ਕਰੜਾਈ 
ਤੋਂ ਅਕੀਆਂ ਹੋਈਆਂ ਰੂਹਾਂ ਨੂੰ ਆਰਾਮ ਮਿਲਦਾ ਹੈ । ਇਹ ਸਮਾਜ ਨਿਰੇ ਸਿਧਾਂਤਾਂ ਦਾ ਨਹੀਂ 
ਸਗੋਂ ਅਜਲੀ ਜੀਵਨ ਦਾ ਹੈ ਜਿਹੜਾ ਆਪਣੇ ਕੁਦਰਤੀ ਵਹਾ ਵਿਚ ਵਗਦਾ ਹੈ, ਇਨ੍ਹਾਂ ਕਿੱਸਿਆ 
ਵਿਚ ਆਏ ਪਾਤ੍_ਬੜੀ ਖੁਲ੍ਹ ਅਤੇ ਸਾਹਜ ਵਿਖਾਂਦੇ ਹਨ ਪਰ ਉਹ ਸਵੈ-ਪ੍ਚਾਰਕ ਨਹੀਂ । ਉਹ 
ਕ੍ਰਦਰਤ ਵਿਚ ਨਹੀਂ” ਸਗੋ ਆਪਣੇ ਕੰਮ ਵਿਚ ਵਿਸ਼ਵਾਸ ਰਖਦੇ ਹਨ । ਬੜੇ ਹੁਸ਼ਿਆਰ ਅਤੇ 
ਸਮਝਦਾਰ ਹਨ । ਇਹ ਹੁਸ਼ਿਆਰੀ ਅਤੇ ਸਵੈ-ਨਿਰਭਰਤਾ ਉਨ੍ਹਾਂ ਨੂੰ ਪੁਨਰ-ਜਾਗ੍ਰਤੀ ਵੇਲੋਂ ਦੇ 
ਮਰਦਾਂ ਅਤੇ ਇਸਤ੍ਰੀਆਂ ਤੋ” ਵਖਰਿਆਂਦੀ ਹੈ । ਪੁਨਰ-ਜਾਗ੍ਰਤੀ ਸਾਹਿਤ ਵਿਚ ਔਕੜਾਂ ਵਿਚ 


__ਘਿਰਿਆ ਹੋਇਆ ਪਾਤਰ ਬਹਿਕੇ ਰੱਦਾ ਅਤੇ ਅਰਦਾਸਾਂ ਕਰਦਾ ਅਤੇ ਕੇਵਲ ਪ੍ਰਮਾਤਮਾਂ ਦੀ 


ਸਹਾਇਤਾ ਉੱਤੋਂ ਡੌਰੀ ਰਖਦਾ । ਇਹੋ ਜਹੇ ਪਾਤਰਾਂ ਨੂੰ ਸਿਰਜਨ ਵਿਚ ਸ਼ਰਧਾ ਅਤੇ ਭਗਤੀ ਉੱਤੇ 

ਜ਼ੋਰ ਦਿਤਾ ਗਿਆ ਹੈ ਅਤੇ ਆਚਾਰ ਨੂੰ ਅਸਲੋਂ” ਹੀ ਅਖੋ' ਉਹਲੇ ਕੀਤਾ ਗਿਆ ਹੈ। ਅਸਲ 

ਵਿਚ ਪੂਰਬੀ ਮੈਮਨਸਿੰਗ ਵਿੱਚ ਪ੍ਰੰਚਲਤ ਹਿੰਦੂ ਧਰਮ ਬੁਧ ਮਤ ਦੇ ਇਸ ਅਸੂਲ ਨੂੰ ਮੈਨਦਾ ਸੀ 
“ਜੋ ਤੁਸੀਂ ਬੀਜੋਗੇ, ਉਹੀ ਵਢੋਗੇ ।” 

3. ਸਥਾਨਕ ਗੀਤਾਂ ਅਤੇ ਪੁਨਰ ਜਾਗ੍ਰਤੀ ਦੇ ਗੀਤਾਂ ਦਾ ਮੁਕਾਬਲਾ 

ਜਿਨ੍ਹਾਂ ਸਮਿਆਂ ਵਿਚ ਇਹ ਬੰਗਾਲੀ ਕਿੱਸੇਂ ਲਿਖੋ ਗਏ ਉਨ੍ਹਾਂ ਸਮਿਆਂ ਵਿਚ ਹੀ ਜਾਗ੍ਰਤੀ 


ਇਵ 


ਕਾਲ ਦੇ ਦੋਂ ਪ੍ਰਸਿਧ ਬੰਗਾਲੀ ਕਵੀ ਕੋਬੀਕਨਕਨ ਅਤੇ ਭਰਤ ਚੈਦਰ ਹੌਏ । ਕੌਬੀਕਨਕਨ ਪਰਿ- 
ਵਰਤਨ ਕਾਲ ਦਾ ਕਵੀ ਸੀ ਅਤੇ ਸੋਲਵ੍ਰੀ” ਸਦੀ ਦੇ ਬੰਗਾਲੀ ਕਵੀਆਂ ਵਿਚ ਉਸ ਦੀ ਥਾਂ ਬਹੁਤ 
ਉੱਚੀ ਹੈ, ਪਰ ਉਹ ਸ਼ਾਸਤ੍ਰੀ ਅਤੇ ਸਥਾਨਕ ਔਸ਼ਾਂ ਦਾ ਮਿਲਗੋਭਾ ਬਣਾ ਦੇ'ਦਾ ਹੈ । ਭਰਤ ਚੰਦਰ, 
ਭਾਵੇਂ ਉਹ ਆਪਣੀ ''ਅਨੰਦ ਮੰਗਲ" ਨਾਂ ਦੀ ਕਵਿਤਾ ਵਿਚ ਭੱਦੇ ਅਤੇ ਕਾਮ ਉਕਸਾਉ ਹਾਸ- 
ਰਸ ਦੇ ਦ੍ਰਿਸ਼ ਲਿਆਉ'ਦਾ ਹੈ, ਅਸਲ ਵਿਚ ਜਾਗ੍ਰਤੀ-ਕਾਲ ਦੇ ਬ੍ਰਾਹਮਣਾਂ ਵੱਲੋਂ ਖੜੇ ਕੀਤੇ ਮੈਦਰ 
ਦਾ ਮੁਖ ਪੁਜਾਰੀ ਹੈ । ਉਸ ਦਾ ਹਾਸ-ਰਸ ਤਾਂ ਅਸੱਭਯ ਹੋ ਸਕਦਾ ਹੈ, ਪਰ ਉਸ ਦੀ ਬੋਲੀ ਵਿਚ 
ਕੇਈ ਕਚਿਆਈ ਨਹੀਂ; ਜਿਹੜੀ ਬੜੀ ਮਾਂਜੀ ਹੋਈ ਹੈ ਅਤੇ ਆਪਣੀ ਸੰਸਕ੍ਰਿਤੀ ਸ਼ਾਨ ਨਾਲ 
ਸਾਨੂੰ ਹੈਰਾਨ ਕਰ ਦਿੰਦੀ ਹੈ । 

ਪਰ ਮੈਮਨਸਿੰਗ ਦੇ ਇਹ ਕਿੱਸੇ ਨਿਰੋਲ ਬੰਗਾਲੀ ਹਨ ਅਤੇ ਇਨ੍ਹਾਂ ਵਿਚ ਸੰਸਕ੍ਰਿਤ ਦਾ 
ਕੋਈ ਐਸ਼ ਘੁਸਰਿਆਂ ਹੋਇਆ ਨਹੀਂ ਦਿਸਦਾ । ਇਹ ਖਾਲਸ ਬੰਗਾਲੀ ਖਾਨ ਵਿਚ“ ਕੱਢੀ ਹੋਈ 
ਉਤਮ ਦਰਜੇ ਦੀ ਸ਼ੁਧ ਧਾਤ ਹੈ । ਵੈਸ਼ਨਵ ਗੀਤਾਂ ਤੋਂ ਬਿਨਾਂ ਹੌਰ ਪੁਰਾਣੀਆਂ ਬੰਗਾਲੀ ਕਵਿਤਾਵਾਂ 
ਕੇਵਲ ਉਨ੍ਹਾਂ ਸ਼ਾਸਤ੍ਰੀ ਵਿਚਾਰਾਂ ਨੂੰ ਪੇਸ਼ ਕਰਨ ਦਾ ਜਤਨ ਕਰਦੀਆਂ ਹਨ, ਜਿਹੜੇ ਕਨੌਜ ਤੱ 
ਆਏ ਨਵੇ” ਪੁਜਾਰੀਆਂ ਦੋ ਨਾਲ ਆਏ । ਇਹ ਕਵਿਤਾਵਾਂ ਬੋਰਜ ਹਨ ਅਤੇ ਸੰਸਕ੍ਰਿਤ ਪੁਰਾਨਾਂ 
ਦੀ ਨਕਲ ਕਰਦਿਆਂ ਹੋਇਆਂ ਬੇਔਤ ਪਰੇਪਰਾਵਾਂ ਨੂੰ ਆਪਣੇ ਵਿਚ ਬੰਨ੍ਹੀ ਫਿਰਦੀਆਂ ਹਨ । 
ਕਵੀ ਸੰਸਕ੍ਰਿਤ ਕਾਵਿ-ਸ਼ਾਸਤਰ ਵਲੋਂ” ਪ੍ਰਵਾਨ ਸ਼ੈਲੀ ਵਿਚ ਹੀ ਗਲ ਕਹਿਣ ਦੇ ਜੋਸ਼ ਵਿਚ ਆਪਣੇ 
ਪਾਤਰਾਂ ਅਤੇ ਕਥਾ-ਵਸਤ੍ਰ ਨੂੰ ਭੁਲ ਜਾਂਦੇ ਹਨ । ਇਨ੍ਹਾਂ ਦਾ ਬਹੁਤਾ ਧਿਆਨ ਸ਼ੈਲੀ ਵਲ ਹੀ 
ਰਹਿੰਦਾ ਹੈ ਜਿਸ ਨੂੰ ਉਹ ਸੰਸਕ੍੍‌ਤ ਦਾ ਰੰਗ ਦੇਣਾ ਚਾਹੁੰਦੇ ਸਨ । ਇਸ ਤਰ੍ਹਾਂ ਬੰਗਾਲੀ ਭਾਸ਼ਾ 
ਇਕ ਤਰ੍ਹਾਂ ਨਾਲ ਸੰਸਕ੍੍‌ਤ ਕਾਵਿ-ਸ਼ਾਸਤਰ ਦੀ ਗੋਲੀ ਬਣ ਗਈ _। ਪਿਛਲੇ ਚਾਰ ਸੌ ਸਾਲਾਂ ਵਿਚ 
ਇਹ ਸ਼ਾਸਤ੍ਰੀ ਵਿਚਾਰ ਸਾਡੇ ਏਨੇ ਨੇੜੇ ਲਿਆਂਦੇ ਗਏ ਕਿ ਉਹ ਸਾਨੂੰ ਆਪਣੇ ਘਰ ਦੇ ਹੀ ਜਾਪਦੇ 
ਹਨ । ਪਰ ਜਦੋ” ਅਸੀਂ” ਜਾਗ੍ਰਤੀ ਦੀਆਂ ਕਵਿਤਾਵਾਂ ਨੂੰ ਮੈਮਨਸਿੰਗ ਦੇ ਕਿਸਿਆਂ ਅਤੇ ਹੌਰ 
ਸਥਾਨਕ ਕਵਿਤਾਵਾਂ ਜਿਨ੍ਹਾਂ ਉੱਤੇ ਬ੍ਰਾਹਮਣੀ ਜਾਗ੍ਰਤੀ ਤੋਂ ਪਹਿਲਾਂ ਦੇ ਬੰਗਾਲੀ ਸਮਾਜ ਦੀ ਮੁਹਰ 
ਹੈ, ਦੇ ਨਾਲ ਰਖ ਕੇ ਪੜ੍ਹਦੇ ਹਾਂ ਤਾਂ ਅਸੀ' ਸ਼ਾਸਤ੍ਰੀ ਐਸ਼ ਨੂੰ ਬਾਹਰਲਾ ਅਤੇ ਬਨਾਉਟੀ ਕਹਿਣੇ“ 
ਨਹੀਂ ਰਹਿ ਸਕਦੇ । $ 

ਇਹ ਗੀਤ ਸਚ ਮੂਚ ਹੀ ਇਕ ਸਾਹਿਤਕ ਧਮਾਕਾ ਹਨ । ਇਹ ਆਮ ਕਰਕੇ ਛੋਟੋ ਛੋਟੇ 
ਹਨ ਅਤੇ ਬਹੁਤਿਆਂ ਵਿਚ ਕੋਈ ਦੁਹਰਾਓ ਨਹੀਂ" । 

ਇਨ੍ਹਾਂ ਕਿੱਸਿਆਂ ਵਿਚ ਇਸਤ੍ਰੀਆਂ ਜਵਾਨ ਹੋ ਕੇ ਵਿਆਹ ਕਰਵਾਂਦੀਆਂ ਹਨ ਅਤੇ ਜਿਸ 
ਤਰ੍ਹਾਂ ਮੈਂ ਪਹਿਲਾਂ ਦਸਿਆ ਹੈ, ਵਰ ਘਰ ਦੀ ਚੌਣ ਵਿਚ ਉਨ੍ਹਾਂ ਦੇ ਆਪਣੇ ਭਾਵਾਂ ਨੂੰ ਪ੍ਰਮੁਖਤਾ 
ਮਿਲਦੀ ਹੈ ਅਤੇ ਕਿਧਰੇ ਵੀ ਉਹ ਅੱਖਾਂ ਮੀਟ ਕੇ ਆਪਣੇ ਮਾਪਿਆਂ ਦੀ_ ਚੋਣ ਪਿੱਛੇ ਨਹੀ” 
ਲਗਦੀਆਂ । ਜਾਗ੍ਰਤੀ ਕਾਲ ਦੇ ਸਾਹਿਤ ਵਿਚ ਇਹ ਆਜ਼ਾਦੀ ਅਤੇ ਪਿਆਰ _ਕਰਨ ਦੀ ਖੁਲ੍ਹ 
ਕਦੀ ਵੀ ਸਹਿਨ ਨਹੀਂ" ਹੋ ਸਕਦੀ ਸੀ । ਇਸਤ੍ਰੀ ਦੀ ਸਾਰੀ ਆਜ਼ਾਦੀ ਖਤਮ ਕਰ_ਦਿੱਤੀ ਗਈ 
ਅਤੇ ਉਸ ਨੂੰ ਇਕ ਬੇਜ਼ਾਨ ਮਸ਼ੀਨ ਬਣਾ ਦਿੱਤਾ ਗਿਆ । ਸਤਾਰ੍ਹਵੀਂ ਅਠਾਰੂਵੀ ਸਦੀ ਵਿੱਚ 


2 


ਲਿਖੀਆਂ ਬੰਗਾਲੀ ਕਵਿਤਾਵਾਂ ਵਿਚ ਇਹ ਬਨਾਵਟ ਆਪਣੇ ਸਿਖਰ ਉੱਤੇ ਅਪੜ ਗਈ । ਅਠਾਰ੍ਹਵੀ 
ਸਦੀ ਦਾ ਇਕ ਕਵੀ ਆਪਣੇ ਨਾਇਕ ਤੋ ਪਤਨੀ ਨੂੰ ਇਸ ਤਰ੍ਹਾਂ ਅਖਵਾਂਦਾ ਹੈ । “ਮੇਰੇ ਪਿਛੋ, 
ਆਦਮੀ ਦੇ ਪਰਛਾਵੇਂ ਤੋ" ਇਸ ਤਰ੍ਹਾਂ ਡਰੀ“ ਜਿਵੇ" ਕੋਈ ਕਾਲੋਂ ਸਪ ਤੋ” ਡਰਦਾ ਹੈ । ਜੇ ਕਿਸੇ 
ਪੁਰਸ਼ ਦੀ ਆਵਾਜ਼ ਤੇਰੀ ਕੰਨੀ” ਪਵੇ, ਤਾਂ ਉਸ ਨੂੰ ਬਿਜਲੀ ਦੀ ਕੜ੍ਹਕ ਸਮਝੀ" ।” 
ਇਨ੍ਹਾਂ ਗੀਤਾਂ ਵਿਚ ਕੋਈ ਪ੍ਰਹਿਤੀ ਐਸ਼ ਨਹੀ“ ਨਾ ਹੀ ਕਿਸੇ ਨਸਲ ਜਾਂ ਮਤ ਦਾ ਪਰਚਾਰ 
ਹੈ, ਸਗੋ ਸਾਰੇ ਲੋਕਾਂ ਲਈ ਖਿਚ ਦੇ ਲੱਛਣ ਮੌਜੂਦ ਹਨ । ਇਨ੍ਹਾਂ ਗੀਤਾਂ ਵਿਚ ਜਿਸ ਹਵਾ ਵਹਿ 
ਅਸੀਂ' ਸਾਹ ਲੈੱਦੇ ਹਾਂ ਉਹ ਸਾਡੇ ਆਧੁਨਿਕ ਸਾਹਿਤ ਵਿਚ ਪਛਮ ਵਲੋਂ ਆਏ ਤ੍ਰਫਾਨ ਵਾਂਗ 
ਨਹੀਂ” ਤੋ ਨਾ ਹੀ ਇਹ ਬ੍ਰਾਹਮਣ ਜਾਗ੍ਰਤੀ ਵੇਲੇ ਦੀ ਰੀਤੀ ਬਨਾਉਟੀਪਨ ਵਾਂਗ ਬੋਸੁਆਦ ਹੈ. 
ਸਗੋ“ ਇਹ ਬੰਗਾਲ ਦੀ ਆਪਣੀ ਹਵਾ ਹੈ ਜਿਹੜੀ ਉਸ ਦੇ ਖੋਤਾਂ ਅਤੇ _ਚਰਾਂਦਾਂ ਵਿਚ ਵਗਦੀ 
ਹੈ ਅਤੇ ਤਾਜ਼ੀ ਅਤੇ ਜ਼ੋਰਦਾਰ ਹੈ । ਜਿਹੜੇ ਘਰਾਂ ਦਾ ਵਰਣਨ ਹੈ ਉਹ ਵੀ ਬੈਗਾਲੀ ਹਨ । ਪਾਤਰ 
ਆਮ ਬੈਗਾਲੀ ਬੋਲੀ ਬੋਲਦੇ ਹਨ ਅਤੇ ਅਰਬੀ ਫਾਰਸੀ ਦੇ ਜਿਹੜੇ ਕੁਝ ਸ਼ਬਦ ਇਸ ਵਿਚ 
ਸਹਿਜ ਸੁਭਾ ਆ ਵੜੋਂ ਹਨ ਉਨ੍ਹਾਂ ਤੋਂ ਰਾਹ ਨਹੀਂ” ਵਲਾਂਦੇ । ਉਹ ਵਡੋ-ਵਡੇ ਕਲਾਸਕੀ ਕਵੀਆਂ 
ਦੇ ਵਿਚਾਰ ਨਹੀਂ' ਪੇਸ਼ ਕਰਦੇ ਸਗੌ' ਆਮ ਬੈਗਾਲੀ ਇਸਤ੍ਰੀ ਮਰਦਾਂ ਵਾਂਗ ਬੋਲਦੇ ਹਨ । ਜਾਗ੍ਰਤੀ 
ਕਾਲ ਦਾ ਕਵੀ ਕਾਸ਼ੀਦਾਸ ਲਿਖਦਾ ਹੈ ਕਿ “ਜੇ ਕੋਈ ਮਾਘ ਦੇ ਮਹੀਨੇ ਵਿਚ ਮੂਲੀ ਖਾਏਗਾ 
ਉਹ ਘੋਰ ਨਰਕ ਨੂੰ ਜਾਵੇਗਾ ।' ਇਹੋ ਜਹੀਆਂ ਅਰਥਹੀਨ ਗਲਾਂ ਲਈ ਇਸ ਕਾਵਿ-ਸਾਹਿਤ 
ਵਿਚ ਕੋਈ ਥਾਂ ਨਹੀਂ । ਬ੍ਰਾਹਮਣ ਮਤ ਦੇ ਆਗੂਆਂ ਦੇ ਪਿੱਛੋਂ ਲਗ ਕੇ ਘਟ ਵਧ ਹੀ ਕਵੀ ਕਦੀ 
ਦੁਨਿਆਵੀ ਵਸਤਾਂ ਦੀ ਨਾਸ਼ਮਾਨਤਾ ਅਤੇ ਅਸਥਿਰਤਾ ਉੱਤੇ ਵਿਚਾਰ ਪ੍ਰਗਟ ਕਰਦੇ ਹਨ । ਪਾਤਰ 
ਦੇਵਤਿਆਂ ਦੀ ਸਹਾਇਤਾ ਤੋਂ” ਬਿਨਾਂ ਆਪਣੀ ਕਿਸਮਤ ਦਾ ਆਪ ਫ਼ੈਸਲਾ ਕਰਦੇ ਹਨ । ਅਸਲੀ 
ਲਕਸ਼ ਕਰਮ ਹੈ ਨ ਕਿ ਭਗਤੀ ਭਾਵ, ਅਤੇ ਇਨ੍ਹਾਂ ਦੋ ਸ਼ਬਦਾਂ ਵਿਚ ਜਾਗ੍ਰਤੀ ਕਾਲ ਦੇ ਸਾਹਿਤ 
ਅਤੇ ਇਸ ਤੋ ਪਹਿਲਾਂ ਉਪਜੇ ਸਾਹਿਤ ਦੀਆਂ ਧਾਰਾਵਾਂ ਦੀ ਕ੍ੰਜੀ ਹੈ । ਸਭ ਤੋਂ ਵਡੀ ਗਲ ਇਹ 
ਹੈ ਕਿ ਬੈਗਾਲੀ ਇਸਤ੍ਰੀਆਂ ਦੀ ਸ਼ਾਨ, ਹੌਸਲਾ ਅਤੇ ਉਨ੍ਹਾਂ ਦੇ ਭਾਵ ਸਪਸ਼ਟ ਅਤੇਂ ਜ਼ੌਰ ਨਾਲ 
ਸਾਹਮਣੇ ਆਉਦੇ ਹਨ ਜਿਸ ਦਾ ਮੇਚ ਸਾਡੇ ਸਾਹਿਤ ਵਿਚ ਹੌਰ ਕਿਧਰੇ ਨਹੀਂ ਮਿਲਦਾ । ਉਹ 
ਸਾਧਨ ਪੂਰਣ, ਖਤਰੇ ਤੋਂ ਬੇਪਰਵਾਹ ਅਤੇਂ ਸਚ ਵਾਂਗ ਸਚੀਆਂ ਹਨ । ਪਰ ਸਮਾਜੀ_ਬੈਧਨਾਂ ਦਾ 
ਘੇਰਾ ਉਨ੍ਹਾਂ ਉਤੇ ਵੀ ਅਸਰ ਕਰਦਾ ਹੈ । ਉਹਨਾਂ ਵਿਚੋਂ“ ਸਭ ਤੋਂ ਮਹਾਨ ਵੀ ਆਪਣੇ ਆਪ ਨੂੰ 
ਸਮਾਜ ਦੋ ਹੁਕਮ ਦੇ ਵਿਰੁਧ ਲੜ ਸਕਣ ਤੌ“ ਅਸਮਰਥ ਵੇਖਦੀਆਂ ਹਨ ਅਤੇ ਇਸ ਅਗੇ ਬਿਨਾਂ 
ਰੋਲਾ ਪਾਏ ਸਿਰ ਨਿਵਾ ਦਿੰਦੀਆਂ ਹਨ । ਅਜੁਧਿਆ ਦੀ ਬਨ-ਵਾਸਨ ਰਾਜਕੁਮਾਰੀ ਦੇ ਸਮੇ" ਤੇ 
ਲੈ ਕੇ ਭਾਰਤੀ ਇਸਤ੍ਰੀ ਦੀ ਸਦਾ-ਸੀਤਲ ਆਤਮਾ ਨੇ ਕਦੀ ਬਗ਼ਾਵਤ ਨਹੀ“ ਕੀਤੀ, ਸਗੋ" ਉਹ 
ਸਮਾਜ ਦੀ ਵੇਦੀ ਉੱਤੇ ਚੁਪ ਚਾਪ ਆਪਣੀ ਬਲੀ ਦਿੰਦੀ ਰਹੀ ਹੈ । ਸਮਾਜ ਵਿੱਚੋ ਛੇਕੇ ਜਾਣ 
ਨੂੰ ਅਤੇ ਜ਼੍ਲਮ ਨੂੰ ਇਹ ਇਸਤ੍ਰੀਆਂ ਅਟੱਲ ਤਕਦੀਰੀ ਹੁਕਮ ਕਰਕੇ ਮੈਨਦੀਆਂ ਹਨ । 
4. ਬਾਰਾਮਾਹ ਗੀਤ 
ਮੂਢ ਤੋ“ ਹੀ ਦੋਸ ਦੀ ਕਾਵਿਕ ਰੀਤੀ ਇਹ ਸੀ ਕਿ ਕੋਈ ਵੀ ਬੰਗਾਲੀ ਕਵਿਤਾ ਸੰਪੂਰਨ 


211 

ਨਹੀਂ' ਹੁੰਦੀ ਸੀ ਜਿੰਨਾ ਚਿਰ ਉਸ ਵਿਚ ਬਾਰਾਮਾਹ ਨ ਹੌਵੇ । ਸਾਲ ਦਾ ਹਰ 
ਦਾ ਇਕ ਫਿਲਮੀ ਦ੍ਰਿਸ਼ ਵਿਖਾਂਦਾ ਹੈ । ਹਰ ਮਹੀਨੇ ਦੇ ਆਪਣੇ ਵਖਰੇ ਫੁੱਲ ੬5੮ 4 
ਤਕ ਕਿ ਹਰ ਰੁਤ ਵਿਚ ਅਸਮਾਨ ਉੱਤੇ ਬਦਲਾਂ ਦਾ ਰੰਗ ਵੀ ਬਦਲਦਾ ਰਹਿੰਦਾ ਹੈ । ਇਹ 
ਵਖਰੀ ਰੁਤ ਦਾ ਨਿਸ਼ਾਨ ਜਿਹੜਾ ਹਰ ਮਹੀਨੇ ਦੇ ਮੇ ਉੱਤੇ ਲਗਿਆ ਦਿਸਦਾ ਹੈ, ਕਵੀਆਂ ਲਈਂ 
ਪ੍ਰੋਰਨਾ ਦਾ ਅਮੁਕ ਸੌਮਾ ਰਿਹਾ ਹੈ । ਸਾਡੀਆਂ ਕਈ ਪੁਰਾਣੀਆਂ ਕਵਿਤਾਵਾਂ ਨੂੰ ਬਾਰਾਮਾਂਹ ਆਖਿਆ 
ਜਾਂਦਾ ਹੈ, ਭਾਵੇ' ਉਨ੍ਹਾਂ ਵਿਚ ਰੁਤ ਵਰਣਨ ਤ“ ਬਿਨਾਂ ਹੋਰ ਬਹੁਤ ਕੁਝ ਹੁੰਦਾ ਹੈ । ਅਸਲ ਵਿਚ 
ਇਹ ਦਰਦ ਵਾਲ ਗੀਤਾਂ ਦਾ ਪੁਰਾਣਾ ਸਾਂਝਾ ਨਾਂ ਹੈ । ਬਾਰਾਮਾਂਹ ਵਿਚ ਕਵੀ ਆਮ ਕਰਕੇ ਮੁਖ 
. 2 (੩੩8 ਗਮੀਆਂ ਬਾਰਾਂ ਮਹੀਨਿਆਂ ਦੇ ਬਿਰਤਾਂਤ ਨਾਲ ਜੋੜ ਕੇ ਦਸਦਾ ਹੈ । 
ਇਨ੍ਹਾਂ ਦਾ ਕਹਾਣੀ ਨੂੰ ਅਗੇ ਟੌਰਨ ਵਿਚ ਜਿਨਾ ਕੁ ਹਿੱਸਾ ਹੁੰ ਲੋ ੱਤ 
ਇਦਾ! ਨਹ ਕੁ ਹਿੱਸਾ ਹੁੰਦਾ ਉਸ ਨਾਲੋ` ਬਹੁਤ ਵਧ ਮਹੱਤਤਾ 

ਇ 5. ਗੀਤਾਂ ਅਤੇ ਕਿੱਸਿਆਂ ਦੀਆਂ ਵਖ ਵਖ ਧਾਰਾਵਾਂ 

ਭਾਵੇ ਇਨ੍ਹਾਂ ਗੀਤਾਂ ਵਿੱਚੋਂ ਕੋਈ ਵੀ ਜਲ੍ਹਵੀ' ਸਦੀ ਤੋਂ ਪਹਿਲਾਂ 4 ਅੜੇ 
ਗਵਈਜਯਾਂ ਦੀਆਂ ਵਖ ਵਖ ਪੀੜ੍ਹੀਆਂ ਨੇ ਗੌੱਕੇ ਇਸ ਮੁਢਲੀ ਬੋਲੀ ਦਾ ਨਵੀਨ-ਕਰਨ ਵੀ ਕੀਤਾ 
ਹੈ ਤਾਂ ਵੀ ਇਨ੍ਹਾਂ ਦੀ ਰੂਹ ਦਸਦੀ ਹੈ ਕਿ ਇਹ ਜਾਗ੍ਰਤੀ ਤੋਂ ਪਹਿਲਾਂ ਦੇ ਸਮਾਜ ਅਤੇ ਸਾਹਿਤਕ 
ਧਾਰਾਂ ਵਿਚੋ ਜਨਮੇ ਹਨ । ਇਨ੍ਹਾਂ ਵਿਚਲਾ ਸਮਾਜ ਜਾਗ੍ਰਤੀ ਸਮੋ” ਦੇ ਬ੍ਰਾਹਮਣਾਂ ਵਲੋ“ ਖੜੇ ਕੀਤੇ 
ਸਮਾਜ ਨਾਲੋ" ਬਹੁਤ ਵਖਰਾ ਹੈ । ਸੇਨ ਬਾਦਸ਼ਾਹਵਾਂ ਦਾ, ਦੂ 
ਸਨ, ਇਸ ਇਲਾਕੇ ਵਿਚ ਸਿੱਕਾ ਨਹੀਂ ਚਲਦਾ ੬੬੫ 7 ੭ ੬੨੧੨੫ 
ਜੀਵਨ ਪੁਰਾਣੇ ਤਰੀਕੇ ਨਾਲ ਹੀ ਚਲਦਾ ਰਿਹਾ ਹੈ । ਜੋ_ਕਿਸੋ ਨੇ_ਬੈਗਾਲ ਦੇ ਮੁਢਲੇ ਇਤਹਾਸ 
ਬਾਰੇ ਯਥਾਰਥ ਲਭਣਾ ਹੱਵੇ ਤਾਂ ਉਸ ਨੂੰ ਇੰਜ ਇਲਾਕੇ ਵਿਚ ਕੰਮ ਕਰਨਾ ਚਾਹੀਦਾ ਹੈ ਜਿਥੇ 
ਸੈਨ ਬਾਦਸ਼ਾਹ ਚੰਗੀ ਤਰ੍ਹਾਂ ਆਪਣਾ ਰਾਜ ਨ ਜਮਾ ਸਕੇ । 

ਭਾਸ਼ਾ ਅਤੇ ਸ਼ੈਲੀ ਤੋਂ ਵੀ ਇਹ ਕਵਿਤਾਵਾਂ ਜਾਗਰਤੀ ਕਾਲ ਤੌ ਵਖਰੀਆਂ ਲਗਦੀਆਂ 
ਹਨ । ਜਾਂਗ੍ਰਤੀ ਤੋਂ ਪਹਿਲਾਂ ਦੇ ਸਾਹਿਤ ਵਿੱਚ ਕੋਈ ਨਵੀ' ਘਟਨਾ ਲਿਆਉਣ ਤੋ ਪਹਿਲਾਂ 
ਇਹ ਸਵਾਲ ਕੀਤਾ ਜਾਂਦਾ ਹੈ ''ਫਿਰ ਉਸ ਨੇ ਕੀ ਕੀਤਾ” । ਇਨ੍ਹਾਂ ਸਾਰੇ ਕਿੱਸਿਆਂ ਵਿੱਚ ਵੀ 
ਇਹ ਸ਼ਬਦ ਆਉਦੇ ਹਨ । ਇਕ ਨਿਕੀ ਜਿਹੀ ਗੱਲ ਜਿਹੜੀ ਹੋਰ ਸਾਂਝੀ ਹੈ ਉਹ “ਢਾਈ ਅਖਰਾਂ 
ਦੀ ਚਿੱਠੀ” ਹੈ । ਇਨ੍ਹਾਂ ਵਿੱਚ ਕਈ ਰੀਤੀ ਰਿਵਾਜ ਵੀ ਅਜ ਕਲ ਦੇ ਰੀਤੀ ਰਿਵਾਜਾਂ ਨਾਲੋਂ“ ਵਖਰੇ 
ਹਨ, ਜਿਹੜੇ ਜਾਗ੍ਰਤੀ ਕਾਲ ਵਿੱਚ ਆਏ । ਅਸੀਂ ਸਾਰੇ ਜਾਣਦੇ ਹਾਂ ਕਿ ਕੱਤਕ ਦਾ ਮਹੀਨਾ 
ਵਿਆਹ ਰਚਾਣ ਲਈ ਸ਼ੁਭ ਨਹੀਂ” ਹੈ, ਕੋਈ ਹਿੰਦੂ ਅਜ ਕਲ ਉਸ ਮਹੀਨੇ ਵਿੱਚ ਵਿਆਹ ਕਰਨ 
ਨੂੰ ਤਿਆਰ ਨਹੀਂ” ਹੋਵੇਗਾ । ਪਰ ਮਲ੍ਹਆ ਦੇ ਕਿੱਸੇ ਵਿੱਚ ਅਸੀਂ' ਵੇਖਦੇ ਹਾਂ ਕਿ ਇਹ ਮਹੀਨਾ 
ਮੈਮਨਸਿੰਗ ਦੇ ਲੋਕਾਂ ਵਿੱਚ ਵਿਆਹਾਂ ਲਈ ਵਿਸ਼ੇਸ਼ ਪਵਿਤ੍ਰਤਾ ਵਾਲਾ ਗਿਣਿਆ ਜਾਂਦਾ ਸੀ । 

ਇਕ ਵਿਸ਼ੇਸ ਨੁਕਤਾ ਇਹ ਹੈ ਕਿ ਇਥੇ ਗਰਗਾ ਬ੍ਰਹਮਣ ਦੀ ਪਾਠਸ਼ਾਲਾ ਵਿੱਚ ਸੰਸਕ੍ਰਿਤ 
ਵਿੱਚ ਪੁਰਾਨਾਂ ਦੇ ਨਾਲ ਬੈਗਾਲੀ ਗੀਤ ਵੀ ਪੜ੍ਹਾਏ ਜਾਂਦੇ ਸਨ । ਜਾਗ੍ਰਤੀ ਦੇ ਸਮੇ' ਵਿਚ ਬ੍ਰਾਹਮਣ 


੩101 


ਵਿਦਵਾਨਾਂ ਦੀ ਚੜ੍ਹਤ ਸਦਕਾ ਬੰਗਾਲੀ ਗੁਠੇ ਲੱਗ ਗਤੀ ਅਤੇ ਪੋਂਡ੍ਰ ਉਤਸ਼ਾਹ ਹੀ ਇਸ ਦਾ ਆਸਰਾ 
ਰਹਿ ਗਿਆ । ਅਸਲ ਵਿਚ ਇਨ੍ਹਾਂ ਗੀਤਾਂ ਦੀ ਬੈਗਾਲੀ ਇਕ ਪੇਂੜੂ ਬੋਲੀ ਹੈ । ਸੰਸਕ੍ਰਿਤ ਦਾ ਇਸ 
ਉੱਤੇ ਕੋਈ ਦਬਾ ਨਹੀਂ” । ਜਿਹੜੇਂ ਲੌਕ ਅਜੇ ਵੀ ਵਿਸ ਗ਼ਲਤੀ ਵਿਚ ਫਸੇ ਹੋਏ ਹਨ ਕਿ ਬੈਗਾਲੀ . 
ਦਾ ਮ਼ੁਢ ਸੰਸਕ੍ਰਿਤ ਵਿੱਚੋਂ ਹੈ ਉਨ੍ਹਾਂ ਨੂੰ ਇਸ ਭੁਲੋਖੇ ਵਿਚੋਂ, ਜਿਹੜਾ ਜਾਗਰਤੀ ਕਾਲ ਦੀਆਂ 
ਕਵਿਤਾਵਾਂ ਵਿਚ ਸੌਸਕਿ੍‌ਤ ਸ਼ਬਦਾਂ ਦੀ ਬਹੁਲਤਾ ਕਰ ਕੇ ਪਿਆ, ਕੱਢਣ ਲਈ ਇਹ ਕਿੱਸੇ 
ਪੜ੍ਹਨੇ ਚਾਹੀਦੇ ਹਨ । ਸਾਰਾ ਜਾਗ੍ਰਤੀ ਸਾਹਿੱਤ ਸੰਸਕ੍ਰਿਤ ਉਪਮਾਵਾਂ ਨਾਲ ਭਰਿਆਂ ਪਿਆ ਹੈ । 
ਇਸ ਧਾਰਾ ਦੇ ਕਵੀਆਂ ਨੇ ਆਪਣੀਆਂ ਅੱਖਾਂ ਨਾਲ ਕੁਝ ਵੇਖਣ ਦੀ ਖੇਚਲ ਹੀ ਨਹੀ ਕੀਤੀ । 
ਉਨ੍ਹਾਂ ਸੰਜਕ੍‌ਤ ਕਾਵਿ-ਸ਼ਾਸਤ ਜਾਂ ਕਲਾਸਕੀ ਕਵਿਤਾਵਾਂ ਵਿੱਚੋਂ ਕੁਝ ਬੈਦ ਰਣ ਲਏ ਅਤੇ ਜਦੋ 
ਕਿਸੇ ਇਸਤ੍ਰੀ ਜਾਂ ਪੁਰਸ਼ ਦਾ ਵਰਣਨ ਕਰਨਾ ਹੁੰਦਾ ਤਾਂ ਉਹੀ ਆਪਣੀ ਯਾਦ ਤੋ” ਲਿਖ 
ਦਿੰਦੇ । ਉਹੀ ਪੁਰਾਣੀਆਂ ਚਗਲੀਆਂ ਹੋਈਆਂ ਤੁਲਨਾਵਾਂ ਮਿਭਦੀਆਂ ਹਨ ਅਤੇ ਆਪਣੇ 
ਨਰੀਖਣ ਦਾ ਇਕ ਸ਼ਬਦ ਵੀ ਨਹੀਂ' । ਚਿਹਰਾ ਕਮਲ ਫੂਲ ਵਰਗਾ, ਕੌਨ _ਗਿਰਝ ਵਰਗੇ, 
ਗਰਦਨ ਸੈਂਖ ਵਰਗੀ, ਚਾਲ ਹਾਥੀ ਵਰਗੀ, ਭਰਵੱਟੇ ਕਮਾਨ ਵਰਗੇ ਆਦਿ । ਪੁਰਸ਼ ਦੀ ਹਾਲਤ ਵਿੱਚ 
ਉਸਦੀਆਂ ਬਾਹਵਾਂ ਗੋਡਿਆਂ ਤਕ ਆਉਣੀਆਂ ਚਾਹੀਦੀਆਂ ਹਨ, ਅਖਾਂ ਏਨੀਆਂ ਵੱਡੀਆਂ ਹੋਣੀਆਂ 
ਚਾਹੀਦੀਆਂ ਹਨ ਕਿ ਕੰਨਾਂ ਤੀਕ ਪਹੁੰਚ ਜਾਣ, ਨੱਕ ਗਰੜ ਦੀ ਚੁੰਝ _ਵਾਂਗ ਹੋਵੇ, ਜਿਹੜਾ 
ਪੰਛੀਆਂ ਦਾ ਬਾਦਸ਼ਾਹ ਹੈ । ਜੌ ਕੁਝ ਇਕ ਕਵੀ ਲਿਖਦਾ ਹੈ ਦਰਜੇ ਦੁਹਰਾਂਦੇ ਹਨ । ਵਰਣਨ ਏਨਾਂ 
ਬਾਸੀ ਹੈ ਕਿ ਪਾਠਕ ਬਿਨਾਂ ਕਿਸੇ ਕਾਵਿਕ ਸਵਾਦ ਦੇ ਗਵਾਏ ਵੱਡੇ ਤੋ" ਵੱਡੇ ਕਵੀ ਦੇ ਕਈ ਪੈਰੇ 
ਵਿੱਚੋ ਛਡ ਸਕਦਾ ਹੈ । ਜਾਗ੍ਰਤੀ ਕਾਲ ਦੇ ਸਾਰੇ ਕਵੀਆਂ ਦੀ ਇਹੀ ਵਲਖਣਤਾ ਹੈ, ਪਰ ਇਨ੍ਹਾਂ 
ਕਿਸਿੱਆਂ ਵਿਚ ਅਤੇ ਇਸ ਤੋਂ” ਪਹਿਲੇ ਸਮੇ ਦੀਆਂ ਲੋਕ-ਕਹਾਣੀਆਂ ਅਤੇਂ ਕਿਰਤਾਂ ਵਿਚ ਗਲ 
ਇਸ ਤੋਂ ਅਸਲੋਂ ਵਖਰੀ ਹੈ । 

ਬੈਗਾਲੀ ਦੇ ਪੁਰਾਣੇ ਅਤੇ ਨਵੇ” ਸਾਹਿੱਤ ਵਿੱਚ, ਜਿਜ ਉੱਤੇ ਸੰਸਕ੍ਰਿਤ ਦਾ ਪ੍ਰਭਾਵ ਹੈ, ਅਸੀਂ 
ਵੇਖਦੇ ਹਾਂ ਕਿ ਅਰਬੀ ਫਾਰਸੀ ਮੁਢ ਵਾਲੋ ਸ਼ਬਦਾਂ ਨੂੰ ਵਰਤਿਆ ਹੀ ਨਹੀਂ' ਜਾਂਦਾ । ਲੇਖਕ 
ਇਨ੍ਹਾਂ ਸ਼ਬਦਾਂ ਤੋ” ਇਸ ਤਰ੍ਹਾਂ ਪਰਹੇਜ਼ ਕਰਦਾ ਹੈ ਜਿਵੇਂ ਕੋਈ ਕੱਟੜ ਬ੍ਰਾਹਮਣ ਅਸ਼ਨਾਨ ਪਿੱਛੋ” 
ਮੁਸਲਮਾਨ ਦਾ ਹਥ ਲਗਣ ਤੋਂ ਪਰਹੇਜ਼ ਕਰਦਾ ਹੈ । ਇਹ ਕਟੜਪੁਨਾ ਬਹੁਤ ਬੁਰਾ ਹੈ । ਬੰਗਾਲ 
ਦੇ ਜਾਏ ਹੌਣ ਕਰਕੇ ਭਾਵੇ“ ਬੰਗਾਲੀ ਭਾਸ਼ਾ ਮੁਸਲਮਾਨਾਂ ਦੀ ਮਾਤਰੀ ਭਾਸ਼ਾ ਹੈ, ਪਰ ਅਰਬੀ 
ਫਾਰਸੀ ਦੇ ਸ਼ਬਦ ਵਿੱਚ ਲਿਆਉਣ ਦਾ ਉਨ੍ਹਾਂ ਦਾ ਉਨਾਂ ਹੀ ਹਕ ਹੈ ਜਿੰਨਾ ਬ੍ਰਾਹਮਣਾਂ ਦਾ ਸੰਸਕ੍ਰਿਤ 
ਦੇ ਸ਼ਬਦ ਲਿਆਉਣ ਦਾ । ਸੰਸਕ੍ਰਿਤ ਵਾਂਗ ਹੀ ਅਰਥ ਅਤੇ ਈਰਾਨ ਦੀਆਂ ਕਲਾਸਕੀ ਭਾਸ਼ਾਵਾਂ 
ਵਿੱਚ ਬੜੇ ਜ਼ੌਰਦਾਰ ਅਤੇ ਜੀਉਂਦੇ ਸ਼ਬਦ ਹਨ, ਜਿਨ੍ਹਾਂ ਦੇ ਸਾਡੇ ਸ਼ਬਦ ਭੈਡਾਰ ਵਿਚ ਆ ਜਾਣ 
ਨਾਲ ਸਾਨੂੰ ਲਾਭ ਹੋਵੇਗਾ, ਅਤੇ ਇਨ੍ਹਾਂ ਸ਼ਬਦਾਂ ਦਾ ਆਉਣਾ ਹੈ ਵੀ ਕੁਦਰਤੀ ਗਲ । ਭਾਵੇ” 
ਲਿਖਤੀ ਬੈਗਾਲੀ ਵਿਚ ਅਸੀਂ ਅਰਬੀ ਫ਼ਾਰਸੀ ਦੋ ਸ਼ਬਦਾਂ ਨੂੰ ਪਰੇ ਰਖਦੇ ਹਾਂ ਅਤੇ ਇਸ ਤਰ੍ਹਾਂ 
ਅਜਾਂ ਇਸ ਭਾਸ਼ਾਂ ਨੂੰ ਇਕ ਹਿੰਦੂ ਮੰਦਰ ਵਾਂਗ ਵਖਰਾ ਕਰ ਲਿਆ ਹੈ, ਪਰ ਰੋਜ਼ ਦੀ ਬੋਲ ਚਾਲ 
ਵਿੱਚੋਂ ਅਸੀਂ ਇਹ ਸ਼ਬਦ ਨਹੀ” ਕੱਢ ਸਕੇ । ਬੋਲ ਚਾਲ ਵਿਚ ਤੇ ਕੱਟੜ ਬ੍ਰਾਹਮਣ ਘਰਾਣਿਆੰ 


ਤਹੁੰਦਾ 


ਦੀਆਂ ਇਸਤ੍ਰੀਆਂ ਵੀ ਇਹ ਬਾਹਰਲੇ ਸ਼ਬਦ ਬੋਲਦੀਆਂ ਹਨ ਪਰ_ਹੌਰਾਨੀ ਦੀ ਗੱਲ ਇਹ ਹੈ 
ਕਿ ਅਜੀਂ ਲਿਖਤੀ ਸਾਹਿੱਤ ਵਿੱਚ ਬੜੇ ਧਿਆਨ ਨਾਲ ਇਨ੍ਹਾਂ ਨੂ ਬਾਹਰ ਰਖਦੇ ਹਾਂ ਅਤੇ ਇਸ ਤਰ੍ਹਾਂ 
ਆਪਣੇ ਮੁਸਲਮਾਨ ਭਰਾਵਾਂ ਨੂੰ ਨਾਰਾਜ਼ ਕਰ ਲੈਦੇ' ਹਾਂ । ਬਦਲੇ ਵੱਲੋਂ ਉਹ ਕਵੀ ਕਦੀ ਬੰਗਾਲ 
ਦੇ ਸਾਹਿੱਤ ਵੱਲੋਂ ਅਸਲ“ ਉਪਰਾਮ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਮੂਲ ਰੂਪ ਵਿੱਚ ਇਹ 
ਹਿੰਦੂ ਹੈ । ਮੈਮਨਜਿੰਗ ਦੇ ਕਿਸਿੱਆਂ ਵਿਚ ਅਰਬੀ ਫਾਰਸੀ ਦੇ ਸ਼ਬਦ ਵਰਤੇ ਵੇਖ ਕੇ ਸਾਨੂੰ ਕਿੰਨੀ 
ਖੂਸ਼ੀ ਹੁੰਦੀ ਹੈ । ਉਹ ਵਿੱਚੇ ਹੀ ਰਖੇ ਗਏ ਹਨ. ਕਿਉਕਿ ਉਹ ਪਹਿਲਾਂ ਤੋਂ ਵਿੱਚੇ ਹੀ ਸਨ 
ਅਤੇ ਉਨ੍ਹਾਂ ਲਈ ਕਿਸੇ ਪਾਸਪੋਰਟ ਦੀ ਲੌੜ ਨਹੀਂ” ਸੀ । 

7. ਦੇਸ਼ ਦੀ ਰਾਜਨੀਤਿਕ ਹਾਲਤ 


ਸਮਾਜ ਦੀ ਜੌਂ ਹਾਲਤ ਇਨ੍ਹਾਂ ਕਵਿਤਾਵਾਂ ਵਿੱਚੇ“ ਦਿਸਦੀ ਹੈ ਉਹ ਕਾਂਬਾ ਡੋੜਨ ਵਾਲੀ ਹੈ । 
ਮੁਸਲਮ ਰਾਜ ਹੇਠ ਸਾਡੇ ਦੋਸ਼ ਦੀ ਹਾਲਤ ਅਠਾਰਵੀ' ਸਦੀ ਦੇ ਆਰੈਭ ਵਿਚ ਅਤੇ ਹੌਰ ਖਾਸ 


ਮੁਖ਼ਬਰਾਂ ਨੂੰ ਮੁਸਲਮਾਨ ਸਰਦਾਰਾਂ ਵੱਲੋਂ ਬਹੁਤ ਇਨਾਮ ਮਿਲਦੇਂ ਸਨ ਅਤੇ ਚੰਦਰ ਕੁਮਾਰ ਲਿਖਦਾ 
ਹੈ ਕਿ ਉਨ੍ਹਾਂ ਵਿੱਚੋਂ ਕਈਆਂ ਦੀ ਔਲਾਦ ਅਜੇ ਵੀ ਆਪਣੇ ਵਡਿਕਿਆਂ ਨੂੰ ਮਿਲੀਆਂ ਜਾਗੀਰਾਂ ਮਾਣ 
ਰਜ਼ੀ ਹੈ 

ਸੁੰਦਰ ਹਿੰਦੂ ਇਸਤ੍ਰੀਆਂ ਉੱਤੇ ਪੈਣ ਵਾਲੀਆਂ ਬਹੁਤ ਸਾਰੀਆਂ ਮੁਸੀਬਤਾਂ ਦਾ ਮੁਢ ਨਹਾਉਣ 
ਵਾਲੇ ਪਤਣਾਂ ਤੋਂ ਆਰੰਭ ਹੁੰਦਾ, ਕਿਉਕਿ ਇਹੋ ਇਕ ਥਾਂ ਸੀ ਜਿੱਥੇ ਕੋਈ ਬਾਹਰਲਾ ਆਦਮੀ 
ਉਨ੍ਹਾਂ ਨੂੰ ਵੇਖ ਸਕਦਾ ਸੀ । 


ਤਦ 


ਇਨ੍ਹਾਂ ਕਿੱਸਿਆਂ ਵਿਚ ਵਰਣਨ ਪਾਪ ਦਾ ਕਾਰਣ ਕਈ ਵਾਰ ਨਸਲੀ ਗਿਣਿਆ ਜਾਂਦਾ ਹੈ । 


ਪਰ ਮੇਰਾ ਵਿਚਾਰ ਹੈ ਕਿ ਇਹ ਜ਼ੁਲਮ ਰਾਜੇ ਦੀ ਮਨ ਮਰਜ਼ੀ ਅਨੁਸਾਰ ਬਿਨਾਂ ਕਿਸੇ ਨਸਲੀ . 


ਭੇਦ ਭਾਵ ਦੇ ਹੁੰਦਾ ਸੀ । ਅਸੀਂ” ਵੇਖਦੇ ਹਾਂ ਕਿ ਮੁਸਲਮਾਨ ਉੱਤੇ ਵੀ ਜ਼ੁਲਮ ਹੋ ਸਕਦਾ ਸੀ ਅਤੇ 
ਹਿੰਦੂ ਵੀ ਜੇ ਉਹ ਤਾਨ ਵਿਚ ਹੋਣ ਤਾਂ ਜ਼ੁਲਮ ਕਰ ਸਕਦੇ ਸਨ । ਉਨ੍ਹਾਂ ਦਿਨਾਂ ਵਿਚ ਬਹੁਤ ਕੁਝ 
ਬੋਲਗਾਮ ਰਾਜੇ ਦੀ ਮਨ ਮਰਜ਼ੀ ਉੱਤੇ ਸੀ । ਉਸ ਨੂੰ ਗੁੱਸੇ ਕਰਨਾ ਬੇਖ਼ਤਰਾਂ_ ਨਹੀਂ ਸੀ । ਇਸ 
ਵਿੱਚ ਮੁਸਲਮਾਨ ਅਤੇ ਹਿੰਦੂ ਰਿਆਇਆ ਇੱਕੋਂ ਰਸੇ ਨਾਲ ਬੰਨ੍ਹ ਹੋਏ ਸਨ । ੍ 

ਜੋ ਸਜ਼ਾਵਾਂ ਉਨ੍ਹਾਂ ਦਿਨਾਂ ਵਿੱਚ ਦਿੱਤੀਆਂ ਜਾਂਦੀਆਂ ਸਨ, ਉਹ ਬੜੀਆਂ ਖਰ੍ਹਵੀਆਂ ਅਤੇ 
ਨਿਰਦਈ ਸਨ । ਲੋਕਾਂ ਨੂੰ ਜੀਉ“ਦਿਆਂ ਦਬ ਦਿੱਤਾ ਜਾਂਦਾ ਸੀ । ਕੈਦੀਆਂ ਨੂੰ ਦਿੱਤੀ ਸਜ਼ਾ 
ਸਚ ਮੁਚ ਹੀ ਲੂੰ ਕੰਡੇ ਖੜੇ ਕਰਨ ਵਾਲੀ ਸੀ । ਸਤਾਰਹਵੀ' ਅਠਾਰੂਵੀ' ਸਦੀ ਵਿੱਚ ਇਹ ਸਜ਼ਾਵਾਂ 
ਕੇਵਲ ਬੰਗਾਲ ਵਿਚ ਹੀ ਪ੍ਰਚਲਤ ਨਹੀਂ ਸਨ, ਸਗੋ' ਸਾਰੇ ਦੋਸ਼ਾਂ ਵਿਚ ਸਨ । ਇਨ੍ਹਾਂ ਕਿੱਸਿਆਂ 
ਵਿਚ ਹਿਦੂ ਅਤੇ ਮੁਸਲਮਾਨ ਰਾਜਿਆਂ ਦੀ ਰਾਜਧਾਨੀ ਵਿਚ ਇਕ ਜੋਲ੍ਹ ਹੁੰਦੀ ਹੈ, ਜਿਸ ਨੂੰ ਖੂਨ 
ਸ਼ਾਲਾ ਆਖਦੇ ਹਨ । ਓਥੇ ਕੈਂਦੀਆਂ ਨੂੰ ਸੰਗਲ ਬੈਨ੍ਹ ਕੇ ਲਿਜਾਇਆ ਜਾਂਦਾ ਅਤੇਂ ਉਨ੍ਹਾਂ ਦੀਆਂ 
'ਹਿੱਕਾਂ ਉਤੇ ਭਾਰੇ ਪੱਥਰ ਰਖ ਦਿੱਤੇ ਜਾਂਦੇ । ਇਕ ਆਮ ਸਜ਼ਾ ਜਿਹੜੀ ਕਿਸੋਂ ਹਿੰਦੂ ਰਾਜੇ ਵੱਲੋ” 
ਮੁਸਲਮਾਨ ਨੂੰ ਦਿੱਤੀ ਜਾਂਦੀ ਉਹ ਇਸ ਤਰ੍ਹਾਂ ਪਏ ਦੀ ਉਸ ਦੀ ਦਾੜ੍ਹੀ ਪੁਟਣਾਂ ਸੀ। ਕੈਦੀ 
ਨੂੰ ਵਢਣ ਲਈ ਕੀੜੀਆਂ ਛਡ ਦਿੱਤੀਆਂ ਜਾਦੀਆਂ । ਕਈ ਵਾਰ ਉਸ ਦਾ ਨੱਕ ਅਤੇ ਕੈਨ ਵਢ ਦਿੱਤੇ 
ਜਾਂਦੇ । ਕੋਠੜੀ ਵਿਚ ਅਗ ਬਾਲ ਕੇ ਧੂੰ ਨਾਲ ਉਸਦਾ ਸਾਹ ਬੈਦ ਕੀਤਾ ਜਾਂਦਾ । ਉਥੇ ਮਿਰਚਾਂ 
`ਸਾੜੀਆਂ ਜਾਂਦੀਆਂ । ਮੁਰਸ਼ਦ ਕੁਲੀ ਖਾਂ ਵੱਲੋ" ਜ਼ਿਮੀਦਾਰਾਂ ਉੱਤੇ ਜ਼ੁਠਮ ਸਿਖਰ ਉੱਤੇ ਪਹੁੰਚ ਗਿਆ। 
“ਬੈਕ੍ਰਠ” ਜਿਸ ਵਿਚ ਜ਼ਿਮੀਦਾਰ ਨੂੰ ਸੁਟਿਆ ਜਾਂਦਾ ਸੀ ਬੜਾ ਭਿਆਨਕ ਥਾਂ ਸੀ । 1725 ਵਿੱਚ 
'ਇਕ ਜ਼ਿਮੀਂਦਾਰ ਸੂਰਜ ਨਾਰਾਇਣ ਚੌਧਰੀ ਨੂੰ ਬਿਲਕੁਲ ਨੰਗਿਆਂ ਕਰਕੇ ਬੈੱਤ ਮਾਰੇ ਗਏ 1 
ਦੁਖੀ ਹੋ ਕੇ ਉਸ ਨੇ ਆਪਣੀ ਜ਼ਿਮੀਦਾਰੀ ਦੇ ਸਾਰੇ ਅਧਿਕਾਰ ਤਿਆਗ ਦਿੱਤੇ ਅਤੇ ਇਸ ਤਰ੍ਹਾਂ 
ਆਪਣੀ ਖਲਾਸੀ ਕਰਾਈ । ਇਕ ਹੌਰ ਜ਼ਿਮੀਦਾਰ ਇੰਦਰ ਨਾਰਾਇਣ ਜ਼ੌਧਰੀ ਨੇ ਤਸੀਹੇ ਨਾ 
ਸਹਾਰਦੇ ਹੋਏ ਹਿੰਦੂ ਧਰਮ ਤਿਆਗ ਦਿੱਤਾ ਅਤੇ ਮੁਸਲਮਾਨ ਬਣ ਕੇ ਆਪਣਾ ਨਾਂ ਇਨਾਇਤਉਲਾ 
ਚੌਧਰੀ ਰਖ ਲਿਆ । ਦੋ ਰਾਜੇ ਜਿਹੜੇ ਅਜੇ ਬਚੇ ਹੀ ਸਨ ਮਾਮਲਾ ਨਾ ਦੇਣ ਦੇ ਕਾਰਣ ਗ੍ਰਿਫਤਾਰ 
ਕਰ ਲਏ ਗਏ ਅਤੇ ਉਨ੍ਹਾਂ ਨੂੰ, ਜਦ ਤਦ ਉਹ ਬਕਾਇਆ ਸਾਫ਼ ਨਾ ਕਰ ਦੇਣ, ਹਰ ਰੋਜ਼ ਵੀਹ 
ਕੋੜੇ ਮਾਰਨ ਦਾ ਹੁਕਮਾ ਹੋਇਆ । ਉਨ੍ਹਾਂ ਦੇ ਬੁਢੋ ਨੌਕਰ ਨੇ ਇਹ ਸਜ਼ਾ ਸਹਿਣ ਲਈ ਆਪਣੇ ਆਪ 
ਨੂੰ ਪੇਸ਼ ਕੀਤਾ ਅਤੇ ਹਰ ਰੋਜ਼ ਵੀਹ ਕੌੜੇ ਖਾਂਦਾ ਰਿਹਾ ਅਤੇ ਮੌਤ ਕੰਢੇ ਪਹੁੰਚ ਗਿਆ । ਪਰ ਚੂੰ ਕਿ 
ਬਕਾਇਆ ਅਜੇ ਵੀ ਨਹੀਂ ਤਰਿਆ ਸੀ, ਇਹ ਹੁਕਮ ਦਿੱਤਾ ਗਿਆ ਕਿ ਬਚਿਆਂ ਨੂੰ ਤੋਪ ਦੇ 
ਮੂੰਹ ਅਗੇ ਖਲ੍ਹਾਰ ਕੇ ਉਡਾ ਦਿੱਤਾ ਜਾਵੇ । ਪਰ ਜਿਹੜਾ ਦਿਨ ਇਸ ਕਤਲ ਲਈ ਨੀਅਤ 
ਕੀਤਾ ਗਿਆ ਸੀ ਉਸ ਦਿਨ ਉਸ ਥਾਂ ਉੱਤੇ ਅੰਗਰੇਜ਼ੀ ਰਾਜ ਹੋ ਗਿਆ । 

ਚੰਗੇ ਰਾਜਿਆਂ ਦਾ ਵੀ ਕੋਈ ਘਾਟਾ ਨਹੀਂ ਸੀ । ਇਕ ਸੰਸਕ੍ਰਿਤ ਪੁਸਤਕ ਸ੍ਰੀਹਰਸ਼ ਚ੍ਰਿਤ 
ਵਿੱਚ ਲਿੱਖਿਆ ਹੈ ਕਿ ਜਦੋਂ ਰਾਜਾ ਮਰਿਆ ਤਾਂ ਕਈ ਦਰਬਾਰੀਆਂ ਨੇ ਗ਼ਮ ਨਾਲ ਜਾਨ ਦੇ ਦਿੱਤੀ । 


੩ 


ਕਈਆਂ ਨੇ ਕੋਠਿਆਂ ਦੀਆਂ ਛਤਾਂ ਤੋਂ ਛਾਲਾਂ ਮਾਰ ਦਿੱਤੀਆਂ । ਕਈਆਂ ਨੇ ਜ਼ਹਿਰ ਖਾ ਲਿਆ ਜਾਂ 
ਡੁਬ ਕੇ ਮਰ ਗਏ । ਕਈ ਗੀਤਾਂ ਵਿੱਚ ਰਾਜਾ ਗੋਪੀ ਚੰਦਰ ਦੇ ਸਨਿਆਸ ਲੈਣ ਉੱਤੇ ਲੋਕਾਂ ਦੇ 
ਦੁਖ ਦੇ ਵਰਣਨ ਤੋਂ ਪਤਾ ਲਗਦਾ ਹੈ ਕਿ ਇਕ ਚੰਗੇ ਰਾਜੇ ਨੂੰ ਲੋਕ ਕਿੰਨਾ ਪਿਆਰ 
ਕਰਦੇ ਸਨ । 
8. ਸਮਾਜ, ਕਲਾ, ਸਭਿੱਅਤਾ ਅਤੋਂ ਖੇਡਾਂ 
ਇਸ ਕਿਸਾ-ਸਾਹਿੱਤ ਵਿੱਚ ਸਮਾਜ ਦੀ ਜੋ ਹਾਲਤ ਦਸੀ ਗਈ ਹੈ, ਉਸ ਤੋਂ` ਬਗਾਲ ਦੇ 
ਪੇਂਡੂ ਲੌਕਾਂ ਦੇ ਕਈ ਵਧੀਆਂ ਗੁਣਾਂ ਦਾ ਪਤਾ ਲਗਦਾ ਹੈ । ਇਸਤ੍ਰੀਆਂ ਵਿੱਚ ਖਾਸ ਕਰਕੇ 
ਸਹਿਨਸ਼ੀਲਤਾ ਸਚ, ਭਗਤੀ ਅਤੇ ਤਿਆਗ ਦੀ ਭਾਵਨਾ ਹੈ, ਜਿਸ ਲਈ ਸਾਡੀ ਪ੍ਰਸੈਸਾ ਜਾਗਦੀ ਹੈ । 
ਇਹ ਗੱਲ ਵੀ ਵੇਖਣ ਵਾਲੀ ਹੈ ਕਿ ਭਾਵੇ“ ਪਾਤਰ ਜ਼ਿਆਦਾ ਕ੍ਰਿਸਾਨ ਜਾਂ ਬਿਓਪਾਰੀ ਸ਼੍ਰੇਣੀ ਦੇ 
ਹਨ, ਇਸਤ੍ਰੀਆਂ ਥੋੜਾ ਬਹੁਤ ਪੜ੍ਹੀਆਂ ਹੋਈਆਂ ਦਰਸਾਈਆਂ ਗਈਆਂ ਹਨ । ਬ੍ਰਾਹਮਣ ਪਰਵਾਰਾਂ 
ਵਿੱਚ ਇਸਤ੍ਰੀਆਂ ਸੰਸਕ੍ਰਿਤ ਵਿੱਚ ਧਰਮ ਗਰੰਥ ਪੜ੍ਹਦੀਆਂ ਸਨ ਅਤੇ ਚੰਦਰਾਵਤੀ ਜਿਸ ਦੀ ਵਿਦ- 
ਵਤਾ ਅਤੇ ਸਾਹਿੱਤਕਾਰਤਾ ਇਤਿਹਾਸਕ ਸਚਾਈਆਂ ਹਨ, ਕੌਈ ਵਿਲਖਣ ਘਟਨਾ ਨਹੀਂ ਸੀ । 
ਇਕ ਅੰਗਰੇਜ਼ੀ ਕਿਤਾਬ ਤੋਂ ਪਤਾ ਲਗਦਾ ਹੈ ਕਿ 1700 ਅਤੇ 1850 ਵਿਚਕਾਰ ਹਿਸਾਬ ਦੋਂ 
ਗੁਰ ਚਾਲ] ਹਜ਼ਾਰ ਬੰਗਾਲੀ ਸਕੂਲਾਂ ਵਿੱਚ ਪੜ੍ਹਾਏ ਜਾਂਦੇ ਸਨ । ਇਕ ਵਿਸਤ੍ਰਤ ਪ੍ਰਬੰਧ ਹੇਠ 
ਇਸਤ੍ਰੀਆਂ ਪੁਰਸ਼ ਦੋਵੇ', ਆਪਣੀ ਛੋਟੀ ਉਮਰ ਵਿੱਚ ਕੋਮ ਚਲਾਉਣ ਜੋਗੀ ਵਿਦਿਆ ਪੜ੍ਹ 
ਲੈਂਦੇ ਸਨ। 
ਇਸ ਵੇਲੇ ਬੰਗਾਲੀ ਕਲਾ ਅਤੇ ਉਦਯੋਗ ਵਿੱਚ ਪਿੱਛੇ ਸਨ । ਪੁਰਾਨਾ ਇਤਹਾਸ ਭੁਲ 
ਜਾਂਦਾ ਹੈ ਅਤੇ ਸਾਡੇ ਕੌਲ ਇਨ੍ਹਾਂ ਗੱਲਾਂ ਵਿੱਚ ਆਪਣੀ ਸਭਿਅਤਾ ਦਾ ਪੂਰਾ ਵਰਣਨ ਹਾਸਲ 
ਕਰਨ ਲਈ ਕੌਈ ਸਾਧਨ ਨਹੀਂ । ਸ੍ਰਤੀ ਕਪੰੜਾ ਉਣਨ ਵਿੱਚ ਕਦੀ ਅਸਾਂ ਆਪਣੀ ਕਾਰੀਗਰੀ 
ਨਾਲ ਦੁਨੀਆਂ ਨੂੰ ਹੈਰਾਨ ਕੀਤਾ ਸੀ । ਸੈਕੜੇ ਦਰਿਆਵਾਂ ਨਾਲ ਚੀਰਿਆ ਹੋਇਆ ਪੂਰਬੀ ਬੈਗਾਲ 
ਐਸੀ ਧਰਤੀ ਨਹੀਂ', ਜਿੱਥੇ ਸ਼ਿਲਪਕਾਰੀ ਦੇ ਮਹਾਨ ਕੰਮ ਅਰੰਭੇ ਜਾਣ । ਉਸ ਦੇ ਦਰਿਆ ਉਸ ਨੂੰ 
ਕੋਈ ਤਾਜ ਮਹਲ _ਬਣਾਨ ਦੀ ਆਗਿਆ ਨਹੀ” ਦੇਣਗੇ । ਪਰ ਛੋਟੀ ਉਮੈਗ ਰਖ ਕੇ ਬੰਗਾਲੀ 
ਕਲਾਕਾਰਾਂ ਨੇ ਵੱਖੋ ਵਖ ਉਚਾਈ ਵਾਲੇ ਕਮਰੇ ਰੱਖ ਕੇ ਕਲਾਮਈ ਛਤਾਂ ਵਾਲੇ ਬੰਗਲੇ ਬਣਾਏ ਜਿਨ੍ਹਾਂ 
ਦੀ ਕਈਆਂ ਦੇ ਕਥਨ ਅਨੁਸਾਰ, ਸਾਰੀ ਦੁਨੀਆਂ ਵਿੱਚ ਨਕਲ ਹੋਈ । ਇਨ੍ਹਾਂ ਗੀਤਾਂ ਵਿੱਚ ਇਹੋ 
ਜਹੇ ਬੈਗਲਿਆਂ ਦਾ ਬੜਾ ਸਪਸ਼ਟ ਵਰਣਨ ਆਉਂਦਾ ਹੈ, ਇਨ੍ਹਾਂ ਬੰਗਲਿਆਂ ਨੂੰ ਬਣਾਉਣ ਉਤੋਂ 
ਬੜਾ ਪੈਸਾ ਅਤੇ ਮਿਹਨਤ ਲਗਦੀ ਸੀ । ਮੌਰਾਂ ਅਤੇ ਹੌਰ ਪੰਛੀਆਂ ਦੇ ਸ਼ੋਖ਼ ਖੰਭਾਂ ਨਾਲ ਬਣੀਆਂ 
ਛੱਤਾਂ ਨਾਲ ਇਹ ਇਸ ਤਰ੍ਹਾਂ ਲਗਦੇ ਸਨ ਜਿਵੇ ਪਰੀਆਂ ਆਪਣੇ ਰੋਗ ਬਰੰਗੇ ਖੰਭਾਂ ਨਾਲ ਧਰਤੀ 
ਉੱਤੇ ਉਤਰ ਆਈਆਂ ਹੋਣ । 
ਤਿਓਹਾਰ ਕਿੰਨੀ ਖਿਚ ਰਖਦੇ ਸਨ । ਦੁਰਗਾ ਪਰਜਾ ਮਨਾਉਣ ਲਈ ਪੈਸੇ ਉਧਾਰੇ ਲੈਣ 
ਲਈ ਲੌਕ ਆਪਣੇ ਬਚੇ ਗਹਿਣੇ ਰਖ ਦਿੰਦੇ ਸਨ । ਬੇੜੀਆਂ ਦੀ ਦੌੜ ਅਤੇ ਬਲਦਾਂ ਦੀ ਲੜਾਈਂ 
ਕੁਝ ਹੋਰ ਮਨ-ਪ੍ਰਚਾਵੇ ਸਨ । 


੩੮3੧ 


ਕੋਰਾ ਇਕ ਜਲ-ਪੈਛੀ ਹ੍‌ੰਦਾ ਹੈ, ਜਿਹੜਾ ਬਾਜ਼ ਵਾਂਗ ਬੜਾ ਲੜਾਕਾਂ ਹੈ । ਇਹ ਕੋਈ ਡੇਢ 
ਫੁਟ ਉਚਾ ਹੁੰਦਾ ਹੈ ਅਤੇ ਪੈਦਰ੍ਹਾਂ ਇੰਚ ਲੰਮਾ । ਇਸ ਦੀ ਧੌਣ ਲੰਮੀ ਅਤੇ ਸਿਰੀ ਉੱਤੇ ਕਲਗ਼ੀ , 
ਹੁੰਦੀ ਹੈ । ਬੈਗਾਲੀ ਵਿੱਚ ਇਕ ਕਹਾਵਤ ਹੈਂ ਕਿ ਦੋ ਕੌਰੇ ਇਕ ਛੈਭ ਵਿੱਚ ਇਕੱਠੇ ਨਹੀ” ਰਹਿ 
ਸਕਦੇ । ਦਿਕ ਦੀ ਆਵਾਜ਼ ਸੁਣਦਿਆਂ ਹੀ ਦੂਜਾ ਲੜਨ ਨੂੰ ਤਿਆਰ ਹੋ ਜਾਂਦਾ ਹੈ । ਇਸ ਦੀ 
ਆਵਾਜ਼ ਬੱਦਲ ਦੀ ਗਰਜ ਨਾਲ ਮਿਲਦੀ ਹੈ ਤੇ ਕਈ ਵਾਰ ਦੌ ਮੀਲ ਤਕ ਸੁਣੀ ਜਾਂਦੀ ਹੈ । 
ਸਿਖਾਏ ਹੋਏ ਕੌਰੇ ਦੇ ਪਿੰਜਰੇ ਨੂੰ ਨੀਲੇ ਕਪੜੇ ਨਾਲ ਕੱਜ ਕੇ ਰੱਖਿਆ ਜਾਂਦਾ ਹੈ । ਇਸੇ ਦੀ 
ਸਹਾਇਤਾ ਨਾਲ ਜੈਗਲੀ ਕੌਰੇ ਦਾ ਸ਼ਿਕਾਰ ਕੀਤਾ ਜਾਂਦਾ ਹੈ । 

ਸੌਲ੍ਹਵੀ' ਅਤੇ ਸਤਾਰ੍ਹਵੀਂ ਸਦੀ ਵਿੱਚ ਕੋਰਿਆਂ ਨੂੰ ਸੁਨੇਹੇ ਘੱਲਣ ਲਈ ਵੀ ਵਰਤਿਆ 
ਜਾਂਦਾ ਸੀ । ਇਕ ਆਮ ਕੌਰਾ ਹੁਣ ਵੀਹ ਪੰਝੰ ਰੁਪਏ ਨੂੰ ਵਿਕਦਾ ਹੈ । ਪਰ ਪੁਰਾਣੇ ਵਕਤਾਂ ਵਿਚ 
ਜਦੋਂ” ਇਨ੍ਹਾਂ ਪੈਛੀਆਂ ਨਾਲ ਸ਼ਿਕਾਰ ਖੋਡਣ ਦਾ ਰਿਵਾਜ ਬਹੁਤਾ ਸੀ ਅਤੇ ਜਦੋਂ” ਸੁਨੇਹੇ ਘੱਲਣੇ 
ਬਹੁਤ ਔਖੇ ਸਨ ਇਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਸੀ । ਕਬੂਤਰਾਂ ਦੀਆਂ ਖੌਡਾਂ ਉਤਲੀ 
ਸ਼੍ਰਣੀ ਦਾ ਇਕ ਹੋਰ ਮਨ ਪ੍ਰਚਾਵਾ ਸੀ । 

9. ਕਿਸਿਆਂ ਦੀ ਸਾਹਿਤਕ ਅਤੇ ਸਦਾਚਾਰਕ ਮਹੱਤਤਾ 

ਜਦੋਂ ਕੋਈ ਸੰਸਕ੍ਰਿਤ ਪੜ੍ਹਿਆ ਹੋਇਆ ਬੰਗਾਲੀ ਕਵੀ ਕੁਦਰਤ ਦੇ ਬਿਆਨ ਵਿੱਚ ਕਮਾਲ 
ਕਰਨੀ ਚਾਹੁੰਦਾ ਹੈ ਤਾਂ ਆਪਣੇ ਜਾਗ੍ਰਿਤੀ ਸਾਹਿਤ ਸਦਕਾ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ 
ਕੀ ਆਉਣ ਵਾਲਾ ਹੈ । ਸਵੇਰ ਅਤੇ ਸ਼ਾਮ ਦੇ ਲੰਮੇ ਲੰਮੋ ਵਰਣਨ, ਨਾਲ ਹੀ ਫੁੱਲਾਂ ਦੀ ਸੂਚੀ, 
ਤਿਤਲੀਆਂ ਅਤੇ ਮਧੂ ਮਖੀਆਂ ਨੂੰ ਵੀ ਨਹੀਂ` ਭੁਲਿਆ ਜਾਂਦਾ, ਜਿਹੜੀਆਂ ਓਥੇ ਸ਼ਾਹਿਦ ਚੂਸ 
ਰਹੀਆਂ ਹਨ । ਪੁਰਾਣੀਆਂ ਅਤੇ ਚਗਲੀਆਂ ਹੋਈਆਂ ਉਪਮਾਵਾਂ ਜਿਹੜੀਆਂ ਪਹਿਲੋਂ ਲੇਖਕਾਂ ਜਾਂ 
ਸੰਸਕ੍ਰਿਤ ਗ੍ਰੰਥਾਂ ਵਿੱਚੋਂ ਨਕਲ ਕੀਤੀਆਂ ਹੁੰਦੀਆਂ ਹਨ, ਪਾਠਕਾਂ ਨੂੰ ਅਕਾਂ ਦਿੰਦੀਆਂ ਹਨ । ਪਹਿਲ” 
ਤੋਂ ਹੀ ਮਨ ਵਿੱਚ ਭੈ ਪੈਦਾ ਹੋ ਜਾਂਦਾ ਹੈ ਕਿ ਸ਼ਾਇਦ ਇਹ ਵਰਣਨ ਕਦੀ ਮੁਕੇ ਹੀ ਨ । 

ਪਰ ਜਦੋਂ“ ਅਸੀਂ” ਇਨ੍ਹਾਂ ਕਿੱਸਾ ਲੇਖਕਾਂ ਵਲ ਆਉਂਦੇ ਹਾਂ ਤਾਂ ਸਾਨੂੰ ਵਿਸ਼ਵਾਸ ਹੋ ਜਾਂਦਾ 
ਹੈ ਕਿ ਆਮ ਸੂਝ ਦਾ ਪੜ੍ਹਿਆਂ ਲਿਖਿਆਂ ਕੌਲ ਕੋਂਈ ਠੇਕਾ ਨਹੀ । ਕਈ ਵਾਰ ਤੇ ਗੱਲ ਇਸਦੇ ਠੀਕ 
ਉਲਟ ਹੁੰਦੀ ਹੈ । ਧੋੱਡੂ ਕਵੀ ਇਹ ਨਿਸ਼ਚਾ ਕਰਕੇ ਨਹੀ' ਲਿਖਣ ਬੈਠਦੇ ਕਿ ਉਨ੍ਹਾਂ ਕੁਦਰਤ 
ਦਾ ਵਰਣਨ ਲਿਖਣਾ ਹੈ ਤੇ ਕੁਝ ਸੁੰਦਰ ਗੱਲਾਂ ਆਖਣੀਆਂ ਹਨ । ਉਹ ਵਿਖਾਵੇ ਲਈ। ਕੁਝ 
ਨਹੀਂ” ਲਿਖਦੇ । ਮਨੁਖੀ ਕਾਰਜ ਦੋ ਵਰਣਨ ਵਿੱਚ ਇਥੇ ਕੁਦਰਤ ਪ੍ਰਿਸ਼ਟ ਭੂਮੀ ਦਾ ਕੰਮ ਦਿੰਦੀ 
ਹੈ। ਉਹ ਕਦੀ ਰਾਹ ਨਹੀਂ ਮਲ ਖਲੌੱਦੀ, ਸਗੇ' ਸੁੰਦਰ ਛੋਹਾਂ ਨਾਲ ਸਾਮ੍ਹਣੇ ਆਉਦੀ ਉਹ 
ਕਈ ਵਾਰ ਸਾਡਾ ਮਨ ਮੌਟ ਲੈਂਦੀ ਹੈ । ਪਿੰਡ ਦੀ ਸੰਦਰੀ ਨੂੰ ਦਰਿਆ ਦੇ ਪੱਤਣ ਉਤੇ ਨਹਾਂ- 
ਉੱਦਿਆਂ ਵੇਖ ਕੇ ਕਵੀ ਉਸ ਦੀਆਂ ਕਾਲੀਆਂ ਅੱਖਾਂ ਉਤੇ ਹੈਰਾਨ ਹੋ ਜਾਂਦਾ ਹੈ ਅਤੇ ਉਸ ਨੂੰ 
ਸਮਝ ਨਹੀ ਆਉਦੀ ਕਿ ਉਹ ਦਰਿਆ ਦੇ ਕਾਲੇਂ ਪਾਣੀ ਦੀ ਬਹੁਤੀ ਪ੍ਰਸੈਸਾ ਕਰੇ, ਕਾਲੇ ਬੱਦਲਾਂ 
ਦੀ ਜਾਂ ਉਸ ਦੀਆਂ ਕਾਲੀਆਂ ਅੱਖਾਂ ਦੀ । ਇਕ ਕੁੜੀ ਦੀ ਸਾਊ ਅਤੇ ਮਿੱਠੀ ਨਜ਼ਰ ਉਸ ਦੇ 
ਧੂਰ ਐਦਰਲੇ ਖਿਆਲ ਪ੍ਰਗਟ ਕਰਦੀ ਹੈ ਜਿਸ ਤਰ੍ਹਾਂ ਕੱਤਕ ਵਿੱਚ ਚੇਨ ਦੀਆਂ ਕਿਰਨਾਂ ਦਰਿਆ 


ਕਦਮ] 


ਦਾ ਥੱਲਾ ਤਕ ਦਿਖਾ ਦਿੰਦੀਆਂ ਹਨ ।”” 

ਬੈਗਾਲ ਦੇ ਬਾਗ਼ ਦਾ ਸਭ ਤੋ ਸੰਦਰ ਫੁਲ ਉਥੋਂ ਦੀ ਇਸਤ੍ਰੀ ਹੈ । ਹਰ ਕਿੱਸੇ ਵਿੱਚ 
ਉਹ ਸੁੰਦਰ ਹੈ, ਆਪਣੀ ਕੁਰਬਾਨੀ ਅਤੇ ਤਿਆਂਗ ਕਰਕੇ ਸ਼ਰਧਾ ਦੀ ਪਾਤਰ ਹੈ । ਆਪਣੀਆਂ 
ਇਸਤ੍ਰੀਆਂ ਦੇ ਦੁਖ ਸਹਿਣ ਬਾਰੇ ਇਹ ਵਰਣਨ ਪੜ੍ਹ ਕੇ ਪਾਠਕ ਆਪ ਹੀ ਫੈਸਲਾ ਕਰ ਸਕੇਗਾ 
ਕਿ ਕੀ ਸਤੀ ਦਾ ਰਿਵਾਜ ਕਿਸੇ ਭਰਮ ਵਹਿਮ ਦਾ ਨਤੀਜਾ ਸੀ ਜਾਂ ਕਿ ਇਸਤ੍ਰੀ ਆਪਣੀ ਮਰਜ਼ੀ 
ਨਾਲ ਪਿਆਰ ਦੀ ਵੇਦੀ ਉੱਤੇ ਆਪਣੀ ਚੁਪ-ਬਲੀ ਦੇ'ਦੀ ਸੀ । ਇਹਨਾਂ ਕਿੱਸਿਆਂ ਤੇ ਇਹ 
ਵੀ ਪਤਾ ਲੱਗੇਗਾ ਕਿ ਐਗਰੇਜ਼ੀ ਰਾਜ ਤੋ ਪਹਿਲਾਂ ਸਿਆਸੀ ਵਾਯੂ-ਮੰਡਲ ਹੀ ਐਸਾ ਸੀ ਕਿ 
ਕਈ ਜਵਾਨ ਅਤੇ ਸੰਦਰ ਹਿੰਦੂ ਵਿਧਵਾਵਾਂ ਆਪਣੇ ਪਤੀਆਂ ਦੀਆਂ ਚਿਤਾਵਾਂ ਉਤੇ ਸੜਨ ਦਾ 
ਬਾਉਲਾ ਕੰਮ ਕਰਕੇ ਉਸ ਤੋਂ” ਵੀ ਭੈੜੀ ਤਕਦੀਰ ਤੇ“ ਬਚਣ ਦਾ ਉਪਰਾਲਾ ਕਰ ਰਹੀਆਂ 


ਹੁੰਦੀਆਂ । 
10. ਕਿੱਸਿਆਂ ਦਾ ਗਾਉਣਾ 

ਇਨਹਾਂ ਕਿੱਸਿਆਂ ਨੂੰ ਮੈਮਨਸਿੰਗ ਜ਼ਿਲ੍ਹੰ` ਦੋ ਮੁਸਲਮਾਨ ਅਤੇਂ ਛੋਟੀਆਂ ਜਾਤਾਂ ਦੇ ਹਿੰਦੂ 
ਆਮ ਗਾਉ'ਦੇ ਹਨ । ਆਮ ਕਰਕੇ ਉਹ ਅਨਪੜ੍ਹ ਹੁੰਦੇ ਹਨ । ਉਨ੍ਹਾਂ ਦਾ ਮੁਖ ਪੇਸ਼ਾ ਖੇਤੀ 
ਹੁੰਦਾ ਹੈ । ਰਾਤ ਵੇਲੇਂ ਉਹ ਕਿਸੇ ਗਵਾਂਢੀ ਦੇ ਘਰ ਸੱਦੇ ਉਤੇ ਗਾਉਣ ਲਈ) ਇਕੱਠੇ ਹੁੰਦੇ ਹਨ । 
ਬਹੁਤੀਆਂ ਟੌਲੀਆਂ ਖੁਸ਼ੀ ਨਾਲ ਗਉਣ ਵਾਲੀਆਂ ਹੁੰਦੀਆਂ ਹਨ । ਕੁਝ ਕੁ ਨੇ ਕਿੱਸੇ ਗਾਉਣਾ 
ਪੇਸ਼ਾ ਬਣਾਇਆ ਹੋਇਆ ਹੁੰਦਾ ਹੈ । 

ਮੁਖ ਗਵਈਯੇ ਨੂੰ ਗਾਇਨ ਆਖਿਆ ਜਾਂਦਾ ਹੈ, ਓਹੀ ਵਿਆਖਿਆ ਕਰਦਾ ਹੈ ਅਤੇ 
ਕਾਵਿਕ ਵਿਚਾਰਾਂ ਦੇ ਗੁੱਝੇ ਭਾਵ ਦਸਦਾ ਹੈ । ਅਠ ਦਸ ਆਦਮੀ ਨਾਲ ਗੀਤ ਚੁਕਣ ਵਾਲੋਂ ਹੁੰਦੇ 
ਹਨ । ਇਹ ਢੋਲਕੀਆਂ, ਛੈਣੇਂ, ਸਾਰੈਗੀ ਆਦਿ ਸਾਜ਼ ਵਜਾਉ“ਦੇ ਹਨ । ਹਰਮੌਨੀਅਮ ਵੀ ਕਿਧਰੇ 
ਕਿਧਰੇ ਵੇਖਿਆ ਜਾਂਦਾ ਹੈ, ਜਿਹੜੀ ਇਕ ਸਜਰੀ ਤਬਦੀਲੀ ਹੈ । ਕਈ ਵਾਰ ਜਵਾਨ ਮੁੰਡਿਆਂ ਨੂੰ 
ਸੁੰਦਰ ਕਪੜੇ ਪਾ ਕੇ ਵਿੱਚ ਲਿਆਂਦਾ ਜਾਂਦਾ ਹੈ ਜਿਹੜੇ ਨੱਚਦੇ ਅਤੇ ਗਾਉ'ਦੇ ਹਨ । ਪੇਸ਼ਵਾਰ 
ਗਵਈਜਯੋ ਇਕ ਰਾਤ ਦੇ ਪੰਜ ਤੇ ਦਸ ਰੁਪਏ ਲੈਦੇ ਹਨ । ਕਈ ਵਾਰ ਪੈਸੇ ਨਿਯਤ ਨਹੀ" ਕੀਤੇ 
ਜਾਂਦੇ, ਸੁਣਨ ਵਾਲੇ ਜੌ ਦੇ ਦੇਣ ਸੋ ਦੇ ਦੇਣ । ਇਹ ਵੇਲਾਂ ਦਵਾਨੀ ਤੌ ਚਵਾਨੀ ਤਕ ਦੀਆਂ 
ਹੁੰਦੀਆਂ ਹਨ । ਸ਼ੌਕੀਆਂ ਪਾਰਟੀਆਂ ਨੂੰ ਸਦਣ ਵਾਲੋ ਬਸ ਖੁਲ੍ਹਾ ਖਾਣਾ ਅਤੇ ਤਮਾਕੂ ਦੇਦੇ 
ਹਨ । 

ਇਹ ਕਿੱਸੇ ਆਮ ਕਰਕੇ ਉਨ੍ਹਾਂ ਘਟਨਾਵਾਂ ਦੀਆਂ ਕਵਿਤਾਵਾਂ ਵਿੱਚ ਯਾਦਾਂ ਹਨ, ਜਿਨ੍ਹਾਂ ਲਈ 
ਦੇਸ਼ ਦੇ ਲੌਕਾਂ ਵਿੱਚ ਸਭ ਤੋ" ਵੱਧ ਖਿੱਚ ਸੀ । ਕਵੀ ਬਹੁਤੀ ਵਾਰ ਬਿਨਾਂ ਪੜ੍ਹੇ ਹੋਣ ਦੇ, ਕਵਿਤਾ 
ਜੋੜਨ ਦੀ ਜਾਚ ਸਿੱਖ ਲੈਦੇ ਅਤੇ ਕਿਸੇ ਗੱਲ ਉੱਤੋਂ ਉਨ੍ਹਾਂ ਦਾ ਰੋਹ ਜਾਗਦਾ ਜਾਂ ਹਮਦਰਦੀ 
ਉਤਪੰਨ ਹੁੰਦੀ ਤਾਂ ਉਹ ਆਪਣੀ ਮਾਂ ਤੋ" ਸਿਖੀ ਬੋਲੀ ਵਿੱਚ ਇਸ ਦਾ ਵਰਣਨ ਕਰਨ ਤੱ ਅਜ- 
ਮਰਥ ਨਾ ਰਹਿੰਦੇ । ਇਨ੍ਹਾਂ ਪੇ'ਡੂ ਕਵੀਆਂ ਨੇ ਕਿਸੇ ਪਾਸੇ ਦਾ ਪਰਚਾਰ ਨਹੀਂ' ਸੀ ਕਰਨਾ ਹੁੰਦਾ ਅਤੇ 
ਨਾਨੀ ਉਨਾਂ ਨੂੰ ਬਹੁਤ ਵੱਡੇ ਕਲਾਕਾਰ ਪ੍ਰਸਿਧ ਹੋਣ ਦਾ ਫ਼ਿਕਰ ਸੀ । ਇਸ ਲਈ ਉਨ੍ਹਾਂ ਦਾ 


30੬ 


ਵਰਣਨ ਕਈ ਵਾਰ ਪਖੱਪਾਤੀ ਇਤਿਹਾਸਕਾਰਾਂ ਨਾਲੋਂ ਸਚ ਦੇ ਵਧੋਰੇ ਨੇੜੇ ਹੁੰਦਾ । ਪਰ ਏਨ੍ਹਾਂ ਪੇ'ਡੂ 
ਕਵੀਆਂ ਦੇ ਕਈ ਤਰੀਕੇ ਔਗਣ ਵਾਲੋਂ ਸਨ । ਬ੍ਰਾਮਾਹ ਵਰਣਨ ਨੂੰ ਕਮਜ਼ੋਰ ਬਣਾਂਦੇ ਸਨ ਅਤੇ ` 
ਇਤਿਹਾਸਕ ਤੌਰ ਉਤੇ ਗ਼ਲਤ ਵੀ, ਭਾਵੇ“ ਕਦੀ ਕਦੀ ਉਨਾਂ ਵਿਚ ਸਦਰ ਕਵਿਤਾ ਆ ਜਾਂਦੀ । 
ਕਦੀ' ਕਦੀ” ਲੌਕ ਕਥਾਵਾਂ ਦਾ ਐਸ਼ ਗੀਤਾਂ ਵਿਚ ਮਿਲ ਜਾਂਦਾ । ਇਹ ਵੀ ਸਚ ਨੂੰ ਕਮਜ਼ੌਰ ਕਰਦਾ 
ਅਤੇ ਕਵਿਤਾ ਦੀ ਚਾਲ ਨੂੰ ਰੋਕਦਾ । ਇਨ੍ਹਾਂ ਔਗਣਾਂ ਤੋ” ਸਿਵਾ ਇਹ ਕਿੱਸੇ ਵਡਮੁਲੀਆਂ ਇਤਿਹਾਸਕ 
ਲਿਖਤਾਂ ਹਨ । । 

ਸਾਡੇ ਦੇਸ਼ ਵਿੱਚ ਭੱਟਾਂ ਨੇ ਧੜੱਲੋਦਾਰ ਇਤਿਹਾਸਕ ਘਟਨਾਵਾਂ ਦੀ ਯਾਦ ਉਸ ਵੇਲੇ ਕਾਇਮ 
ਰੱਖੀ, ਜਦੋ” ਅਜੇ ਅਖਬਾਰਾਂ ਨਹੀਂ ਚਲੀਆਂ ਸਨ । ਪਿਛਲੇਰੇ ਸਮਿਆਂ ਵਿੱਚ ਮਿਲਹਟ ਭੁੱਟਾਂ ਦਾ 
ਮੰਨਿਆ ਹੋਇਆ ਗੜ੍ਹ ਸੀ, ਪਰ ਇਨ੍ਹਾਂ ਕਿੱਸਿਆਂ ਦੇ ਲੇਖਕਾਂ ਨੇ ਮਹਾਨ ਇਤਿਹਾਸਕ ਘਟਨਾਵਾਂ 
ਵਲ ਬਹੁਤਾ ਧਿਆਨ ਨਹੀਂ ਦਿੱਤਾ । ਹਾਂ, ਜੋ ਉਨ੍ਹਾਂ ਵਿੱਚ ਤਿਆਗ ਜਾਂ ਕਿਸੇ ਹੋਰ ਗੁਣ ਦਾ 
ਝਲਕਾਰਾ ਹੋਵੇ ਤਾਂ ਹੌਰ ਗੱਲ ਹੈ । ਨਾਲ ਲੱਗਦੇ ਥਾਵਾਂ ਵਿੱਚ ਪਿਆਰ ਅਤੇ ਸ਼ਰਧਾ ਦੀ ਵੇਦੀ 
ਉਤੇ ਇਸਤ੍ਰੀਆਂ ਅਤੇ ਪੁਰਸ਼ਾਂ ਵਲੋ" ਦਿੱਤੀਆਂ ਪਵਿਤ੍ਰ ਕੁਰਬਾਨੀਆਂ ਪੇਂਡੂ ਕਵੀਆਂ ਲਈ ਪ੍ਰੇਰਨਾ 
ਦਾ ਅਖੁਟ ਸੋਮਾਂ ਸਾਬਤ ਹੁੰਦੀਆਂ, ਜਿਹੜੇ ਸਿਆਸੀ ਸੂਝ ਬੂਝ ਅਤੇ ਦੇਸ਼ ਭਾਵਨਾ ਦੋ ਰੇਟੇ 
ਹੋਏ ਵਿਚਾਰਾਂ ਤੋਂ` ਕੋਰੇ ਹੁੰਦੇ । 

ਚੰਦਰ ਕ੍ਰਮਾਰ ਕਹਿੰਦਾ ਹੈ ਕਿ ਇਹ ਗੀਤ ਦਿਨੋ“ ਦਿਨ ਲੋਕਾਂ ਦਾ ਪਿਆਰ ਗਵਾ ਰਹੇ 
ਹਨ । ਅੱਜ ਤੋਂ” ਵੀਹ ਵਰ੍ਹੇ ਪਹਿਲਾਂ ਜੋ ਹਾਲਤ ਸੀ, ਹੁਣ ਉਸ ਦਾ ਸੌਵਾਂ ਹਿੱਸਾ ਵੀ ਨਹੀ ਰਹਿ ਗਈ । 
ਅੱਗੇ ਹਰ ਪਿੰਡ ਵਿੱਚ ਗਵਈਯੇ ਹੁੰਦੇ ਸਨ । ਹੁਣ ਦਸ ਪੰਦਰਾਂ ਪਿੰਡਾਂ ਵਿੱਚ ਵੀ ਇਕ ਗਵਈਯਾ 
ਲੱਭਣਾ ਔਖਾ ਹੈ । ਜੋ ਤੁਹਾਨੂੰ ਕੋਈ ਮਿਲ ਵੀ ਜਾਵੇ ਤਾਂ ਉਹ ਪੰਜ ਛੇ ਗੀਤ ਗਾਵੇਗਾ ਅਤੇ ਫਿਰ 
ਚੁਪ ਹੌ ਜਾਵੇਗਾ ਇਹ ਕਹਿ ਕਿ ਹੌਰ ਉਸ ਨੂੰ ਯਾਦ ਨਹੀਂ । ਜਦੋ ਉਸ ਦੇ ਗੀਤਾਂ ਦਾ ਰਿਵਾਜ 
ਹਣ ਗਿਆ ਹੈ ਤਾਂ ਉਸ ਦੋਂ ਚੇਤੇ ਨੂੰ ਜੈਗਾਲ ਲੱਗ ਜਾਣਾ ਕੁਦਰਤੀ ਹੈ, ਪਰ ਬੁੱਢੇ ਕ੍ਰਿਸਾਨ ਇਸ 
ਖਜ਼ਾਨੇ ਦੇ ਗਵਾਚ ਜਾਣ ਉਤੇ ਅੱਖਾਂ ਵਿੱਚ ਹੰਝੂ ਭਰ ਕੇ ਰੋਦੇ ਹਨ । 

ਬੈਗਾਲ ਦਾ ਹੋਣ ਵਾਲਾ ਇਤਿਹਾਸਕਾਰ ਇਸ ਬੇਔਤ ਮਸਾਲੇ ਨੂੰ ਉਸ ਤਰ੍ਹਾਂ ਹੀ ਲਾਭ 
ਹਿਤ ਵਰਤ ਸਕੇਗਾ, ਜਿਵੇ" ਟਾਂਡ ਨੇ ਰਾਜਪੂਤਾਨੇ ਦੀਆਂ ਵਾਰਾਂ ਵਰਤੀਆਂ ਅਤੇ ਕਲ੍ਹਨ ਨੇ ਕਸ਼- 
ਮੀਰ ਦੀਆਂ । ਸਾਡਾ ਇਨ੍ਹਾਂ ਸਮਿਆਂ ਦਾ ਇਤਿਹਾਸ ਨਾ ਤਾਂਬੇ ਦੀਆਂ ਪਤਰੀਆਂ ਉਤੇ ਹੈ ਨਾ ਪੱਥਰ 
ਉਤੇ ਲਿਖਤਾਂ ਵਿੱਚ, ਨ ਹੀ ਬਦੇਸ਼ੀ ਯਾਤਰੂਆਂ ਦੇ ਸਫਰ-ਨਾਮਿਆਂ ਵਿੱਚ । ਮੁਸਲਮਾਨ ਰਾਜ ਦੋਂ 
ਸਮੋ” ਦੇ ਪ੍ਰਬੈਧਕ ਕਾਗਜ਼ਾਂ ਵਿੱਚ ਹੈ ਨਾ ਹੀ ਸੰਸਕ੍ਰਿਤ ਦੋ ਗ੍ਰੰਥਾਂ ਵਿੱਚ । ਸਾਡੇ ਲੋਕਾਂ ਦਾ ਅਸਲੀ 
ਇਤਿਹਾਸ ਹਰ ਰਾਜ ਦੀ ਆਪਣੀ ਬੋਲੀ ਵਿੱਚ ਲਿਖੀਆਂ ਰਚਨਾਵਾਂ ਵਿੱਚ ਹੈ । ਪਰ ਵਿਦਵਾਨਾਂ 
ਨੇ ਉਨ੍ਹਾਂ ਵਲ ਓਨਾ ਧਿਆਨ ਨਹੀਂ' ਦਿੱਤਾ ਜਿੰਨਾ ਦੇਣਾ ਚਾਹੀਦਾ ਸੀ । ਮੈ“ ਪਿਛਲੇ ਕਈ ਸਾਲਾਂ 
ਤੋਂ ਇਸ ਮਹਾਨ ਲੱਭਤ ਵਲ ਐਗਰੇਜ਼ੀ ਅਤੇ ਬੰਗਾਲੀ ਵਿੱਚ ਕਈ ਕਿਤਾਬਾਂ ਲਿਖ ਕੇ ਲੋਕਾਂ 


ਇਦਾ 


ਦਾ ਧਿਆਨ ਦਿਵਾਇਆ ਹੈ । ਮੈ ਇਕ ਮਹਾਨ ਕੰਮ ਲਈ ਮਸਾਲਾ ਇਕੱਠਾ ਕਰਰ ਹੇ ਦਿਹਾੜੀ- 
ਦਾਰ ਵਾਂਗ ਹਾਂ । ਕੋਈ ਇਤਿਹਾਸਕਾਰ ਵੀ ਛੇੜੀ ਹੀ ਪੈਂਦਾ ਹੋ ਜਾਵੇਗਾ, ਜਿਹੜਾ ਇਸ ਬਾਰੇ 
ਮਸਾਲੇ ਨੂੰ ਠੀਕ ਸ਼ਕਲ ਦੇਵੇਗਾ ਅਤੇ ਸਾਡੇ ਰਾਸ਼ਟਰੀ ਜੀਵਨ ਦਾ ਸ਼ਾਨਦਾਰ ਵਰਣਨ ਲਿਖੇਗਾ । 


30 ਸਤੰਬਰ, 1923. ਦਿਨੇਸ਼ ਚੰਦਰ ਸੋਨ 


(ਕਹਿੰਦੇ ਹਨ ਕਿ ਇਸ ਕਿੱਸੇ ਦਾ ਲੇਖਕ ਆਪ ਇਕ ਇਸਤ੍ਰੀ ਨੂੰ ਪਿਆਰ ਕਰਦਾ ਸੀ 
ਜਿਹੜੀ ਜਾਤ ਦੀ ਉਸ ਤੋਂ ਨੀਵੀ" ਸੀ । ਇਸ ਪਿਆਰ ਵਿੱਚ ਉਸ ਨੇ ਆਪ ਉਹ ਦੁਖ ਸਰੇ 
ਜਿਹੜੇ ਏਥੇ ਨਾਦਰ ਚੰਦ ਲਈ ਲਿਖੇਂ ਹਨ । ਇਸੇ ਕਰਕੇ ਹੀ ਉਹ ਬ੍ਰਾਹਮਣ ਮੁਖੀ ਦੇ ਭਾਵਾਂ ਨੂੰ ਏਨੀ 
ਯਥਾਰਕਤਾ ਨਾਲ ਲਿਖ ਸਕਿਆ, ਪਰ ਇਸ ਪਿਆਰ ਕਥਾ ਦਾ ਜਾਂ ਉਸ ਦੇ ਜੀਵਨ ਦਾ ਹੋਰ ਕੋਈ 
ਵਿਸਥਾਰ ਸਾਨੂੰ ਪਤਾ ਨਹੀਂ । ਇਹ ਕਿੱਸਾ ਪਹਿਲਾਂ ਮੈਮਨਸਿੰਗ ਵਿੱਚ ਬੜਾ ਆਮ ਸੀ, ਪਰ ਇਸ 
ਵਿਚਲੀ ਇਸ਼ਕ ਦੀ ਆਜ਼ਾਦੀ ਕੱਟੜ ਭਾਗ ਨੂੰ ਪਸੈਦ ਨਹੀਂ ਸੀ । ਬ੍ਰਾਹਮਣਾਂ ਦਾ ਜ਼ੋਰ ਵਧਣ ਨਾਲ 
ਇਸ ਭਾਗ ਦਾ ਜ਼ੋਰ ਹੌਰ ਵਧ ਗਿਆ ਅਤੇ ਹੁਣ ਇਹ ਹਿੰਦੂਆਂ ਵਿਚ ਬਹੁਤਾ ਪ੍ਰਚਲਤ ਨਹੀਂ" । 
ਕ੍ਰਿਸਾਨ ਅਤੇ ਛੋਟੀਆਂ ਜਾਤਾਂ ਦੇ ਹੌਰ ਲੌਕ ਖ਼ਾਸ ਕਰ ਮੁਸਲਮਾਨ ਜਿਨ੍ਹਾਂ ਵਿੱਚ ਹਿੰਦੂਆਂ ਵਾਲੇ ਸ਼ੌਕੇ 
ਨਹੀ, ਕਦੀ ਕਦੀ ਇਸ ਦੇ ਕੁਝ ਗੀਤ ਗਾਉੱਦੇ ਹਨ । ਬੜੀ ਮੁਸ਼ਕਲ ਨਾਲ ਚੰਦਰ ਕੁਮਾਰ ਇਹ 
ਸਾਰਾ ਕਿੱਸਾ ਲਭ ਸਕਿਆ । ਉਹ ਦੱਸਦਾ ਹੈ ਕਿ ਕਟੜ ਬ੍ਰਾਹਮਣਾਂ ਵੱਲੋਂ ਇਸ ਦੀ ਵਿਰੋਧਤਾ 
ਕਰਕੇ, ਜਿਹੜੇ ਕਹਿੰਦੇ ਹਨ ਕਿ ਇਹ ਜਵਾਨ ਇਸਤ੍ਰੀਆਂ ਦੇ ਚਲਨ ਖਰਾਬ ਕਰਨ ਵਾਲਾ ਹੈ, ਇਸ 


-_ਗੀਤ ਨੂੰ ਹੁਣ ਹਿੰਦੂ ਘਰਾਂ ਵਿੱਚ ਬਿਲਕੁਲ ਨਹੀਂ` ਗਾਵਿਆ ਜਾਂਦਾ । ਇਸ ਕਿੱਸੇ ਦਾ ਵਿਸ਼ਾ 


ਇਤਿਹਾਸਕ ਹੈ । ਲੌਕੀ ਨਾਦਰ ਚੰਦ ਦੇ ਜੀਵਨ ਦੀਆਂ ਕਈ ਘਟਨਾਵਾਂ ਦਸਦੇ ਹਨ । ਕਿੱਸਾ ਠੇਠ 
ਪੇਂਡੂ ਬੋਲੀ ਵਿੱਚ ਲਿਖਿਆ ਹੋਇਆ ਹੈ, ਪਰ ਆਪਣੀ ਕਥਾ ਵਸਤ੍ਰ ਨਾਇਕਾ ਅਤੇ ਨਾਇਕ ਦੇ 
ਮਹਾਨ ਚਿਤ੍ਰਾਂ ਅਤੇ ਸਭ ਰੀਤਾਂ ਰਵਾਜ਼ਾਂ ਤੋ' ਆਜ਼ਾਦੀ ਸਦਕਾ ਅਤੇ ਤੇਜ਼ੀ ਨਾਲ ਬਦਲਦੀਆਂ 
ਨਾਟਕੀ ਸਥਿਤੀਆਂ ਕਰਕੇ ਇਸ ਦੀ ਬੰਗਾਲੀ ਸਾਹਿੱਤ ਵਿੱਚ ਉਚੇਚੀ ਥਾਂ ਹੈ 1) 


ਪੰਛੀ ਵਾਂਗ ਉਹ ਬਾਜ਼ੀਗਰ ਦੇ ਘਰ ਪਲਦੀ ਰਹੀ ਤੇਂ ਵਧਦੀ ਵਧਦੀ ਸੋਲਾਂ ਵਰ੍ਹਿਆਂ ਦੀ ਮੁਟਿਆਰ 
ਰੋ ਗਈ।। ਬਾਜ਼ੀ ਪਾਣ ਵਿਚ ਉਹ ਨਿਪੁੰਨ ਸੀ, ਖਾਸ ਕਰਕੇ ਰਸੀ ਉਤੇ ਨਾਚ ਕਰਨ ਵਿਚ । ਉਸ 
ਦਾ ਰੂਪ ਇਸ ਤਰ੍ਹਾਂ ਲਿਸ਼ਕਾਰੇ ਮਾਰਦਾ ਸੀ_ਜਿਵੇ' ਨਾਗ ਦੇ ਫੰਨ੍ਹ ਵਿਚ ਮਣੀ ਹੋਵੇ ਜਾਂ ਕਿਸੇ 
ਅਨ੍ਹੇਰੇ ਘਰ ਵਿਚ ਚਮਕਦਾਰ ਹੀਰਾ । 
ਜੋ ਵੀ ਉਸ ਨੂੰ ਵੇਖਦਾ ਰੀਝ ਜਾਂਦਾ । ਜਦੋਂ ਉਹ ਟੁਰਦੀ ਤਾਂ ਉਸ ਦੀਆਂ ਲੰਮੀਆਂ 
ਪਲਮਦੀਆਂ ਜੁਲਫਾਂ ਉਸ ਦੇ ਗਿਟਿਆਂ ਨੂੰ ਛੁਹੰਦੀਆਂ ਲਗਦੀਆਂ । ਉਹਦੀਆਂ ਗਲ੍ਹਾਂ ਉਤੇ ਜਿਵੇ” 
ਚੰਪਾ ਦੇ ਫੁਲ ਖਿੜੇ ਦਿਸਦੇ, ਉਸ ਦੀਆਂ ਮੋਟੀਆਂ _ਚਮਕਦੀਆਂ ਅਖਾਂ ਸੌਝ ਦੇ ਤਾਰਿਆਂ ਵਾਂਗ 
ਸੁੰਦਰ ਸਨ । ਜਿਹੜਾ ਇਕ ਪਲ ਲਈ ਉਸ ਨੂੰ ਵੇਖ ਲੈਦਾ ਫਿਰ ਕਦੀ ਭੁਲ ਨਾ ਸਕਦਾ । ਕਈ 
ਭਗਤ ਲੋਕ ਵੀ ਆਪਣੇ ਤਪ ਤਿਆਗ ਤੇ ਸੰਕਲਪ ਨੂੰ ਛਡ ਕੇ ਉਸ ਦੇ ਖਿਆਲ ਨੂੰ ਮਨ ਵਿਚ 
ਵਸਾਈ ਫਿਰਦੇ । ਮੀ 
ਇਸ ਲੜਕੀ ਨੂੰ ਨਾਲ ਲੌਕੇ ਹੌਮਰਾ ਥਾਓ” ਥਾਈ” ਫਿਰਦਾ ਰਹਿੰਦਾ । ਉਸ ਦੇ ਸੁਹੱਪਣ ਤੋਂ 
ਖੁਸ਼ ਹੋ ਕੇ ਹੌਮਰਾ ਦੀ ਵਹੁਟੀ ਨੇ ਉਸ ਦਾ ਨਾਂ ਮਗੂਆ ਰਖਿਆ । ਮਹੂਆ ਇਕ ਜੈਗਲੀ ਫੁਲ ਹੈ 
ਪਹਾੜਾਂ ਉਤੇ ਹੈ। 
ਜਰਾ ਇਆ 2. ਸਥਾਨ : ਗਰੋ ਪਹਾੜੀਆਂ 
ਰੋਮਰਾ ਨੇ ਆਪਣੇ ਭਰਾ ਮੈਨਕਾ ਨੂੰ ਆਖਿਆ, ''ਆਂ ਭਰਾ ਕਿਧਰੇ ਦੂਰ ਥਾਂ ਚਲੀਏ ਤੇ 
ਆਪਣੀਆਂ ਬਾਜ਼ੀਆਂ ਵਿਖਾਈਏ ।'' ੪ 
`_ ਸੈਨਕਾਂ ਨੇਂ ਕਿਹਾ : ਠੀਕ ਹੈ, ਚਲੋ ਅਗਲੋਂ ਸ਼ੁਕਰਵਾਰ ਚਲਦੇ ਹਾਂ ।”” 
ਸ਼ੁਕਰਵਾਰ ਦੀ ਸਵੇਰ ਨੂੰ ` ਬਾਜ਼ੀਗਰਾਂ ਨੇ _ਆਪਣਾ ਸਮਾਨ ਬਨ੍ਹ ਲਿਆ ਤੇ ਪੈੱਡੇ ਲਈ 
ਤਿਆਰ ਹੋ ਪਏ । ਜਲ ਯੂਨਾਨ ੧੫ %ਪ “੬0 
ਡੋਰੇ ਦਾ ਸਰਦਾਰ, ਹੋਮਰਾ ਸਾਰਿਆਂ ਤੋਂ ਅਗੇ ਜਾ ਰਿਹਾ ਸੀ, ਉਸ ਦੇ ਪਿਛੇ ਉਸ ਦਾ 
ਭਰਾ ਮੈਨਕਾਂ ਤੇ ਉਸ ਦੇ ਪਿਛੋਂ ਉਨਾਂ ਦੇ ਬੇਅੰਤ ਬਾਜ਼ੀਆਂ_ਪਾਂਣ ਵਾਲੇ ਗਲਾਂ ਕਰਦੇਂ ਤੇ ਟਾਹਰਾਂ 
ਮਾਰਦੇ ਆ ਰਹੇ ਸਨ । ਉਹਨਾਂ ਦੇ ਕੌਲ ਆਪਣੀਆਂ ਟਪਰੀਆਂ, ਰਸੇ ਤੋ ਵੋਝ ਸੰਨ ਤੋਂ ਨਾਲੇ ਸਿਖੇ 
ਹੋਏ ਤੋਤੇ, ਬਾਜ਼, ਤੇ ਹੋਰ ਪੰਛੀ ਪਿੰਜਰਿਆਂ ਵਿਚ ਬੰਦ ਸਨ । ਉਹਨਾਂ ਦੇ ਨਾਲ ਬਹੁਤ ਸਾਰੇ ਘੋੜੇ 
ਤੇ ਖੋੜੇ ਵੀ ਸਨ । ਇਕ ਚੰਡਾਲ ਦੀ ਟੂਣਾ ਕੀਤੀ ਹੋਈ ਹੱਡੀ ਵੀ ਉਹਨਾਂ ਦੇ ਕੌਲ ਸੀ। ਇਹ 
ਉਹਨਾਂ ਦੀ ਸਫ਼ਲਤਾ ਲਈ ਤਵੀਤ ਸੀ । ਲ੍ਰਮੜ ਤੇ ਸਹਿਆ ਨੂੰ ਘਰਕਾਣ ਤੇ ਮਾਰਨ ਲਈ ਉਹਨਾਂ 
ਕੋਲ ਸਿਧਾਏ ਹੋਏ ਕੁਤੇ ਸਨ । ਇਸ ਤਰ੍ਹਾਂ ਉਹਨਾਂ ਨੇ ਕੱਛਾਂ _ਮਾਰਦੇ ਕੂਈ ਕੌਹਾਂ ਦਾ ਪੰਧ ਮੁਕਾ- 
ਇਆ । 
ਉਹਨਾਂ ਦੇ ਨਾਲ ਮਹੂਆ ਸੰ ਦਰੀ ਵੀ ਸੀ, _ਉਹ ਚਾਈ' ਚਾਈ” ਆਪਣੀ ਸਹੇਲੀ ਪਲੰਕਾ 
ਨਾਲ ਗਲਾਂ ਮਾਰਦੀ ਤੇ ਹਸਦੀ ਖੋਡਦੀ ਜਾ ਰਹੀ ਸੀ । ਕਈ ਦਿਨ ਰਾਹ ਵਿਚ ਲੰਘ ਤੇ ਮਹੀਨੇ 
ਪਿਛੋਂ ਉਹ ਇਕ ਪਿੰਡ ਅਪੜੇ ਜਿਸ ਦਾ ਨਾਂ ਬਾਮਨਕੰਡਾ ਸੀ । 
3. ਨਾਦਰ ਚੋਦ ਦਾ ਦਰਬਾਰ 
ਇਸ ਪਿੰਡ ਦਾ ਵਾਲੀ ਇਕ ਬ੍ਰਾਹਮਣ ਗਭਰੂ ਨਾਦਰ ਚੰਦ ਸੀ । ਆਪਣੇ ਮਿਤ੍ਰਾਂ ਤੇ ਦਰਬਾ- 


3 


ਆਂ ਵਿਚਕਾਰ ਬੈਠਾ ਉਹ ਇਸ ਤਰ੍ਹਾਂ ਪਰਕਾਸ਼ ਦਾਂਦਾ ਸੀ ਜਿਵੇ ਤਾਰਿਆਂ ਵਿਚ.ਸ਼ੂਰਜ । ਉਸ 
ਦਾ ਲਾਂਗੜਾ ਨਾਂ ਦਾ ਦੂਤ ਉਸ ਦੇ ਸਾਮਣੇ ਆਇਆ ਤੋਂ ਕਹਿਣ ਲੱਗਾ ! “ਮੋਰੀ ਗਲ ਸੁਣੇ . 
ਹਜ਼ੂਰ । ਬਾਜ਼ੀਗਰਾਂ ਦਾ ਇਕ ਨਵਾਂ ਟੋਲਾ ਸਾਡੇ ਪਿੰਡ ਆਇਆ ਹੈ । ਉਹ ਆਪਣੇ ਖੋਲ ਵਿਖਾ- 
`ਉਣਾ ਚਾਹੁੰਦੇ ਹਨ । ਉਹਨਾਂ ਦੇ ਨਾਲ ਇਕ ਮੁਟਿਆਰ ਹੈ । ਉਹ ਬਹੁਤ ਸੁਹਣੀ ਹੈ । ਅਸਲ 
ਗਲ ਤੇ ਇਹ ਹੈ ਕਿ ਇਸ ਬਾਜ਼ੀਗਰ ਕੁੜੀ ਜਿਹੀ ਸੁਹਣੀ ਮੁਟਿਆਰ ਮੈ ਕਦੀ ਵੇਖੀ ਹੀ ਨਹੀ ।”” 
ਦੋਂ ਨਾਦਰ ਚੰਦ ਨੇ ਇਹ ਸੁਣਿਆ ਤਾਂ _ਉਹ ਉਠ _ ਕੇ ਮਹਿਲ ਦੇ ਜਨਾਨੇ ਹਿਸੇ ਵਿਚ 
ਗਿਆਂ ਤੇ ਆਪਣੀ ਮਾਂ ਨੂੰ ਪ੍ਰਨਾਮ ਕਰਕੇ ਕਹਿਣ ਲਗਾ_''ਬਾਜ਼ੀਗਰਾਂ ਦਾ ਇਕ ਨਵਾਂ ਡੇਰਾ ਸਾੰਡੇ 
ਪਿੰਡ ਆਇਆ ਹੈ । ਉਹ ਏਥੇ ਬਾਜ਼ੀ ਪਾਣੀ ਚਾਨੁੰਦੇ ਨੇ । ਮਾਤਾ ਜੀ, ਜੇ ਤੁਹਾਨੂੰ ਕੋਈ ਏਂਤਰਾਜ 
ਨ ਹੋਵੇ ਤਾਂ ਮੈਂ ਇਹ ਬਾਜ਼ੀ ਪੁਵਾ ਲਵਾਂ । ੧ 
ਮਾਤਾ _''ਕੀ ਖਰਚ ਆਵੇਗਾ ? "' 
ਨਾਦਰ ਚੰਦ : ਇਕ ਸੌ ਰੁਪਿਆ ।” / 7 
ਮਾਤਾ : ਹਾਂ, ਉਨਹਾਂ ਨੂੰ ਸਦ ਲਵੇਂ । ਉਹ ਸਾਡੇ ਮਹਿਭ ਦੇ ਬਾਹਰੇ ਇਹਾੜੇ ਵਿਚ ਬਾਜ਼ੀ 


ਪਾ ਲੈਣ । ; 
2. ਬਾਜ਼ੀਗਰਾਂ ਦੀ ਬਾਜ਼ੀ 

ਹੋਮਰਾ ਨੇ ਆਪਣੇ ਭਰਾ ਮੈਨਕਾ ਨੂੰ ਸੱਦਿਆ ਤੇ ਆਖਿਆ" ਇਹ ਕਮਾਣ ਦੇ ਤੀਰਾਂ ਨਾਲ 
ਭਰੀ ਹੋਈ ਤਰਕਸ਼ ਲੈ ਚਲੋਂ । ਅਸੀਂ ਛੋਟੇ ਸਰਦਾਰ ਦੇ ਮਹਿਲਾਂ ਵਿਚ ਜਾ ਕੇ ਬਾਜ਼ੀ ਪਾਵਾਂਗੇ । 
ਇਹ ਆਖ ਕੇ ਹੌਮਰਾ ਨੇ ਆਪਣਾ ਢੋਲ ਵਜਾਇਆ । ਅਵਾਜ਼ ਸੁਣ ਕੇ ਪਿੰਡ ਦੇ ਲੌਕ ਸਾਰਿਆਂ 
ਪਾਸਿਆਂ ਤੋਂ ਓਧਰ ਨੂੰ ਨਠਣ ਲਗ ਪਏ । ੧ 

ਇਕ ਆਦਮੀ ਨੇ ਦੂਜੇ ਨੂੰ ਆਖਿਆ ''ਅਜ ਸਾਡੀ ਸਰਕਾਰ ਦੇ ਘਰ ਬਾਜ਼ੀਗਰਾਂ ਨੌ ਖੋਲ 
ਵਿਖਾਣੇ ਨੇ । ਚਲ ਛੇਤੀ ਚਲੀਏ ।” “ 

ਲੌਕੀ ਸਾਰੇ ਪਾਸੇ ਬੈਠ ਗਏ । ਛੋਟੀ ਸਰਕਾਰ ਨੇ ਉਹਨਾਂ ਦੇ ਵਿਚਕਾਰ ਆਸਣ ਲਗਾ 
ਲਿਆ ਤੋਂ ਭਾਲ ਵਿਚ ਏਧਰ ਓਧਰ ਝਾਕਣ ਲਗਾ । 

ਜਿਸ ਵੇਲੇ ਬਾਜ਼ੀਗਰ ਕੁੜੀ ਸਾਮ੍ਹਣੇ ਆਈ ਤੇ ਲੰਮੇ ਸਾਰੇ ਵੰਝ ਨੂੰ ਬੜੀ ਅਦਾ ਨਾਲ 
`ਭੁਵਾ ਇਆ ਤਾਂ ਨਾਦਰ ਚੰਦ ਜਿਹੜਾ ਹੁਣ ਤਕ ਆਪਣੀ ਪਰਜਾ _ਵਿਚਕਾਰ ਬੈਠਾ ਕਿਹਾ ਸੀ ਇਕ 
ਦਮ ਉਠ ਕੇ ਖਲੋ ਗਿਆ ਤੋਂ ਇਕ ਟਿਕ ਉਸ _ਵਲ ਵੇਖਣ ਲਗ ਪਿਆਂ । ਪਰ ਜਦੋ“ ਕੁੜੀ ਵੰਝ 
ਦੀ ਟੀਸੀ ਤੇ ਚੜ੍ਹ ਕੇ ਆਪਣੇ ਖੇਲ ਵਿਖਾਣ .ਲਗੀ ਤਾਂ ਛੋਟੇ ਸਰਦਾਰ ਨੇ ਡਡਿਆ ਕੇ ਕਿਹਾ 
“ਹਾਏ ਐਨੀ ਉਚੀ ਥਾਂ ਤੋਂ ਕਿਤੇ ਡਿੱਗ ਕੇ ਮਰ ਹ ਨਾ ਜਾਵੇ ।” 

ਫਿਰ ਉਹ ਵੰਝ ਦੇ ਸਿਰੇ ਉਤੇ ਚੜ੍ਹ ਕੇ ਖਲੋ ਗਈ ਤੇ _ਆਪਣੇ ਹਥਾਂ ਨਾਲ ਡੱਫ ਵਜਾ ਕੇ 
ਗਾਉਣ ਲਗੀ । ਨਾਲ ਹੀ ਉਸ ਦੇ ਕੰਝਣ ਛਣਕ ਰਹੇ ਸਨ । ਫਿਰ ਉਤੋ” ਹੀ ਉਸ ਨੇ ਮੁਸਕਰਾ 
ਕੇ ਕਿਹਾ :-- 

“ਮੈਂ ਆਪਣੇ _ਕਰਤਬ ਵਿਖਾਏ _ਹਨ । ਹੁਣ ਮੈਨੂੰ ਛੋਟੇ ਸਰਦਾਰ ਤੋਂ ਇਨਾਮ ਮਿਲਣਾ 
ਾਹੀਦਾ ਹੈ ।'__ਪਰ ਆਪਣੇ ਮਨ ਵਿਚ ਉਸ ਨੇ ਕਿ੍‌ਹਾ :' ਰਬ _ਕਰੇ ਮੈ ਇਸ ਦਾ ਮਨ ਮੋਹ 


ਕੁਝ ਕਿਸ ਕੰਮ ਹੈ, 
ਆਖ ਕਿ ਮੇਰੇ ਕੌਲ ਹੀ ਰਰੋ'ਗੀ ਨਹੀਂ” ਤਮ ਪ 


ਨਾਲ ਲਗਦੇ ਘਰਾਂ ਵਿਚ 
ਵਿ 
ਦੂ ਦ ਮ ਵਾ 


ਮਰੂਆ 
- "ਰੋ ਰਾਜਕੁਮਾਰ ! ਮੇਰੋ ਮਾਤਾ ਪਿਤਾ ਕੋਈ ਨਹੀਂ, ਨਾ ਹੀ ਕੋਈ 


.$ 


ਬਾਹਵਾਂ ਨੂੰ ਬਹੁਤਾ ਭਾਰਾ ਲਗੇ ਤਾਂ ਮੈ” ਲਈ ਓਥੇ ਖਲੌਤਾ ਹੋਵਾਂਗਾ ।” 
ਸੀ ਪਾਨ ਕਤ ਦਿਆਂ ਵਲ ਗੀ । ਨਾਦਰ ਚੰਦ ਪਹਿਲਾਂ ੮ 
ਹੀ ਓਥੇ ਖਲੋਤਾ ਉਹਨੂੰ ਉਡੀਕ ਰਿਹਾ ਸੀ। '_` . 

_ ਨਾਦਰ ਚੌਢ 


'`` “ਤੂੰ ਆਪਣਾ ਘੜਾ ਭਰਨ ਵਿਚ ਏਨੀ ਮਸਤ ਰੋਈ ਆ ਤਹ 
ਵਹੈ ਮੈਂ ਤਉ ਲਿਹ ਸੀ? (੬ ਰ੍ । ੧੪ 
੫੪੫0 

''ਹੋ ਰਾਜਕੁਮਾਰ, ਹੇ ਪਰਦੇਸੀ ! ਜੋ ਕੁਝ ਤੂ ਜਲ 8੧ 398 ਦੱਲ, 
ਉਤ ਕੋ ਦੀ ਕਵਨ ? 


ਗਤ ਏਨੀ ਟਹਿਕਦੀ ਤੇ ਫਿਰ ਵੀ ਇਹ ਏਡੀ ਵਿਸਰ-ਭੋਲ । ਇਕ ਰਾਂਤ 
ਹੀ ਤੇ ਵਿਚ ਲੰਘ ਛੇ ਜਦੋਂ ਮੈ ਤੂੰ ਦਸਿਆ । ਰਿ 


ਮਹੂਆ 

“ਪਰ ਰਾਜਕੁਮਾਰ ਤੂੰ ਰਚ ਵਿ ਹੈ' । ਮੈਨੂੰ ਤੇਰੇ ਨਾਲ _ਗੱਲਾਂ ਕਰਦਿਆਂ 
੧੧ "੧੭੯੬ 
ਆ 

“ਨੱਢੀਏ, ਤੂੰ ਆਪਣਾ ਘੜਾ ਪਾਣੀ ਵਿਚ ਡੌਬ ਦਿਤਾ ੨ ਤੇ ਨਿੱਕੀਆਂ ਨਿੱਕੀਆਂ 

ਹਦ ੫ ਤਰ ਕਿੰਨੀ ਹੈਂ । ਮੇਰੇ ਨਾਲ ਜ਼ਰਾ ਹੱਸ ਕੇ ਬੋਲ ! ਏਥੇ 
ਸਾਨੂੰ ਕੋਈ ਨਹੀਂ ਵੇਖਦਾ । ਤੇਰਾ ਪਿਤਾਂ ਕੌਣ ਹੈ ਤੇ ਤੋਰੀ ਮਾਤਾ ਕੌਣ ! ਸਾਡੇ ਪਿੰਡ ਆਉਣ 
ਤੋਂ ਪਹਿਲਾਂ ਇਹ ਮੁਟਿਆਰ ਕਿਥੇ ਰਹਿੰਦੀ ਸੀ /” > 


ਸੂ 


ਭਰਾ 
ਆਪਣਾ ਕਹਿ ਸਕਾਂ । ਮੈ” ਇਕ ਜਾਂਗਲੀ ਬੂਣੀ ਹਾਂ ਜਿਹੜੀ ਨਦੀ ਵਿਚ ਰੋੜ 
ਮੇਰੇ ਮੈਦੇ ਭਾਗ ਸਨ, ਹੋਂ ਰਾਜਕੁਮਾਰ ਕਿ ਮੈਨੂੰ ਬਾਜ਼ੀਗਰਨੀ ਬਣ ਕੇ ਬਾਜ਼ੀਗਰਾਂ 
ਧੇ ਰਿਹਾ ਹੈ। ਮੈਨੂੰ ਐਦਰੋਂ ਅੱਗ ਸਾਂੜ ਰਹੀ ਹੈ । ਮੇਰਾ ਦਰਦ_ਵੰਡਾਣ ਵਾਲਾ 
ਨਹੀਂ ਜਿਸ ਨੂੰ ਮੈ ਆਪਣੇ ਦਿਲ ਦੀ ਪੀੜ ਦਸ ਸਕਾਂ । ਤੁਹਾਡੇ ਘਰ ਸੁੰਦਰ 
ਜ਼ਾਜਕੁਮਾਰ, ਤੇ ਤੁਸੀ ਉਸ ਨਾਲ ਆਪਣੇ ਘਰ ਵਿਚ ਖੁਸ਼ ਹੋ ।' 
` ਨਾਦਰ ਚੰਦ 


“ਹੇ ਸੁੰਦਰੀ ਤੇਰਾ ਦਿਲ ਪੱਥਰ ਵਾਂਗ ਕਠੋਰ ਹੈ ਤੇ ਤੇਰੀਆਂ ਗੱਲਾਂ ਕੂੜੀਆਂ ਹਨ । ਮੇਰੀ 
ਵਹੁਟੀ ਕੋਈ ਨਹੀਂ, ਅਜੇ ਕਵਾਰਾ ਹਾਂ । ਤੂੰ ਆਪ ਪੱਥਰ ਦਿਲ ਹੈਂ ਤੇ ਉਸ ਤਰ੍ਹਾਂ ਦੇ ਹੀ ਤੇਰੇ 
ਮਾਪੇ ਹਨ । ਉਹਨਾਂ ਅਜੇ ਤਕ ਤੈਨੂੰ ਕਿਸੇ ਵਰ ਦੇ ਲੜ ਨਹੀਂ ਲਾਇਆ । ਤੂੰ ਆਪਣੀ ਜਵਾਨੀ 
ਅਜਾਈਂ ਲੰਘਾ ਰਹੀ ਹੈ' । 


ਮਹੂਆ 

ਪਰੋ ਪਰਦੇਸੀ ਤੇਰਾ ਆਪਣਾ ਦਿਲ ਪੱਥਰ ਹੈ ਤੋ ਨਾਲ ਹੀ ਤੇਰੇ 16. 0444 
ਤੂੰ ਗਭਰੂ ਹੋ ਗਿਆ ਹੈ” ਤੈਨੂੰ ਉਹਨਾਂ ਕੋਈ ਵਹੁਟੀਨਹੀਂ' ਲੱਭ ਕੇ ਦਿਤੀ 

ਨਾਦਰ ਚੰਦ 

“ਗੱਲ ਤੇਰੀ ਸੱਚੀ ਹੈ, ਪ੍ਰਾਣ ਪਿਆਗੀਏ ! ਮੇਰਾ ਦਿਲ ਕਰੜਾ ਹੈ ਤੇ ਮੋਰ ਮਾਪਿਆਂ ਦਾ 
ਵੀ। ਪਰ ਮੈ” ਇਹ ਜੁਮਾ ਲੈਦਾ ਹਾਂ ਕਿ ਜੇ ਮੈ” ਕੋਈ ਤੇਰੇ ਵਰਗੀ ਮੋਹ ਲਵਾਂ ਤਾਂ ਸੈਂ ਕਰੜ੍ਹਾ 
ਨਹੀਂ ਰਫ੍ਰਾਂਗਾ ਸਗੋ“ ਇਕ ਮਲੂਕ ਕੰਤ ਬਣ ਜਾਵਾਂਗਾ '' 

ਮਰੂਆ (ਭੂਠੀ ਮੂਠੀ ਗਸੇ ਹੋ ਕੇ) 

ਤੂੰ ਬੜਾ ਬੇਸ਼ਰਮ ਛੌਕਰਾ ਹੈਂ ਜਿਹੜਾ ਇਸ ਤਰ੍ਹਾਂ ਦੀਆਂ ਗੱਲੀਂ ਉਰ 6।(ਇਹ 
ਨਿਰਾਦਰ ਵਾਲੀਆਂ ਹਨ । ਇਕ ਘੜਾ ਲੈ ਕੇ ਆਪਣੇ ਗਲ ਦੁਆਲੇ ਬੰਨ੍ਹ ਲੈ ਨ ਦਰਿਆ 
ਡੁਬ ਮਰ ।'' " ੧੪ ਇਮ 7 

ਨਾਦਰ ਚੋਦ ਇਕ 

“ਹੇ ਸੁੰਦਰੀ ਤੇਰਾਂ ਦਿੱਤਾ ਦੈਡ ਮੈ” ਖੁਸ਼ੀ ਨ ਪਰਵਾਨ ਕਦ ਤੀ ਮਾ 
ਆਪਣੇ ਆਪ ਨੂੰ ਉਸ ਵਿਚ ਡੋਬ ਲਵਾਂਗਾ।' _. 


''ਮੇਰੀ ਭੈਣ ਮਹੂਆ ਵਾਸਤਾ ਈ, ਮੇਰੀ ਗੱਲ ਸੁਣ ਜਾ 
ਕੋਲ ਨਹੀ' ਖੋਲ੍ਹੇਂਗੀ । ਤੂੰ ਸੰਝ ਵੇਲੇ ਇਕੱਲੀ ਦਰਿਆ ਦੇ 
ਸਾਰੀ ਰਾਤ ਰੋ ਕੇ ਲੰਘਾਨੀ ਏ । ਮੈਨੂੰ ਹੰਝੂਆਂ ਦੇ ਨਿਸ਼ਾਨ ਤੇਰੀਆਂ 


ਏ ਕਿ ਨਾਦਰ ਚੰਦ ਤੈਨੂੰ ਦਿਲ ਦੇ ਬੈਠਾ ਏ ਤੇ ਤੋਰੇ ਗਾਉਣਾਂ ਤੇ ਮੋਹਿਆ ਗਿਆ ਛੇ।” 
ਨਿਸ੍ਹੀਂ ਆਵਾਜ਼ ਵਿਚ ਮਹੂਆ ਨੇ ਆਪਣੀ ਬੀਤੀ ਦੱਸੀ । “ਮੇਰੀ _ਸਖੀ_ਪਲੌਕਾ ` 
ਮੈ ਆਪਣੇ ਦਿਲ ਦੀ ਪੀੜ ਕਿਵੇਂ ਸ਼ਾਂਤ ਕਰਾਂ ? ਅਸੀਂ” ਇਸ ਦੇਸ਼ ਤੋਂ ਟੂਰ 
ਬੜੀ ਵਾਹ ਲਾਈ ਹੈ ਪਰ ਦਿਲ ਦੇ ਵਹਿਣ ਨੂੰ ਮੌੜਿਆ ਨਹੀ”_ਜਾ ਸਕਦਾ 
ਸਮਝਾ ਨਹੀਂ” ਸਕਦੀ । ਮੇਰੀ ਤੇ ਮੱਤ ਲੈਦਾ 0. ਕਹ 
ਲੰਕਾ ਛਾ 
“ਬੀਬੀ ਭੈਣ, ਤੂ ਮੇਰੀ ਸਲਾਹ ਮੌਨ । ੧੬੧੧੭. ` 


ਮਰੂਆ ( ਰੌਲੀ ਜਹੀ). 
“ਕੈ ਮੈਂ ਉਸ ਨੂੰ ਇਕ ਢਿਨ ਨਾ ਵੇਖਾਂ ਤਾਂ ਸੈ ਇਸੇ ਦੁਖ 
ਸ਼ੂਰਜ ਤੇ ਚੈਨ ਤੋਂ ਪਿਆਰੀ ਸਖੀ ਮੇਰੀ ਸ਼ਾਹਦ ਹੋ । ਇਹ ਬ੍ਰਾਹਮਣ 
ਸਾਈਂ ਹੈ । ਬਾਜ਼ੀਗਰ ਭਾਵੇ“ ਜਿਥੇ ਮਰਜ਼ੀ ਨੇ ਮੈਨੂੰ ਲੈ ਜਾਣ ਪਰ 


ਤੁਹਾਡੇ ਵਿਚ ਹੁਣ ਅਜੇਹਾ ਕੋਈ ਨਹੀਂ ਜਿਹੜਾ ਇਸ ਡੇਰੇ ਨਾਲ ਮੈਨੂੰ ਜੋੜੀ _ਰਖ ਸਕੇ । ਮੈਂ 

ਉਸੇ ਨਾਲ ਜਾਵਾਂਗੀ ਭਾਵੇ“ ਉਹ ਮੈਨੂੰ ਕਿਧਰੇ ਲੈ ਜਾਏ, ਜੇ ਮੈਂ ਇਹ ਨਾ ਕਰ ਸਕੀ ਤਾਂ ਜਹਿਰ` 
ਖਾ ਲਾਂਗੀ ਜਾਂ ਗਲ ਦੁਵਾਲੇ ਰੱਸਾ ਪਾ ਕੇ ਫਾਹ ਲੈ ਲਾਂਗੀ ।'' 9 

7. ਰੌਮਰਾ ਤੇ ਮੈਨਕਾ ਆਪੇ ਵਿਚ ਗੱਲਾਂ ਕਰਦੇ ਹਨ_ 

“ਭਾਈ ਮੈਨਕਾ ਮੈ` ਤੈਨੂੰ ਆਖਦਾ ਹਾਂ ਕਿ ਸਾਨੂੰ ਇਹ ਥਾਂ ਛੱਡ ਕੇ ਕਿਧਰੇ ਹੋਰ ਟੁਰ 

ਜਾਣਾ ਚਾਹੀਦਾ ਹੈ । ਇਹ ਸਦਰ ਮਕਾਨ ਤੇ ਬਾਗ਼ ਮੌਰੇ ਕਿਸ ਕੰਮ । ਇਸ ਨਾਲੋ" ਦਰੋ ਦਰ 

ਮੰਗ ਖਾਣਾ ਕਿਤੇ ਚੰਗਾ ਹੈ । ਮੇਰੇ ਭਾਈ ਤ੍ਰੰ ਇਹ ਰਿ. ੨੨੭ 


ਰਾਜਕੁਖ਼ਾਰ ਨਾਲ ਨੇਹੁੰ ਲਾ ਬੈਠੀ ਹੈ ।'” 
ਮੈਨਕਾ 


“'ਭਰਾ, ਤੂੰ ਕੀ ਕਮਲੀਆਂ ਮਾਰਦਾ ਏ” ।_ ਇਸ ਸੌਹਣੀ ਥਾਂ `ਨੂੰ ਅਸੀ ਕਿੰਜ ਛੱਡ ਸਕਦੇ 
ਹਾਂ । ਸਾਡੇ ਤਲਾ ਉਤੇ ਪੱਥਰ ਦੀਆਂ ਪੋੜੀਆਂ ਹਨ । ਸਾਡਾ ਇਹ_ ਸੁੰਦਰ _ਤਲਾ ਕੰਢਿਆਂ ਤੀਕ 
ਪਾਣੀ ਨਾਲ ਭਰਿਆ ਹੋਇਆ ਹੈ । ਓਧਰ ਵੇਖ ਬਾਗ਼ ਵਾਲੇਂ ਘਰ ਦੇ ਨੇੜੇ ਸਾਡੀਆਂ _ਪੈਲੀਆਂ 
ਮੁਸਕਰਾ ਰਹੀਆਂ ਹਨ । ਸ਼ਾਲੀ ਧਾਨ ਦੀਆਂ ਫਸਲਾਂ ਪੱਕ ਗਟੀਆਂ_ ਨੇ । ਉਹ ਸੌਨੇ _ਰੈਗੀਆਂ 
ਹੋ ਗਈਆਂ ਨੇ । ਜਦੋਂ ਅਸੀਂ ਇਹਨਾਂ ਨੂੰ ਪੀਹਂਗੇ ਤਾਂ ਸਾਨੂੰ ਸਾਡੇ ਖ/ਣ ਲਈ ਵਧੀਆ _ਚੀਰਾ 
ਬਣ ਜਾਏਗਾ । ਰੱਬ ਦੇ ਵਾਸਤੇ ਇਹ ਦੋਸ ਨਾ ਛੱਡੀ । _ . 

8. ਰਾਤ ਦੀ ਚੁਪ ਚਾਂ, ਮਹੂਆ ਤੇ ਨਾਦਰ ਚੰਢ ਮਿਲਦੇ ਹਨ 

ਫੱਗਣ ਮੁਕਣ ਹੀ ਵਾਲਾ ਹੈ .ਤੇ ਪ੍ਰਕਿਰਤੀ ਉਤੇ ਚੋਤਰ ਦੀ ਮੁਸਕਣੀ ਆ - ਵੀ ਗਈ 

ਹੈ । ਬਿਰਛਾਂ ਦੀਆਂ ਟਾਹਣੀਆਂ ਤੋਂ" ਪਪੀਹੇ ਦੇ ਬੋਲ ਸੁਣੀਂਦੇ ਪਏ ਹਨ । ਇਹ ਗਾਉਂਦਾ . ਹੈ 

“ਗੂ-ਓ' ਸ਼ਾਲੀ_ਧਾਨ ਦੀ ਫਸਲ ਦੇ ਜਿਸ_ ਦੀਆਂ ਮੌੰਜਰਾਂ_ਪਕੇ _ਦਾਣਿਆਂ ਨਾਲ ਭਰੀਆਂ 

ਹੋਈਆਂ ਹਨ, ਖੋਤਾਂ ਉਤੇ ਜਾਦੂ ਕਰ ਦਿਤਾ ਹੈ । ਅੱਧੀ ਰਾਤੀਂ ਨਾਦਰ ਚੰਦ ਨੀਂਦਰ ”` 

ਜਾਗਿਆ । ਉਸ ਨੇ ਆਪਣੀ ਬੈਸਰੀ ਫੜੀ ਤੇ ਉਸ ਰਾਹੀ” ਮਰੂਆ ਨੂੰ ਸੁਨੇਹਾ _ਘਲਿਆ' 
ਆਸਮਾਨ ਵਿਚ ਚੰਡੋਲ ਗਾ ਰਹੀ ਸੀ । . 

ਬੈਸਰੀ ਦੀ ਅਵਾਜ਼ ਸੁਣ ਕੇ ਸੁੰ ਦਰੀ ' ਜਾਗੀ । ਸਾਰੇ ਘਰ ਨਵੇਂ ਬਣੇ _ਸਨ ਤੇ ਬਾਜ਼ੀਗਰ 
ਉਹਨਾਂ ਵਿਚ ਘੂਕ ਸੁਤੇ ਪਏ ਸਨ । ਬੈਸਰੀ ਉਸ ਨੂੰ ਪਾਗਲ ਬਣਾ ਰਹੀ ਸੀ । ਉਹ ਘਰ ਵਿਚੋਂ” 
ਬਾਹਰ ਨਿਕਲ ਆਈ ਪੌਲੇ ਪੈਰੀ ਮੁਟਿਆਰ ਦਰਿਆ ਦੇ ਪੁੱਤਣ ਵੱਲ ਟੁਰ ਪਈ । ਉਥੇ ਉਸ ਦਾ 
ਨਾਦਰ ਚੰਦ ਨਾਲ ਮੇਲ ਹੋਇਆ, ਉਹ ਜਿਹੜਾ ਆਪਣੇ ਵਲਵਲੇ ਵਿਚ ਮਸਤ ਬੈਸਰੀ ਵਜਾ ਰਿਹਾ 
ਸੀ । ਉਹ ਭਜ ਕੇ ਉਸ ਦੇ ਗਲ ਨਾਲ ਲਗ ਗਈ । ਨਾਦਰ ਚੋਦ ਨੇ _ਪਿਆਰ ਨਾਲ ਉਸ ਨੂੰ 
ਕਿਹਾ “ਮੈ ਆਪਣੇ ਮਾਪੇ ਮਹਿਲ ਤੇ ਦੌਲਤਾਂ ਛਡ ਦਿਆਂਗਾ । ਤੋਰੇ ਨਾਲ ਮੈ“ ਕਿਸੇ _ਦੂਰ ਦੇਸ 
ਚਲਾ ਜਾਵਾਂਗਾ ।'” 

ਬਾਜ਼ੀਗਰ ਕੁੜੀ ਅਕਲ...“ 
ਪਿੰਜਰੇ ਵਿਚ ਪਾਏ ਪੰਛੀ ਵਾਂਗ ਬੇਵਸ ਹਾਂ । ਮੇਰੇ ਢੋਲ ! ਜੇ ਤੂੰ. ਫੁਲ ਹੁੰਦਾ ਤਾਂ ਮੈ 
ਆਪਣੀਆਂ ਮੋਢੀਆਂ ਵਿਚ ਲੁਕਾ ਲੈ'ਦੀ । ਮੈ” ਤੇਰੀ ਸਹੁੰ ਖ! ਕੇ.ਆਖਦੀ ਹਾਂ ਕਿ 


ਤ੍/ 


ਿ 


ਅਪ ਨੂੰ. ਖਤਮ ਕਰ ਲਵਾਂਗੀ । ਆ, ਅਸੀਂ -ਵੱਖ਼ ਵੱਖ ਹੋ ਜਾਈਏ । ਮੈਨੂੰ ਛੱਡ ਦੇ `ਤੇ ਆਪਣੇ 
ਖ਼ਹਿਲ ਨੂੰ ਮੁੜ ਜਾ । ਮੈ ਤੈਨੂੰ ਵਾਸਤਾ ਪਾਉੱਦੀ ਹਾਂ ਕਿ ਮੋਰੇ ਲਈ ਔਖਾ ਨਾ ਹੋ ।” 

ਭੁੱਬਾਂ ਮਾਰ ਕੇ ਉਸ ਨੇ ਗੱਲ ਏਥੇ ਖਤਮ ਕਰੋਂ ਦਿੱਤੀ ।. ਦੋਵੇ“ ਇਸ ਤਰ੍ਹਾਂ ਗੱਲਾਂ ਕਰ ਰਹੇ 
ਸਨ ਪਰ ਇਕ ਵਿਨ੍ਹਵੀਆਂ ਅੱਖਾਂ ਜੋੜਾ ਉਹਨਾਂ ਤੋ ਅੰਕ ਉਹ ਉਵ 
ਉਹ ਥੋੜ੍ਹਾ ਜਿਹਾ ਪਿਛੇ ਉਹਨਾਂ ਦੀ ਪੈੜ ਉਤੇ ਸੀ । 
ਮ ਕਉ ਹਰ ਝੀਲ $ ਪਰਤ ਵਲੋਂ” ਝਾੜਿਆਂ ਤਾਂ ਨਾਵਸ” ਚੇ ਆਪਣੇ “#ਚਿਗ- ਨੰ 
ਮੁੜ ਆਇਆ। ਤੇ ਘੜਾ ਢਾਕੇ ਮਾਰੀ ਮਹੂਆ ਪੱਤਣ ਤੇ ਆ ਗਈ । 

9. ਉਸ ਸ਼ਹਿਰ ਵਿਚ ਉਹਨਾਂ ਦੀ ਅਖੀਰਲੀ ਮਿਲਣੀ 

"ਰਾਜਕੁਮਾਰ ਅੱਜ ਅਸਾਂ ਤੁਹਾਡਾ ਸ਼ਹਿਰ ਛੱਡ ਜਾਣਾ ਹੈ । ਮੈ“ ਆਪਣੇ ਮਾਲਕ--ਬਾਪ 
ਤੇ ਮਾਤਾ ਨਾਲ ਟੁਰ ਜਾਵਾਂਗੀ । ਇਹ ਅਤ ਹੈ, ਹੁਣ ਅਸੀ" ਹੋਰ ਨਹੀਂ _ਮਿਲਾਂਗੇਂ । ਅਗੇ ਤੋੰ 
ਅਸੀਂ ਕਦੀ ਵੀ ਇਕ ਦੂਜੇ ਦੇ ਮਥੇ ਨਹੀਂ ਲਗਾਂਗੇ । ਕਿੰਨੇ ਜ਼ੁਲਮ ਦੀ ਗੱਲ ਹੈ ! ਸੈ ਤੈਨੂੰ 
ਵੇਖਣ ਤੋ" ਬਿਨਾਂ ਕਿਵੇ' ਜੀਊ"ਦੀ ਰਹਾਂਗੀ ? ਸੈਂ ਇਕ ਬੇਆਸਰਾ ਨਾਰ ਹਾਂ ਤੇ. ਮੈਨੂੰ ਆਪਣੀ ਪੱਤ 
ਅਤੇ ਕੁਲ ਵੱਲ ਵੇਖਣਾ ਚਾਹੀਦਾ ਹੈ, ਮੈਂ ਆਪਣੇ ਬਜ਼ੁਰਗਾਂ ਦੀ ਮਰਜ਼ੀ ਦੇ ਉਲਟ ਕਿਵੇਂ ਟੁਰਾਂ ? 
ਸੈਂ ਆਪਣਾ ਪਿਆਰਾ ਬਾਗ਼ _ਵਿਚਲਾ ਘਰ_ਛੱਡ ਰਹੀ ਹਾਂ ਤੇ ਤੈਨੂੰ ਵੀ ਛੱਡ ਰਹੀ ਹਾਂ । ਹਾਏ / 


ਦਾ ਬਣਿਆ ਚੀਰਾ ਖਵਾਂ ਕੇ ਬੜੀ ਖੁਸ਼ ਹੋਵਾਂਗੀ ।' 
“ਪਰ ਕੀ ਜਾਣੀਏ ਇਹ ਅਖ਼ੀਰਲਾ ਮੇਲ ਹੋਵੇ ਤੇ ਅਜ ਮੁੜਕੇ ਕਦੀ ਵੀ ਇਕ ਜੋ 


ਦੇ ਮੱਥੇ ਨਾ ਲਗੀਏ ।'” 

1 10. ਬਾਜ਼ੀਗਰ ਉਸ ਥਾਂ ਨੂੰ ਛਡ ਜਾਂਦੇ ਹਨ 
'“ਮੋਰਾ ਸ਼ੱਕ ਠੀਕ ਨਿਕਲਿਆ ਹੈ, ਮੰ“ ਇਕ ਪਲ ਵੀ ਹੋਰ ਏਥੇ ਨਹੀ" ਰਹਿਣਾ, ਅਗ ਵਿਚ 

ਪੈਣ ਬਾਗ਼ ਤੇ ਮਕਾਨ । ਮੈਨੂੰ ਸ਼ਾਲੀ ਦੀ ਫਸਲ ਦੀ ਵੀ, ਜਿਹੜੀ ਇਸ ਵੇਲੌਂ ਪਕੀ ਹੋਈ ਹੈ, ਕੋਈ 

ਪਰਵਾਹ ਨਹੀਂ ਮੈ ਤੈਨੂੰ ਆਪਣੀ ਜਾਨ ਦਾ ਵਾਸਤਾ ਪਾ ਕੇ _ਆਖਦਾ ਹਾਂ, ਭਰਾਂ ਸਾਨੂੰ ਇਕ ਦਿਨ 

ਵੀ ਹੋਰ ਏਥੇ ਨਹੀ' ਰਹਿਣਾ ਚਾਹੀਦਾ ।'' 


`_ਉਹਨਾਂ ਆਪਣੇ 'ਵਝ ਤੇ ਰਸੇ ਤੇ ਹੋਰ ਆਪਣਾ ਸਾਰਾ' ਸਸਿ ?< 
ਦੁ ਵਿ ਲੇ ਕਰ ਬਾਣ ਜਲ ਚ ਦ ਦੋ ਛਡ ਕੇ ਭੱਜ ਗਏ । 

. ਜਿਹੜੇ ਸੰਦਰ ਘਰ ਉਹਨਾਂ ਬਣਾਏ ਸਨ, ਉਹ _ਛਡ ਗਏ, ਤੇਂ ਨਾਲੇ ਖੜੀਆਂ ਫਸਲਾਂ ਤੇ 
€ਲਾਂ ਦੇ ਬਾਗ । ਲਕੀਂ ਉਹਨਾਂ ਦੇ ਇਸ ਤਰ੍ਹਾਂ ਚਾਨਚਕ ਭਜ ਜਾਣ ਉਤੇ ਝੜੇ ਹੈਰਾਨ ਸਨ । 

ਪਰ ਜਦੋਂ ਛੋਟੇ ਸਰਦਾਰ ਨੇ ਇਹ ` ਸੁਣਿਆ, ਉਸ . ਵੇਲੇ ਉਹ ਅਜੇ ਰੋਟੀ ਖਾਣ ਬੈਠਾ ਹੀ 
ਸੀ । ਜਿਹੜੀ ਗਰਾਹੀ ਉਹ ਮੂੰਹ ਵਿਚ ਪਾਣ ਲਗਾ ਸੀ ਉਹ ਉਸ ਦੇ ਹਥੋਂ ਡਿਗ ਪਈ । ਉਸ ਦੇ 
ਮਾਪਿਆਂ ਉਸ ਤੋਂ` ਵਾਰ ਵਾਰ ਪੁਛਿਆ ਪਰ ਉਸ ਨੌ ਕੋਈ ਜਵਾਬ ਨ ਦਿਤਾ । ਲੌਕੀ ਕਹਿਣ ਲਗ ` 
ਪਏ'ਛੋਟੇ ਸਰਦਾਰ ਦਾ ਸਿਰ ਫਿਰ ਗਿਆ ਹੈ । 

11. ਨਾਦਰ ਚੋਦ (ਇਕੱਲਾ) 


'' ਇਸ ਮਕਾਨ ਦੀ ਛਤ ਦੀ ਕਿਸੇ ਮੁਰੈਮਤ ਨਹੀ ਕੀਤੀ ਤੋਂ ਇਹ ਡਿਗ ਰਿਹਾ ਹੈ । ਪੈਛੀ 
ਉਡ ਗਿਆ ਹੈ, ਪਿੰਜਰਾਂ ਰਹਿ ਗਿਆ ਹੈ । ਏਥੇ ਉਹ ਵਿਹੜੇ ਵਿਚ ਇਕਲੀ ਬਹਿੰਦੀ ਹੁੰਦੀ ਸੀ ਤੇ 
ਝੜੀ ਚਤੁਰਾਈ ਨਹੀਂ” ਬਿਨਾਂ ਧਾਗੇ ਤੋਂ ਫੁੱਲਾਂ ਦੇ ਹਾਰ ਗ੍‌ੰਦਦੀ ਹੁੰਦੀ ਸੀ । 

''ਦਿਨ ਤੇ ਮਹੀਨੇ ਲੰਘ ਗਏ ਹਨ ਤੇ ਹੁਣ ਅਸੀਂ ਇਕ ਦੂਜੇ ਨੂੰ ਕਦੀ ਵੀ ਨਹੀਂ ਮਿਲਾਂਗੇ । 
ਮੇਂ ਇਕ ਪੁੱਕਾ ਬ੍ਰਾਹਮਣ ਸਾਂ ਪਰ ਮੌਰੇ ਮਥੇ ਤੇ ਕੁਝ ਹੋਰ ਹੀ ਲਿਖਿਆ ਹੋਇਆ ਹੈ ।'” 

`_ ਨਾਦਰ ਚੋਦ ਆਪਣੀ ਮਾਂ ਨੂੰ 
“ਮਾਂ ਮੈਨੂੰ ਚੌਲ ਰਿਨ੍ਹ ਦੇ ? ਮੋਰੇ ਰਾਹ ਵਿਚ ਨਾ ਖਲੋ । ਮੈ ਦੂਰ ਦੇਸਾਂ ਨੂੰ ਜਾਣਾ ਹੈ । ਦੂਰ 
ਦੁਰਾਡ ਤੀਰਥਾਂ ਦੀ ਯਾਤਰਾ ਲਈ । ਮੈਨੂੰ ਆਗਿਆ ਦੇ, ਮਾਂ ।'” 
ਆ 

'' ਮੇਰੇ ਪੁੱਤਰ, ਤੂੰ ਮੈਨੂੰ ਆਪਣੀ ਜਾਨ ਨਾਲੋ ਵੀ ਵਧ ਪਿਆਰਾ ਹੈ' । ਤੇਰੇ ਤੋਂ ਇਕ ਪਲ 
ਲਈ ਵਖ ਹੋਇਆਂ ਮੈਨੂੰ ਜੁਗਾਂ ਦੇ ਵਿਛੋੜੇ ਦੀ ਪੀੜ ਹੁੰਦੀ ਹੈ, ਮੇਰਾ ਇਕੱਲਾ ਪੁੱਤਰ । ਸਾਡੇ 
ਸ਼ਹਿਲ ਵਿਚੇ ਹੋਰ ਕਈਂ ਵੀ ਨਹੀਂ ਜਿਸ ਲਈ ਤ੍ਰਕਾਲੀਂ' ਦੀਵਾ ਬਾਲਾਂ । ਤੇਰੇ ਨਾਲ ਮੈ ਮੈਗਤੀ 
ਬਨਣ ਨੂੰ ਵੀ ਤਿਆਰ ਹਾਂ ਪਰ ਤੋਰੇ ਬਿਨਾਂ ਮੈਨੂੰ _ ਮਹਿਲਾਂ ਦਾ ਸੁਖ ਵੀ ਪਰਵਾਨ ਨਹੀਂ । ਮੋਰੇ 
ਬਚੇ ਜਦੋ ਤੂੰ ਇਆਣਾ ਸੈ” ਤਾਂ ਮੈਂ ਸਿਆਲ ਦੀਆਂ ਕਿੰਨੀਆਂ ਰਾਤਾਂ ਤੇਰੀ ਸੰਭਾਲ ਲਈ ਜਾਗ- 
ਦਿਆਂ ਕਣੀਆਂ । ਕਿੰਨੇ ਦੁਖ ਤੇ ਫਿਕਰ ਮੈ“ ਝੁੱਲੋਂ ਜਦੋਂ ਮੈ” ਤੈਨੂੰ ਆਪਣੀ ਸਾੜੀ ਨਾਲ ਕਜਦੀ 
ਹੁੰਦੀ ਸਾਂ ਭਾਵੇ“ ਮੋਰੀ ਆਪਣੀ ਕੰਡ ਸੀਤ ਪਾਲੋ ਵਿਚ ਨੰਗੀ ਹੁੰਦੀ ਸੀ । ਮਾਂ ਦੇ ਹਿਰਦੇ ਦੀਆਂ 
ਬੀੜਾਂ ਕੋਣ ਪਰਗਟ ਕਰ ਸਕਦਾ ਹੈ । ਜੇ ਕਿਧਰੇ ਦੂਰ ਦ੍ਰਾਡੇ, ਪਰਦੇਸ ਵਿਚ ਪੁੱਤਰ ਨੂੰ ਕੁਝ ਹੋ 
ਜਾਵੇ ਤਾਂ ਹੌਰ ਕਿਸੇ ਨੂੰ ਪਤਾ ਲਗਣ ਤੋਂ“ ਪਹਿਲਾਂ ਕਿਸੇ ਅਸਚਰਜ ਤਰੀਕੇ ਨਾਲ ਮਾਂ ਦੇ ਦਿਲ 
ਵਿਚ ਖਬਰ ਅਪੜਦੀ ਹੈ । ਨਹੀਂ ਮੈ" ਤੇਰੇ ਨਾਲੋ ਵਖ ਹੌਣ ਨੂੰ ਰਾਜੀ ਨਹੀ/ ਹੋ ਸਕਦੀ । ਮੇਰੇ 
ਪਿਆਰੇ ਬਚੇ ਜੋ ਤੂੰ ਮਹਿਲ ਛਡ ਕੇ ਟੁਰ ਗਿਆ ਤਾਂ ਮੋਰਾ ਦਿਲ ਟੋਟੇ ਟੋਟੇ ਹੋ ਜਾਏਗਾ ਤੋ ਮੈ” 
ਮਰ ਜਾਵਾਂਗੀ ।” 


12. ਨਾਦਰ ਚੈਦ ਆਪਣਾ ਘਰ ਛਡ ਜਾਂਦਾ ਹੈ 
ਡੂੰਘੀ ਰਾਤ ਸੀ । ਨਾਮੁਰਾਦ ਨਾਦਰ ਚੰਦ ਨੇ ਕੀ ਕੀਤਾ ? ਉਹ ਚੁਪ ਚੁਪੀਤਾ ਆਪਣੀ 


ਮੀ  (ਬਆ,ਕ ਜਲ ਪਲ 


ਕੇ ਉਸ ਨੇ ਕਿਹਾ, "ਅਜ 


ਕੀਤਾ। 
ਉਸ ਰਾਤ ਦੀ ਉਸ ਹਨੇਰੀ ਤੇ ਸੁਨਸਾਨ ਘੜੀ ਨਾਦਰ ਚੰਦ 
ਫਕੀਰ ਹੋ ਗਿਆ । 
13. 


ਜਿਹੜੀਆਂ ਜੈਤਰ ਪਹਾੜੀਆਂ ਦੀਆਂ _ਉਹ ਗੱਲਾਂ ਕ 
ਵਾਂਗ ਨਾਦਰ ਚੰਦ ਦਿਨ ਰਾਤ ਭੌਦਾ ਰਹਿੰਦਾ । ਰਾਹੇ ਰਾ 
ਨੂੰ ਪੁਛਦਾ, ਤੁਸਾਂ ਕੋਈ ਬਾਜ਼ੀਗਰਾਂ ਦਾ ਡੇਰਾ _ਜਾਂਦਾ ਵੇਖਿਆ 


ਭੱਜ ਤੇ ਖੋਡ ਰਹੇ ਹਦ । ਸਾਡਾ ਰਾਜਕੁਮਾਰ ਉਹਣਾਂ ਨੂੰ ਪੂਛਦਾ ਰ੍ 


ਹੈ ? ਉਹਦੀਆਂ ਅੱਖਾਂ ਤਾਰਿਆਂ ਦੇ ਜੋਟੇ ਵਰਗੀਆਂ ਸੌਹ 
ਵਰਗੇ । ਕੀ ਮੋਰੀ ਪਿਆਰੀ ਤੋਤੀ ਇਹਨਾਂ ਅਸਮਾਨਾਂ ` 
ਉਚੇ ਵੰਝਾਂ ਉਤੇ ਚੜ੍ਹ ਜਾਂਦੀ ਹੈ ਤੇ ਰਸੇ ਉਤੇ _ਨਚਦੀ 
ਨਾਲ ਉਹਦੇ ਮੂੰਹ ਉੜੇ ਡਿਗਦੇ ਹਨ । ਜੇ ਅਨ੍ਹੇਰੇ ਕੌਠੇ 
ਰੰਗ ਉਜਲ ਸੋਨੇ ਵਾਂਗ ਚਮਕਾਂ ਮਾਤਦਾ ਹੈ । ਇਹੋ ਜਿਹੀ 
ਥਾਓ” ਥਾਈ' ਭਾਉ'ਦਾ ਫਿਰਦਾ ਹੈ । ਬਾਗਾਂ ਵਿਚ ਫੁੱਲ ਸ 
ਕੋਈ ਨਹੀਂ ਪਹੁੰਚ ਸਕਦਾ । ਮੈ ਉਹਦੇ ਪਿਛੇ ਸੁਦਾਈ ਹੋਇਮ 
ਇਸ ਦਰਿਆ ਦੇ ਪੱਤਣ ਦੀਆਂ ਪੌੜੀਆਂ ਕਿਡੀਆਂ ! 
ਹੀ ਉਸ ਨੇ ਆਪਣਾ ਘੜਾ ਇਹਨਾਂ ਪੌੜੀਆਂ ਤੌਂ ਭਰਿਆ 
ਖੁਸ਼ੀ ਡੁਬਣਾ ਕਬੂਲ ਕਰਦਾਂ ਹਾਂ ਜਿਸ ਨੂੰ ਉਸ ਦੇ ਪੈਰਾਂ ਦੀ 
“. ਇਸ ਰਾਹ ਤੋਂ ਉਹ ਲੰਘਦਾ ਹੈ । 
ਉਸ ਨੂੰ ਵੇਖ ਕੇ ਕਿੰਨਾ ਖੁਸ਼ ਹੁੰਦਾ ।'' 
__ _ “' ਹਾਏ, ਮੈਂ ਤੈਨੂੰ ਕਿਸ ਤਰ੍ਹਾਂ 


__ਪੰਛੀਓ ! ਤੁਹਾਨੂੰ ਢੂਰ ਦੂੰਰ ਤਾਈ" ਦਿਸਦਾ ਹੈ । ਤੁਸੀ ਮਨੂੰ ਦਸ ਸਕਦੇ ਹੋ ਕਿ ਬਾਜ਼ੀਗਰ ਕਿਸ 
ਰਾਹੇ ਗਏ ਹਨ । 


ਜਿਸ ਥਾਂ ਤੇ ਮਹੂਆ ਨੇ ਆਪਣੀ ਰੋਟੀ ਪਕਾਈ ਹੁੰਦੀ ਉਸ ਨੂੰ ਉਹ ਜਿਨ੍ਹਾਂ ਤੋ ਥੁਝ ਲੈਂਦਾ 
ਉਥੇ ਉਹ ਬਹਿ ਜਾਂਦਾ ਤੇ ਰੋਂਦਾ । ਉਹ ਘੋੜਿਆਂ ਦੇ ਪੈਰਾਂ ਦਾ ਖੁਰਾ ਲਭ ਲੈੱਦਾ ਤੇ ਬਾਜ਼ੀਗਰਾਂ 


`ਦੀਆਂ ਬਕਰੀਆਂ ਦਾਂ ਮਰੋਡਿਆ ਹੋਇਆ ਘਾਹ । ਉਹ ਸਮਝ ਲੈਦਾ ਕਿ ਫੱਗਣ ਚੌਤਰ ਵਿਚ ਉਹ _ 


ਉਥੇ ਸਨ । ੧ । । 

ਵਸਾਖ ਤੋਂ ਜੇਠ ਇਸੇ ਤਰ੍ਹਾਂ ਲੰਘ ਗਏ । ਨੌਜਆਨ _ ਪਾਂਧੀ,ਇਸ _ਉਜਾੜ ਦੇ ਉਚੇ ਨੀਵੇ` 
ਰਸਤਿਆਂ ਉਤੇ ਹੰਝੂ ਕੇਰਦਾ ਅਤੇ ਟਕਰਾਂ ਮਾਰਦਾ ਰਿਹਾ । 

ਫਿਰ ਹਾੜ ਤੇ ਸਾਉਣ ਅਗੇ ਪਿਛੇ ਆਏ । ਬਦਲ ਗਜਦੇ, ਤਬਕਾਂ ਮਾਰਦੇ ਪੂਰਬੀ ਤੋਂ 
ਪਛਮੀ ਦਿਸ ਹੱਦੇ ਵਲ ਲੰਘ ਗਏ । ਇਸੇ ਤਰ੍ਹਾਂ ਭਾਦਰੋਂ` ਤੇ ਅਸੂ ਗੁਜ਼ਰੇ । ਇਹ ਸਾਰੇ ਮਹੀਨੇ 
ਨਾਦਰ ਚੰਦ ਬਾਜ਼ੀਗਰ ਕੁੜੀ ਨੂੰ ਹਰ ਪਾਸੇ ਲਭਦਾ ਦਿਨ ਰਾਤ ਭੌਂਦਾ ਰਿਹਾ । __ 

ਕੱਤੇ ਦੇ ਮਹੀਨੇ ਉਸ ਦੇ ਘਰ ਦੁਰਗਾ ਦੇਵੀ ਦੀ ਬੜੀ ਸਜ ਧਜ ਨਾਲ ਪੂਜਾਂ ਹੁੰਦੀ ਹੁੰਦੀ 
ਸੀ । ਉਸ ਦੇ ਮਾਪੇ ਫਿਸ ਪਏ ਤੇ ਐਗ ਸਾਕ ਸੌਗ ਵਿਚ ਡੁਬੇ ਰਹੇ । ਦੇ 

ਤੇਂ ਉਹ, ਕਦੀ ਧੂਪ ਵਿਚ ਸੜਦਾ ਤੇ ਕਦੀ ਮੀਂਹ ਵਿਚ ਭਿਜਦਾ ਇਕਲਾਂ ਹੀ ਆਪਣੇ 
ਦਿਨ ਅਤੇ ਰਾਤਾਂ ਦੂਖ ਵਿਚ ਕਣਦਾ ਰਿਹਾ । ਕੱਤੇ ਦੇ ਮਹੀਨੇ ਬੰਗਾਲ ਦੀਆਂ ਮਾਵਾਂ ਨੇ ਕੱਤਕ 
ਦੇਵਤਾ ਦੀ ਪੂਜਾ ਕੀਤੀ ਤੇ ਆਪਣੇ ਪੁੱਤਰਾਂ ਦੀ ਸੁਖ ਮੈਗੀ । ਪਰ ਉਸ ਦੀ ਮਾਂ ਵਿਚਾਰੀ ਦੀਆਂ 
ਰੋ ਰੋ ਕੇ ਅਖਾਂ ਗਲ ਗਈਆਂ ਸਨ । 

_ ਮੱਘਰ ਵਿਚ ਜਦੋਂ ਪਾਲਾ ਅਜੇ ਬਹੁਤਾ ਮਚਿਆ ਨਹੀਂ” ਸੀ, ਕੇਗਸ਼ਾ ਦਰਿਆ ਦੇ ਕੰਢਿਆਂ 
ਦੇ ਉਤੇ ਚਾਨਚਕ ਉਸ ਨੂੰ ਮਹੂਆ ਮਿਲ ਪਈ । ਇਸ ਤਰ੍ਹਾਂ ਹੋਇਆ ਜਿਵੇ" ਸ੍ਕੇਬੁਲਾਂ ਨੂੰ ਪਾਣੀ 
ਦੀ ਬੂੰਦ ਮਿਲ ਜਾਂਦੀ ਹੈ । ਜਾਂ ਜਿਵੇ' ਮਧ-ਮੱਤੀ ਮਥੀ ਨੂੰ ਪੂਰੇ ਖਿੜੇ ਕੰਵਲ ਦੀ ਖੁਸ਼ਬੋ ਆ ਜਾਂਦੀ 


ਹੈ। 
ਰ੍ 14. ਪਰਾਹੁਣਾ 
ਅਜ ਘਰ ਵਿਚ ਇਹ ਵਾਢਾਂ .ਆਦਮੀ ਪਰਾਹੁਣਾ _ਆਇਆ ਹੈ । ਮਹੂਆ ਪੜਾ ਫੜ ਕੇ 
ਦਰਿਆ ਉਤੇ ਪਾਣੀ ਲੈਣ ਜਾਂਦੀ ਹੈ । ਡੇਰੇ ਦੇ ਲੌਕ ਆਪੇ ਵਿਚ ਹੌਲੀ ਜਿਹੀ ਆਖਦੇ ਹਨ” ਇਸ 
ਵਿਚਾਰੀ ਦਾ ਜੋਬਨ ਪੀਲਾ ਪੈ ਕੇ ਹੁਣ ਫਲ ਗਿਆ ਹੈ । 
ਇਹ ਨਾਂ ਰਾਤ ਨੂੰ ਸੌਦੀ ਹੈ ਤੇ ਨ ਕੁਝ ਖਾਂਦੀ ਹੈ । ਆਂਹਦੀ ਹੈ ਮੋਰੇ ਸਿਰ ਵਿਚ ਪੀੜ ਹੈ 
ਜਿਹੜੀ ਮੈਨੂੰ ਝਲੀ ਬਣਾ ਦੇ'ਦੀ ਹੈ । ਮੋਰਾ ਸਰੀਰ ਹਰ ਵੇਲੇਂ ਪੀੜ ਕਰਦਾ ਰਹਿੰਦਾ ਹੈ । ਆਪਣੀ 
ਸਾੜੀ ਭੋਂਇ ਉਤੇ ਵਿਛਾ ਕੇ ਉਤੇ ਲੋਟ ਜਾਂਦੀ ਹੈ ਤੇ ਰੋਂਦੀ ਗਹੈਦੀ ਹੈ । 
““ ਉਹ ਘਟ ਵਧ ਹੀ ਕਦੀ ਰਿਨ੍ਹਦੀ _ਪਕਾਂਦੀ ਹੈ ਜਾਂ ਸਹੇਲੀਆਂ ਨਾਲ ਖੇਡਦੀ ਹੈ । ਛੇ 
ਮਹੀਨੇ ਇਸ ਤਰ੍ਹਾਂ ਲੰਘ ਲਏ ਹਨ ਤੇ ਹੁਣ ਉਸ ਦੇ ਜੀਉਣ ਦੀ ਆਸ ਬਾਕੀ ਨਹੀਂ।'' 
“ਪਰ ਅਜ ਤੇ ਕੁਝ ਵਖਰੀ ਹੀ ਵਾ ਵਗੀ ਹੈ, ਡੇ ਮਹੀਨਿਆਂ ਦੀ ਮਰੀ ਹੋਈ ਨੂੰ ਫਿਰ ਜਾਨ 
ਪੈ ਗਈ ਹੈ । ਰਸ] 7੧ ੮6 ਕਿ 


.-_, ਉਹ ਨਦੀਂ ਦੇ ਪੱਤਣ ਉਤੇ ਜਾਂਦੀ ਹੈ ਤੇ ਆਪਣੀ ਰੋਟੀ ਪੜਾਂਦੀ ਹੈ, ਪ੍ਰਾਹੁਣਾ ਆਪਣੀ ਜਾਤ 
ਵਰਨ ਤਿਆਗ ਕੇ ਉਹ ਰੋਟੀ ਖਾਂਦਾ ਹੈ । 

ਹੱਮਰਾ ੧ (ਲੋ. 
.___ “ਮੈਨਕਾ ਭਰਾ, ਅੱਜ ਮੈ" ਇਹ ਪਤਾ ਕੱਢਾਂਗਾ ਕਿ ਇਹ ਪਰਦੇਸੀ ਕਿਸ ਕਿਸਮ ਦਾ ਆਦਮੀ 
ਹੈ।” ( ਪਰਾਹੁਣੇ ਨੂੰ ) ''ਛੋਹਰਾ, ਤੂੰ ਮੇਰੇ ਕੋਲ ਈ ਰਹੋ । ਸਾਡਾ ਕੌਮ ਵੰਝਾਂ ਤੇ ਰਸਿਆਂ ਨਾਲ 
ਬਾਜ਼ੀਆਂ ਪਾ ਕੇ ਵਿਖਾਣਾ ਹੈ । ਮੈ ਤੈਨੂੰ ਆਪਣਾ ਕਸਬ ਸਿਖਾ ਲਵਾਂਗਾ । ਤੂੰ ਧਿਆਨ _ਨਾਲ 
ਸਿਖ ਲਈਂ । ਸਾਰਾ ਵਰ੍ਹਾ ਅਸੀਂ ਪਿੰਡਾਂ ਵਿਚ ਫਿਰ ਕੇ ਆਪਣੇ ਕਰਤਬ ਵਿਖਾਂਦੇ ਹਾਂ । 

15. ਹੋਮਰਾਂ ਮਹੂਆ ਨੂੰ ਇਕ ਛੁਰੀ ਦੇੱਦਾ ਹੈ 

“ਰਾਤ ਨੇਰ੍ਹੀ ਸੀ ਤੇ ਅਸਮਾਨ ਵਿਚ ਤਾਤੇ ਚਮਕ ਰਹੇ ਸਨ । ਬਾਜ਼ੀਗਰਾਂ ਦੇ ਸਰਦਾਰ 
ਹੋਮਰਾ ਨੇ ਬਹੁਤ ਦੇਰ ਸੋਚ ਵਿਚਾਰ ਕੀਤੀ ਤੇ ਫਿਰ ਕੁਝ ਕਰਨ ਦਾ ਨਿਸਚ ਕੀਤਾ । 
,___ ਕਾਂਗਸਾ ਨਦੀ ਦੇ ਕੰਢਿਆਂ ਉਤੇ ਇਕ ਹੀਜਲ ਦਾ ਦਰਖਤ ਸੀ । ਨਾਦਰ ਚੰਦ ਉੱਥੇ ਪੱਤਰਾਂ 
ਦਾ ਵਿਛੌਣਾ ਬਣਾ ਕੇ ਸੁਤਾ ਪਿਆ ਸੀ । 

ਮਹੂਆ ਅਰਾਮ ਨਾਲ ਆਪਣੀ ਮੋਜੀ ਉਤੇ ਸੁਤੀ ਪਈ ਸੀ । ਹੋਮਰਾ ਉਸ ਦੇ ਕੋਲ ਗਿਆ 
ਤੇ ਉਚੀ ` ਸਾਰੀ ਆਖਿਆ, ਜਾਗ ਮੋਰੀ ਬੱਚੀ । ਮੈ` ਸੋਲਾਂ ਸਾਲ ਤੇਰੀ ਪਰਵਰਿਸ਼ ਕੀਤੀ ਹੈ, 
ਅੱਜ ਤੂੰ ਮੇਰਾ ਆਖਾ ਮੈਨ। ਮੈ" ਆਪਣੀ ਸਾਰੀ ਘਾਲ ਦਾ ਇਹੀ ਫਲ ਮੈਗਦਾ ਹਾਂ ।” 

ਮਹੂਆ ਆਪਣੇ ਪਰਾਹੁਣੇ ਦੇ ਸੁਫ਼ਨੇ ਲੈ ਰਹੀ ਸੀ । ਆਪਣੇ ਪਿਤਾ ਦੀ ਆਵਾਜ਼ ਬਦਲ 
ਦੀ ਗਰਜ ਵਾਂਗ ਉਸ ਦੇ ਕੰਨਾਂ ਕੋਲੋਂ ਲੰਘੀ । ਉਹ ਘਬਰਾ ਕੇ ਉਠ ਬੈਠੀ । ਜਦ ਉਸ ਅੱਖਾਂ 
ਖੋਲ੍ਹੀਆਂ ਤਾਂ ਉਹ ਉਸ ਦੇ ਪਾਲਕ--ਪਿਤਾ ਦੀਆਂ ਅੱਖਾਂ ਨਾਲ ਮਿਲੀਆਂ ਜਿਹੜੀਆਂ ਅੱਗ ਦੀਆਂ 
ਲਾਟਾਂ _ਵਾਂਗ ਭੱਖ ਰਹੀਆਂ ਸਨ । ਉਸ ਨੇ ਕਿਹਾ, “ਆਹ_ ਛੁਰੀ ਫੜ ਲੈ ਤੇ ਦਰਿਆ ਕੰਢੇ ਜਾ । 
ਉਥੇ ਨਾਦਰ ਚੰਦ ਸੁਤਾ ਪਿਆ ਹੈ । ਤੂੰ ਉਸ ਨੂੰ ਇਕ ਦਮ ਮਾਰ ਦਈ ਤੇ ਫਿਰ ਲਹੂ ਲਿਬੜੀ 
ਛੁਰੀ ਨਦੀ ਵਿਚ ਸੁਟ ਦੇਵੀਂ । ਤੈਨੂੰ ਪਾਲਣ ਵਿਚ ਮੈ" ਕਿੰਨੇ ਔਖ ਝਲੇ ਹਨ । ਮੋਰਾ ਸੱਚ 
ਮੰਨੀਂ । ਇਹ ਪਰਦੇਸੀ ਕਾਮਣ ਪਾਉਣੇ ਜਾਣਦਾ ਹੈ । ਉਹ ਸਾਡਾ ਦੁਸ਼ਮਣ ਹੈ । ਤੂ ਇਹ ਛੁਰੀ 
ਸਿਧੀ ਉਸ ਦੇ ਦਿਲ ਵਿਚ ਦੀ ਲੰਘਾ ਦੇਈਂ ।” 

ਚੰਦਰਮਾ ਨਹੀਂ ਦਿਸਦਾ ਸੀ ਤੇ ਜਿਹੜੇ ਤਾਰੇ ਪਹਿਲਾਂ ਨਜ਼ਰ ਪੈਦੇ ਸਨ _ਉਹ ਵੀ ਛੁਪ 
ਗਏ ਸਨ । ਸੁੰਦਰ ਅਕਾਸ਼ ਨੂੰ ਬੱਦਲਾਂ ਨੇ ਕੱਜ ਲਿਆ ਸੀ ਤੋਂ ਉਹ ਇਕ ਮੁਹਰਬੈਦ ਕਿਤਾਬ 
ਵਾਂਗ ਲਗਦਾ ਸੀ । 

ਉਹ ਪਲ ਦਾ ਪਲ ਝਿਜਕੀ ਪਰ ਫਿਰ ਉਸ ਨੇ ਛੁਰੀ ਫੜ ਲਈ । ਤੇ ਜਿਥੇ ਬ੍ਰਾਹਮਣ 
ਰਾਜਕੁਮਾਰ ਸੁਤਾ ਪਿਆ ਸੀ ਓਧਰ ਟੁਰ ਪਈ । ਉਸ ਦੀਆਂ ਲੌਮੀਆਂ ਜ਼ੁਲਫਾਂ ਆਪਣੇ ਲਹਿਰੀਏ 
ਨਾਚ ਵਿਚ ਉਸ ਦੇ ਗਿਟਿਆਂ ਨੂੰ ਛੁਹਣ ਦੀ ਚਾਹਣਾ ਕਰ ਰਹੀਆਂ ਸਨ_ਤੇ ਹੰਝੂ _ਉਸ ਦੀਆਂ 
ਅੱਖਾਂ ਵਿਚੋ” ਕਿਰ ਰਹੇ ਸਨ । ਉਹ ਝਲੀ ਜਹੀ ਹੋ ਰਹੀ_ਸੀ ਤੋਂ ਉਸ ਨੂੰ ਬਚ ਨਿਕਲਣ ਦਾ 
ਕੋਈ ਰਾਹ ਨਹੀ' ਸੁਝ ਰਿਹਾ ਸੀ । 


16. ਮਹੂਆ ਨਦੀ ਦੇ ਪੱਤਣ ਉਤੇ ਜਾਂਦੀ ਹੈ ਤੇ ਰੋਂਦੀ ਹੈ 
ਉਸ ਨੇ ਆਪਣੇ ਦਿਲ ਨੂੰ ਲੋਹੇ ਵਰਗਾ ਕਰੜਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸੁੜੇਂ . ਹੋਏ 
ਨਾਦਰ ਚੋਦ ਦੇ ਸਰ੍ਹਾਣੇ ਬੈਠੀ ਰਹੀ । ਹਾਏ, ਉਹ ਕਿੰਨਾ ਸੁਹਣਾ ਲੱਗਦਾ ਸੀ ! ਇਸ. ਤਰ੍ਹਾਂ 
ਲਗਦਾ ਸੀ ਜਿਵੇ" ਚੈਨ ਅਕਾਸ਼ ਤੋ" ਨਦੀ ਦੇ ਕੋਢੇ ਉਤੇ ਆ ਡਿੱਗਾ ਹੋਵੇ । ਉਸ ਨੇ ਇਕ ਵਾਗ 
ਛੁਰੀ ਚੁਕੀ ! ਫਿਰ ਦੂਜੀ ਵਾਰ ਚੁਕੀ !: ਤੇ ਫ਼ਿਰ ਤੀਜੀ ਵਾਰ ਚੁਕੀ !!! ਹਰ ਵਾਰ ਉਹ ਹੱਥ ਹਿਠਾਂ 
ਲੈ ਆਉਦੀ । ਫਿਰ ਉਸ ਨੇ ਹੌਲੀ ਜਹੀ ਕਿਹਾ, “ਮੇਰੇ ਮਾਹੀਆ, ਹੌਕ ਕਿੰਨਾ ਕੁ_ਚਿਗ.. 
ਸੁਤੇ ਰਹਿਣਾਂ ਈ । ਉਠ ਤੇ ਆਪਣੀ ਅਭਾਗਣ ਮਹੂਆ ਨੂੰ ਰੋਂਦੀ ਨੂੰ ਵੇਖ । ਮੋਰੇ _ਪਿਭਾ ਦਾ 
ਦਿਲ ਪੱਥਰ ਦਾ ਦਿਲ ਹੈ । ਉਸ ਦਾ ਇਹ ਹੁਕਮ ਹੈ ਕਿ ਮੈਂ ਤੈਨੂੰ ਮਾਰ ਦਿਆਂ । ਪਰ ਮੈਥੋਂ 
ਕਦੀ ਇਹ ਹੋ ਸਕਦਾ ਏ ? ਪੱਥਰ ਵਰਗਾ ਕਰੜਾ ਦਿਲ ਮੇਰੇ ਪਿਤਾ ਦਾ ਹੈ ਤੇ ਪੱਥਰ ਵਾਂਗ, 
ਕਰੜਾ ਦਿਲ ਮੇਰਾ ਆਪਣਾ ਹੈ । ਇਹ ਕੋਈ ਕਿਸ ਤਰ੍ਹਾਂ ਮੈਨ ਸਕਦਾ ਹੈ ਕਿ ਮੈਂ ਇਹੋ ਜਿਹੀ 
ਚੁੜੇਲ ਬਣ ਜਾਵਾਂਗੀ । ਤੇ ਤੈਨੂੰ ਮਾਰ ਕੇ ਘਰ ਮੁੜ ਜਾਵਾਂਗੀ । ਸਾਡਾ ਦੀਵਾ ਘਿਓ ਨਾਲ 
ਬਲਦਾ ਪਿਆ ਹੈ । ਇਹ ਦੀਵਾ ਮੈਂ ਆਪਣੀ ਛੂਕ ਨਾਲ ਕਿਸ ਤਰ੍ਹਾਂ ਬੁਝਾ ਸਕਦੀ ਹਾਂ । ਮੇਰੇ 
ਪਿਤਾ ਦਾ-ਹੁਕਮ ਮੌਤ ਦੀ ਸਜ਼ਾ ਵਰਗਾ ਨਿਰਦਈ ਹੈ । ਪਰ ਠਹਿਰ ! ਮੈਂ ਆਪਣੇ ਮਾਪਿਆਂ 
ਦਾ ਹੁਕਮ ਇਕ ਤਰੀਕੇ ਨਾਲ ਮੈਨ ਸਕਦੀ ਹਾਂ । ਇਹ ਛੁਰੀ ਮੈਨੂੰ ਦਿਸ ਰਹੀ ਏ ਨਾ $ ਇਸ ਦੇ 
ਫਲ ਨੂੰ ਜ਼ਹਿਰ ਲਗਾ ਹੋਇਆ ਹੈ । ਮੈ“ ਇਜ ਨੂੰ ਆਪਣੇ ਦਿਲ ਵਿਚ ਖੋਭ ਲਵਾਂਗੀ ।'' 
ਨਾਦਰ ਚੰਦ ਨੂੰ ਆਪਣੀ ਨੀਦ ਵਿਚ ਉਸ ਦੇ ਸੁਫ਼ਨੇ ਆ ਰਹੇਂ ਸਨ । ਤੇ ਹੁਣ ਜਦੋ ਉਸ 
ਨੂੰ ਜਾਗ ਆਈ ਤਾਂ ਉਸ ਨੇ ਉਸ ਨੂੰ ਆਪਣੀ ਜਾਨ ਲੈਣ ਲਈ ਦਿ੍‌ੜ ਵੇਖਿਆ । 


ਮਰੂਆ 
ਮੇਰੇ ਮਾਪੇ ਨਿਰਦਈ ਹਨ ਤੇ ਮੋਰਾ ਆਪਣਾ ਦਿਲ ਵੀ ਕੁਝ _ਘਟ ਨਿਰਦਈ ਨਹੀਂ” । 


ਉਹਨੇ ਮੈਨੂੰ ਹੁਕਮ ਕੀਤਾ ਕਿ ਤੈਨੂੰ ਮਾਰ ਦਿਆਂ ਤੇ ਏਸੇ ਕੌਮ ਹੀ ਮੈ ਏਥੇ ਆਈ ਹਾਂ । 
ਪਰ ਇਹ ਕਦੀ ਨਹੀਂ' ਹੋ ਸਕਦਾ । ਜੋ ਮੈ ਆਪਣੇ ਆਪ ਨੂੰ ਮਾਰ ਦਿਆਂ ਤਾਂ ਤੇਰੇ ਸਾਰੇ ਦੁਖ 
ਮੂਕ ਜਾਣਗੇ । ਨ ਦਅਭਜ ਕੇ. ਐਜਐ ਅਨ ਦਲ ਤੀ ਦੇ ਗਲ 


ਨਾਲ ਲਗ ਜਾ, ਜਿਸ ਦਾ ਲਾਲ ਤੂੰ ਹੈ' । ਵਿਆਹ ਲਈ ਕੋਈ ਸੁੰਦਣ ਮੁਟਿਆਰ ਲੱਭ ਲੌ. 
ਉਸ ਨਾਲ ਵਿਆਹ ਕਰ ਤੇ ਮੌਜਾਂ ਮਾਣ । ਤੂੰ ਉਚ-ਘਰਾਣੇ ਦਾ ਹੈ” ਰਾਜਕੁਮਾਰ । ਤੇਰੇ ਸੁਖੀ 
ਵਸਦੇ ਘਰ ਲਈ ਮੈ ਜਿਵੇ ਮੌਤ ਬਣ ਕੇ ਆਈ । ਮੈ” ਝੱਲੀ ਹੋ ਗਈ ਤੇ ਇਕ ਵੇਗ ਦੇ 
ਵਸ ਵਿਚ ਆ ਗਈ । ਇਹ ਨਾ _ਸੌਚਿਆ ਕਿ ਕੀ ਚੰਗਾ ਹੈ ਤੇ ਕੀ ਮਾੜਾ ਤੋਂ ਇਸ ਦਾ ਕੀ 
ਫਲ ਹੋਵੇਗਾ ।”' 
( ਉਹ ਛੁਰੀ ਨੂੰ ਆਪਣੀ ਹਿਕ ਵਿਚ ਖੋਭਣ ਦਾ ਜਤਨ ਕਰਦੀ ਹੈ । ਨਾਦਰ 
ਲੁ 'ਚੇਦ ਉਸ ਦਾ ਹੱਥ ਫੜ ਲੈਦਾ ਹੈ ਤੇ ਉਸ ਨੂੰ ਡਕਦਾ ਹੈ ) । 
ਨਾਦਰ ਚੋਦ 
''ਮਰੂਆ ਮੈਂ ਆਪਣੇ ਮਾਤਾ ਪਿਤਾ ਨੂੰ ਤੇ ਆਪਨੀ ਉਚੀ ਜਾਤੀ ਦੇ ਮਾਨ ਨੂੰ ਤਿਆਗਿਆ 
ਹੈ, ਸਭ ਤੋਰੇ ਵਾਸਤੇ । ਮੈਂ ਇਕ ਭੌਰਾ ਹਾਂ ਜਿਹੜਾ ਇਕ ਸਦਰ ਫੁਲ-ਮਰੂਆਂ ਉਤੇ ਮਸਤ 


ਛੁਰੀ ਚੁਕ ਤੋ ਮੰਨੂੰ ਮਾਰ ਦੇ ।” 

ਦਈ ਮਰੇ ਚੇਣ! ਇਹ ਨਹੀਂ” `ਹੋਂ ਸਕਦਾ । ਮੈਂ ਅਜ ਆਪਣੇ ਮਾਪਿਆਂ ਤੋਂ ਘਰ 
ਛੱਡ ਦੇਂਦੀ ਹਾਂ । ਮੇਰਾ ਉਹਨਾਂ ਨਾਲ ਹੁਣ ਕੋਈ ਵਾਸਤਾ ਨਹੀਂ' ਰਹੇਗਾ । ਜੇ ਤੂੰ ਮੈਨੂੰ ਆਪਣੀ 
ਦਇਆ ਵਿਚ_ ਲੈ ਲਵੇ” ਤਾਂ ਮੈ ਤੇਰੇ ਨਾਲ ਦੂਰ ਦੇਸ ਚਲੀ ਜਾਵਾਂਗੀ । ਤੂੰ ਪ੍ਛੇਂਗਾ ਅਸੀਂ 
ਕਿਥੇ ਜਾਵਾਂਗੇ ? ਜਿਧਰ ਸਾਡਾ ਮੋਹ ਆਇਆ ਲੁਕਣ ਲਈ ਅਸੀ ਪਹਾੜੀ ਦੇਸਾਂ ਦੀਆਂ ਜੈਗਲਾਂ 


ਦੂਜੇ ਕੰਢੇਂ 'ਉਸ ਦਾ ਤਬੇਲਾ ਹੈ, ਆਂ ਅਸੀਂ' ਦੇ ਘੋੜਿਆਂ ਉਤੇ ਚੜ੍ਹ ਕੇ ਨੱਠ ਜਾਈਏ । 
ਆਂ ਉਨ ਲਗੇਗਾ,_ ਨਾਂ ਕਿਸੋ ਹੌਰ ਨੂੰ । ਅਸੀਂ ਸੂਰਜ ਤੇ ਚੰਨ ਦੀ ਸ਼ਾਹਦੀ 
ਥਾਂ ਨੂੰ ਛੱਡ ਜਾਵਾਂਗੇ ।'” 
ਵਰ ਚ ਧਨ ਵਧ ਤਦ ਚ ਚ ਪੰਗਾ ਜੋਬਨ ਵਿਖਾਇਆ 
ਤੇ ਉਹ ਇਕੱਠੇ ਘੋੜਿਆਂ ਉਤੇ ਨੇਦੀਏ ਨਦੀ ਟੁਰ ਗਏ । ਨੱਠੇ ਜਾਣ ਦੇ ਨਸ਼ੇ ਦੇ ਅਨੰਦ ਵਿਚ 
`ਉਹ ਸੂਰਜ ਤੋ ਚੰਨ ਵਾਂਗ ਤੇਜ-ਪਰਤਾਪੀ ਲਗਦੇ । ਉਹਨਾਂ ਆਪਣੇ ਚਾਬਕ ਲਾਏ `ਤੇ ਘੋੜੇ 
ਪੰਛੀਆਂ ਵਾਂਗ ਹਵਾ ਨਾਲ ਗੱਲਾਂ ਕੈਰਨ ਲਗ ਪਏ । ਰ. 4. 
ਅਗ 17. ਇਕ ਨਦੀ, ਉਹ ਦੋਵੇ' ਉਸ ਵਲ ਮੂਹ ਕਰ ਕੇ ਖਲੋਤੇ ਹਨ 
ਮੇਰੇ ਪਿਤਾ ਦੇ ਅਸਤਬਲ ਦੇ ਘੋੜਿਓ ! ਵਾਪਸ ਉਸ ਦੇ ਘਰ ਚਲੋ ਜਾਓ, ਜਿਹੜਾ 
'ਇਸ ਵੇਲੇ ਬਹੁਤ ਦੂਰ _ਹੈ । ਮੇਰੇ ਮਾਪਿਆਂ ਨੂੰ ਆਖਣਾ ਤੁਹਾਡੀ ਬੇਟੀ ਮਰੂਆ ਨੂੰ ਸ਼ੇਰ 
ਗਿਆ ਹੈ ।” ਸ 
ਲਾ ਉਸ ਨੇ ਅਸਿਐਨਹਨ ,ਨਗਮਾ ਤਜ ਦੇ ਵਿਹਤਰਰਉ 
ਤੇ ਥਾਪੜਾ ਮਾਰਿਆ । ਉਹ ਜਿਹੜੇ ਰਾਹ ਆਏ ਸਨ ਉਸੇ ਰਾਹ ਵਾਪਸ ਗਏ । 
ਹੱ “'ਵੇਖ, ਰਾਜਕੁਮਾਰ" ਮਹੂਆ ਨੇ ਕਿਹਾ ਇਸ ਪਹਾੜੀ ਨਦੀ ਦੀਆਂ _ਕਹਿਰਵਾਨ 
ਵੇਖ ! ਇਸ ਨੂੰ ਅਸੀਂ ਕਿਵੇ“ ਪਾਰ ਕਰ ਸਕਦੇ ਹਾਂ ।' 
ਇਉ ਨ ਦੀ ਅਜੇ ਅਰਦਜ ਤੱਤੀ ਕਿ ਡੇ ਰਿ ਲਈ ਤੋ ਵਵ ਕੁ 
ਬਰੇਤੀਆਂ ਖੜੀਆਂ ਹੋ ਜਾਣ ਤਾਂ ਜੋ ਅਸੀਂ ਦੂਜੇ ਪਾਰ । ੪ 
ਪਰ ਉਹਨਾਂ ਦੇ ਪੈਰਾਂ ਹੇਠਾਂ _ਕੋਈ_ਬਰੇਤੀ ਨਾ ਆਈ । ਸਗੋਂ ਛੱਲਾਂ ਹੋਰ ਵੀ ਉਚੀਆਂ 
ਹੋ ਗਈਆਂ ਕਿਉਕਿ ਹਵਾ ਨਦੀ ਦੇ ਵਹਾਓ ਦੇ ਉਲਟ ਸੀ । ਐਨ ਉਸੇ ਪਲ ਉਹਨਾਂ ਇਕ 


ਇਸੇ 
'ਕਿਸਮਤ ਉਤੋਂ ਸ਼ੁਕਰ ਕੀਤਾ 8 
ਨਾਦਰ ਚੰਦ ਨੇ ਬੇੜੀ ਦੇ ਮਾਲਕ ਨੂੰ ਆਵਾਜ਼ ਦਿਤੀ ਤੇ ਕਿਹਾ, “ਤੁਹਾਡੀ ਬੇੜੀ ਦੂਰ ਨੌੜੇ 
ਜਾਂਦੀ ਰਹਿੰਦੀ ਹੈ । ਅਸੀਂ ਦੋ ਜੀਊੜੇ ਏਥੇ ਖੜੇ ਹਾਂ ਤੇ ਸਾਡੇ ਲਈ ਨਦੀ ਦੇ ਪਾਰ ਜਾਣ ਦਾ 
ਕੋਈ ਤਰੀਕਾ ਨਹੀਂ । ਜੋ ਤੁਸੀ ਕਿਰਪਾ ਕਰਕੇ ਸਾਡੀ ਸਹਾਇਤਾ ਕਰੋ ਤਾਂ ਅਸੀਂ ਇਸ ਵਰਾਨ 
ਕੰਢੇ ਉਤੇ _ਖਤਮ ਹੋ ਜਾਣ ਤੋਂ ਬਚ ਸਕਦੇ ਹਾਂ ।?, _, ਮਾ 
___ਸੁਦਾਗਰ ਨੇ ਮਹੂਆ ਵੱਲ ਵੇਖਿਆ ਤੋਂ ਉਸ ਦੀ ਸੰ ਦਰਤਾ ਨਾਲ ਨਸ਼ਿਆਇਆ _ਗਿਆ । 
`ਉਸ ਨੇ ਚੱਪੂ ਮਾਰਨ ਵਾਲਿਆਂ ਨੂੰ ਕਿਹਾ ਬੇੜੀ ਰੋਕ ਲਓ । ੧ 
ਮਹੂਆ ਤੇ ਨਾਦਰ ਚੰਦ ਵਿਚ ਚੜ੍ਹ ਗਏ 1. ਤੇ. ਬੇੜੀ ਹਵਾ ਦੀ ਚਾਲ ਨਾਲ ਦੌੜਨ 
1 


3 18. ਸੁਦਾਗਰ ਦੀ ਬੇੜੀ ਵਿਚ ਦੁਰਘਟਨਾ 

- ਸੁਦਾਗਰ ਇਹ ਸੋਚਣ ਲੱਗ ਪਿਆ ਕਿ ਉਹ ਮਹੂਆ ਨੂੰ, ਜਿਸ ਦੀ ਸੁੰਦਰਤਾ ਨੇ ਉਸ ਦੇ 
ਮਨ ਨੂੰ _ਭਖਾ ਦਿਤਾ ਸੀ_ ਕਿਵੇ“ ਕਾਬੂ ਕਰੇ । ਬੇੜੀ ਵਾਲਿਆਂ ਨਾਲ ਰਲ ਕੇ ਉਸ ਨੇ ਇਕ 
ਗੋਂਦ ਗੁੰਦੀ, ਬੇੜੀ ਚੜ੍ਹਾਓ ਦੇ ਉਲਟ ਟੁਰਨ ਲੱਗੀ । ਤੇ ਝੱਟ ਕੁ ਪਿਛੋਂ ਨਾਦਰ ਚੰਦ ਡੂੰਘੇ 
ਪਾਣੀਆਂ ਵਿਚੋਂ ਉਤਾਹ ਹੋਣ ਦੀ ਕੌਸ਼ਜ ਕਰਦਾ ਦਿਸਿਆ । ਚੜ੍ਹਾਓ ਦੇ ਕੰਢੇ ਦੇ ਕਾਲੇ ਘੁੰਮਣ 
ਘੇਰ ਜੋ ਕੁਝ ਉਹਨਾਂ ਦੇ ਕਾਬੂ ਆਉ“ਦਾ ਹੇਠਾਂ ਨੂੰ ਖਿਚ ਲੀੱਦੇ ਤੇ ਨਾਦਰ ਚੰਦ ਇਸ ਤਰ੍ਹਾਂ ਦੇ 


- ਇਕ ਘੁਮਨਘੇਰ ਵਿਚ ਡਿਗ ਪਿਆ । “ਮੇਰੇ ਮਾਪਿਓ, ਤੁਹਾਡਾ ਰੁੱਬ ਰਾਖਾ । ਹੁਣ ਸੈ” ਤੁਹਾਨੂੰ 


ਕਦੀ ਨਹੀਂ ਮਿਲ ਸਕਾਂਗਾ । ਤੇਰਾ ਰੱਬ ਰਾਖਾ ਮੇਰੀ ਪਿਆਣੀ ਮਹੂਆ, ਮੈਨੂੰ ਯਾਦ ਰਖੀ । ਅਜ 
ਅਸੀਂ ਸਦਾ ਲਈ ਵਿਛੜ ਗਏ ਹਾਂ ।' 1: 

ਜਿਹੜੀਆਂ ਛੱਲਾਂ ਨੇ ਮੇਰਾ ਨਾਦਰ ਚੰਦ ਰੋੜ੍ਹਿਆ ਹੈ । ਉਹ ਮੰ ਨੂੰ ਵੀ ਰੋੜਨਗੀਆਂ ਇਹ 
ਆਖ ਕੇ ਮਹੂਆ ਨੇ ਪਾਣੀ ਵਿਚ ਛਾਲ ਮਾਰਨ ਦਾ ਜਤਨ ਕੀਤਾ ਪਰ ਝੇੜੀ ਵਾਲਿਆਂ ਨੇ ਉਸ ਨੂੰ 
ਬਦੋ ਬਦੀ ਰੋਕ ਦਿਤਾ । ਹਾਏ ! ਦੁਸ਼ਟ ਸੁਦਾਗਰ ਕਿੰਨਾ ਜ਼ਾਲਮ ਹੈ । 

ਸੁਦਾਗਰ 

“' ਤੇਰੀਆਂ ਅਖਾਂ ਮੋਟੀਆਂ ਅਤੇ ਕਾਲੀਆਂ ਹਨ, ਵਾਲ ਲੌਮੇ ਤੇਂ ਚਮਕੀਲੇ, ਸੁੰਦਰ ਮੂਟਿ- 
ਆਰੇ । ਮੇਰੇ ਚੰਗੇ ਲੇਖਾਂ ਨੇ ਅਜ ਮੇਰੇ ਲਈ ਇਕ ਚੌਣਵੇਂ ਫੁਲ ਦੀ ਸੁਗਾਤ ਦਿਤੀ ਹੈ । 

ਮੋਰੀ ਰਾਣੀ ! ਤੂੰ ਆਪਣੀ ਵਡਮੁਲੀ ਜਵਾਨੀ ਨੂੰ ਐਵੇ” ਨਾ ਲੰਘਾ ਛਡੀ' । ਜਿਸ ਤਰਹਾਂ ਮੈ” 
ਤੈਨੂੰ ਬੇਐਤ ਪਿਆਰ ਕਰਦਾਂ ਹਾਂ ਉਸ ਤਰ੍ਹਾਂ ਤੂੰ ਮਨੂੰ ਵੀ ਕਰ ਤੇ ਮੌਰੇ ਮਨ ਨੂੰ ਅਨੰਦ ਦੇ । ਕੀ ਵਿਹ 
ਅਚਰਜ ਨਹੀਂ” ਕਿ ਬੇੜੀ ਸੋਨੇ ਦੀ ਹੋਵੇ ਪਰ ਚਲਾਣ ਵਾਲਾ ਕੋਈ ਵੀ ਨਾ ਹੋਵੇ । ਜਦੋ ਤੇਰੀ 
ਜਵਾਨੀ ਚਲੀ ਗਈ ਤਾਂ, ਗੌਰੀਏਂ ਦੁਨੀਆਂ ਤੋਰੀ ਹੁਣ ਜਿੰਨੀ ਕਦਰ ਨਹੀਂ ਕਰੇਗੀ । ਮੋਰੀ ਜਾਨ ! 
ਇਕ ਕਲੀ ਵਾਂਗ ਆਪਣੀ ਸੁੰਦਰਤਾ ਲੁਕਾ ਕੇ ਨਾ ਰਖ । ਸਗੋਂ ਇਕ ਭਰ-ਖਿੜੇ ਫੁਲ ਵਾਂਗ ਇਸ 
ਨੂੰ ਹਵਾ ਦੇ ਹਵਾਲੇ ਕਰਦੇ । ਮੋਰੀ ਇਹ ਗੱਲ ਸਚ ਮੈਨੀ ਕਿ ਮੋਰਾ ਜੀਵਨ ਤੇਰੇ ਆਸਰੇ ਹੈ । 


17 


ਦੇ ਓੜਨੇ ਵਿਚ ਲੁਕਾ ਕੇ _ਰਖਿਆਂ ਹੋਇਆ ਸੀ । ਮੁਸਕਰਾਂਉਦੀ ਅਤੇ ਨਖ਼ਰੇ ਕਰਦੀ ਨੇਂ ਇਕ 
ਪਾਨ ਸੁਦਾਗਰ ਦੇ ਮ੍ਰੱਹ ਵਿਚ ਪਾ ਦਿੱਤਾਂ । ਉਸ ਦੀ_ ਮਿੱਠੀ ਮੁਸਕਣੀ ਤੇ ਰੀਝ ਕੇ ਸੁਦਾਗਰ ਨੇ - 
ਉਸ ਨੂੰ ਜੱਫੀ ਵਿਚ ਆਉਣ ਲਦੀ ਕਿਹਾ ਪਰ ਏਨੇ ਚਿਰ ਵਿਚ ਉਸ ਨੇ ਆਪਣੇ ਪਾਨ ਬੇੜੀ 
ਵਾਲਿਆਂ ਵਿਚ ਵੀ ਵੰਡ ਦਿੱਤੇ ਸਨ । ਜ਼ਹਿਰ ਛੋਤੀ ਛੇਤੀ ਉਹਨਾਂ ਦੀਆਂ ਨਾੜਾਂ ਵਿਚ ਫਿਰ ਗਿਆ 
ਤੇ ਉਹ ਉਥਾਸੀਆਂ ਲੈ ਕੇ ਬੇਰੋਸ਼ ਹੋ ਗਏ । ਤੌੜੋਂ ਤੋੜੇ ਉਹ ਮੁਸਕਰਾਂਦੀ ਰਹੀ ਸੀ ਪਰ _ਨੁਣ ਉਹ 
ਡੈਣ ਵਾਂਗ ਹੱਸੀ । ਜ਼ਹਿਰ ਲਗੀ ਛੁਰੀ ਤੇ ਉਸ ਦੇ ਕੌਲ ਹੈ ਈ ਸੀ । ਉਸ ਨੇ ਕ੍ਰਹਾੜਾ ਲੈ ਕੇ ਬੋੜੀ 
ਦੇ ਥਲੋਂ ਵਿਚ ਛੇਕ ਕਰ ਦਿੱਤੋ । ਬੇੜੀ ਦੇ ਡੁੱਬਣ ਤੋਂ ਪਹਿਲਾਂ ਉਸ ਨੇ ਆਪ ਪਾਣੀ ਵਿਚ ਛਾਲ 
ਮਾਰ ਦਿੱਤੀ । ਲਹਿਰਾਂ ਉੱਤੇ ਤਰਦੀ ਆਉ'ਦੀ ਨੇ ਉਸ ਨੇ ਬੇੜੀ, ਉਸ ਦੇ ਮਲਾਹ, ਸਮਾਨ, ਸਭ 


“ਮੇਰੇ ਅਸਤਬਲ ਵਿਚ ਹਾਥੀ ਤੇ ਘੌੜੇ ਹਨ ਤੇ ਨਾਂਲੋਂ ਸ਼ਸਤਰ ਬੱਧ ਸਿਪਾਹੀ । ਤੂੰ ਹੂ ਕੁਝ ਹੌਲੀ ਹੌਲੀ ਹੇਠਾਂ ਨੂੰ ਡੁੱਬਦਾ ਵੇਖਿਆ । 

ਹਲ ਰਾਣੀ ਹੋਵੇ'ਗੀ । ਮੇਰੇ ਬਾਗ਼ ਵਿਚਲੇ ਘਰ ਵਿਚ ਸੁੰਦਰ ਤਲਾ ਹਨ ਰਹ 19. ਦਰਿਆ ਦੇ ਦੂਜੇ ਪਾਰ ਦਾ ਜੇਗਲ 
ਜਿਲ੍ਹਾਂ ਦੀਆਂ ਪੌੜੀਆਂ ਪੁੱਥਰ ਦੀਆਂ ਬਣੀਆਂ ਹੋਈਆਂ ਹਨ । ਉਹਨਾਂ ਵਿਚ ਨਹਾਇਆ ਤੇ ਸੂ ਜਿਹੜਾ ਫੁਲ ਕਿਸੇ ਗੁਠ ਵਿਚ ਖਿੜ ਕੇ ਲੁਕਿਆ ਰਹਿੰਦਾ ਹੈ ਉਸ ਨੂੰ ਕੌਣ ਵੇਖਦਾ ਹੈ । 
ਤਰਿਆ ਕਰਾਂਗੇ ਤੋਂ ਦੋਂ ਮੌਜੀ ਜਲ ਪੰਛੀਆਂ ਵਾਂਗ ਖੇਡਾਂ ਖੇਡਿਆ ਕਰਾਂਗੇ । ਮੇਰੇ ਘਰ ਦੇ ਨਾਲ ਹੁ ਜਾਂ ਉਸ ਹੀਰੇ ਨੂੰ ਜਿਹੜਾ ਆਪਣੀ ਖਾਨ ਵਿਚ ਹੀ ਪਿਆ ਚਮਕਦਾ ਏ, ਮੁਟਿਆਰ ਨੇ ਆਪਣਾ 
ਇਕ ਵਧੀਆਂ ਫੁਲਾਂ ਦਾ ਬਾਗ਼ ਹੈ, ਸਵੇਰੇ ਤੋ ਸ਼ਾਮ ਅਸੀਂ' ਉਥੇ ਸੈਰ ਕਰਿਆ ਕਰਾਂਗੇ ਤੇ ਨਾਲੇ ਦੁੱਖ ਬਿਨਾਂ ਰੌਰ ਕਿਸੇ ਦੇ ਗੌਠਣ ਦੇ, ਇਕੱਲੀ ਨੇ ਹੀ ਝਲਿਆ, “ਛੁੱਲਾਂ ਉਸ ਨੂੰ ਕਿਧਰ ਨੂੰ ਚੁਕ 
ਰਜ ਕੇ ਖਿੜੇ ਹੋਏ ਫੁਲ ਤੋੜਿਆ ਕਰਾਂਗੇ । ਰ੍ ਕੇ ਲੈ ਗਟੀਆਂ ਹਨ ?'' ਉਹ ਹਵਾ ਵਿਚ ਉੱਡਦੇ ਪੰਛੀਆਂ ਤੇ _ਵੀਰਾਨੇ ਵਿਚ ਭੋੱਦੇ ਪਸ਼ੂਆਂ ਤੱ 

ਅਸੀਂ ਆਪਣੀਆਂ ਰਾਤਾਂ ਇਕਠਿਆਂ ਕਿੰਨੇ ਮਜ਼ੇ ਨਾਲ ਬਿਤਾਇਆ ਕਰਾਂਗੇ । ਸਿਆਲ ਪੁੱਛਦੀ ਹੈ, “ਹੇ ਸ਼ੇਰੋ ਅਤੇ ਰਿੰਡ' ! ਮੇਰੇ ਸਰੀਰ ਉਤੇ ਤੁਸੀ ਜ਼ਿਆਫ਼ਤ ਕਰੋ ਤੇ ਆਪਣੀ ਭੁੱਖ 
ਵਿਚ, ਮੇਰੀ ਜਾਨ, ਤੂੰ ਮੇਰੇ ਸੀਨੇ ਨਾਲ ਲਗ ਕੇ ਨਿੱਘੀ ਰਿਹਾ ਕਰੇਂਗੀ ਤੇ ਤੈਨੂੰ ਰੜੀ ਪਾਲਾ ਮਿਟਾ ਲਵੇਂ । ਪਰ ਪਹਿਲਾਂ ਮੈਨੂੰ ਉਸ ਦੀ ਕੋਈ ਖ਼ਬਰ ਦਿਉ । ਮੈ ਬਾਜ਼ੀਗਰਾਂ ਦੇ, ਇਕ ਸਰਦਾਰ 
ਨਹੀਂ ਲੱਗੇਗਾ । ਜੇ ਤੇਰੇ ਸੁਹਲ ਸਰੀਰ ਨੂੰ ਬਿਸਤਰਾ ਖਰੂਵਾ ਲਗੇ ਤਾਂ ਤ੍ੰ ਮੋਰੀ ਨਰਮ ਹਿੱਕ ਤੇ ਦੀ ਧੀ ਹਾਂ ਪਰ ਇਕ ਪਰਦੇਸੀ ਨਾਲ ਪਿਆਰ ਪਾ ਕੇ ਮੈਂ ਆਪਣਾ ਘਰ ਛੱਡ ਦਿੱਤਾ । 
ਜਵਿਆਂ ਕਰੇਗੀ । ਮੈਂ ਆਪ ਤੇਰੇ ਲਈ ਪਾਨ ਲਾਇਆ ਕਰਾਂਗਾਂ ਤੇ ਪਿਆਰ ਨਾਲ ਤੇਰੇ ਮੂੰਹ ਦਰੱਖ਼ਤਾਂ `ਦੀਆਂ ਟਾਹਣੀਆਂ ਉਤੇ ਮੌਰ ਬੈਠੇ ਹਨ ਤੇ ਉਹ ਸੁਦੌਣਾਂ ਵਾਂਗ ਆਪਣੇ ਮਿਤ੍ਰ 


ਦੀਆਂ ਸੌਆਂ ਪੱਛਦੀ ਹੈ, '“ਹਾਏ ਮੇਰੀ ਹਿੱਕ ਦਾ ਮਹਿੰਗਾ ਹਾਰ ਡੂ ਘੇ ਪਾਣੀ ਵਿਚ ਗੁਆਚ ਗਿਆ 
ਹੈ । ਮੈਂ ਕਿੰਨੀ ਦੁੱਖਿਆਰੀ ਹਾਂ । ਮੋਰੇ ਉਤੇ ਪਰਮਾਤਮਾਂ ਨੂੰ ਕੋਈ ਦਇਆ ਨਹੀਂ” ਆਉਂਦੀ । ਮੈ” 


ਕਿਸ ਅਗੇ ਦੁੱਖੜੇ ਰੋਵਾਂ 2” 
20. ਇਕ ਅਨੌਖੇ ਸਨਿਆਸੀ ਦੀ ਕਹਾਣੀ 

ਬਿਰਛਾਂ ਤੋਂ ਕੋਈ ਫਲ ਨਹੀਂ” ਲੱਭਦਾ ਸੀ ਤੇ ਦਰਿਆ ਦੂਰ ਸੀ । ਭੁੱਖ ਤੇ ਤਰੇਹ ਨਾਲ 
ਨਿਢਾਲ ਹੋ ਕੇ ਉਹ ਟ੍ਰਨੋ' ਰਹਿ ਗਈ । 

ਜੇਗਲ ਦੇ ਵਡੇ ਵਡੇ ਤਿੱਡ ਕੋਲੋਂ ਦੀ ਲੰਗ ਜਾਂਦੇ ਪਰ ਉਹ ਨਿਕਰਮਣੀ ਮਹੂਆ ਨੂੰ ਮਾਰਦੇ 
ਨਹੀ ਸਨ ਭਾਵੇ" ਉਹ ਆਪ ਮੌਤ ਮੰਗਦੀ ਸੀ । ਵਡੇ ਵਡੇ ਅਯੱਦਹਾ ਜਿਹੜੇ ਬਕਰੀਆਂ ਤੇ ਹਰਨ 
ਲੰਘਾ ਜਾਂਦੇ ਇਸ ਵਖਤਾਂ ਮਾਰੀ ਕੁੜੀ ਨੂੰ ਵੇਖਦਿਆਂ ਹੀ ਰਾਹ ਵਲਾ ਜਾਂਦੇ । 

ਮੈ“ ਉਸ ਨੂੰ ਕਿਵੇ“ ਵਿਸਾਰ ਸਕਦੀ ਹਾਂ ਜਿਸ ਨੇ ਮੇਰੇ ਲਈ ਏਨੇ ਦੁੱਖ ਝੱਲੇ । ਆਪਣੀ ਬੇਅੰਤ 
ਦੌਲਤ ਤੇਂ_ਘਰ ਦੇ ਸੁੱਖ ਛੱਡ ਦਿੱਤੇ । ਮੋਰੇ ਪਿਆਰ ਵਿਚ ਜੰਗਲਾਂ ਤੇ ਦਰਿਆਵਾਂ ਦੇ ਕੰਡਿਆਂ 
ਉਤੇ ਖਜਲ ਹੁੰਦਾ ਫਿਰਿਆ । 
“'ਪਾਪੀ ਸੁਦਾਗਰ ਨੇ ਉਸ ਨੂੰ ਦਰਿਆ ਵਿਚ ਸੁੱਟ ਕੇ ਮਾਰ ਦਿੱਤਾ । ਮੈ ਆਪ ਜਾਂ ਦਰਿਆ 


੭ ਬਾਹਵਾਂ ਵਿਚ ਇਕੱਠੇ ਸਵਿਆਂ ਕਰਾਂਗੇ । ਤੇ ਜਦੋ" ਤ੍ਰੇ ਮੇਰੇ ਨਾਲ ਜਾਏਂਗੀ ਤੇ ਦੂਰ 

ਤੇਰਾ ਹੋਵੇਗਾ । ਮੈ” ਤੈਨੂੰ ਲੱਖ ਰੁਪਏ ਦੇ ਮੁਲ ਦਾ ਇਕ ਹਾਰ ਪਾਵਾਂਗਾਂ ਹੌਰ ਵੀ 
ਪਰਤ ਜਾਂ ਮੈ ਤਨ ਭੇਟ ਕਰਾਂਗਾ ਤੇ ਤ੍ਰੋ ਵੇਖ ਲਵੀਂ ਕਿ ਕਿਵੇ ਜੋ ਕੁਝ ਮੈ ਆਖਿਆ ਹੈ 
ਉਸ ਦੇ ਅੱਖਰ ਅੱਖਰ ਉਤੇ ਪਹਿਰਾ ਦੇਦਾ ਹਾਂ । ਤੇਰੇ ਸਿਪੀਆਂ ਦੇ ਕੰਡਣ ਉਤੇ ਸੋਨੇ ਦੀ 


” 
ਤਬ ਉਸ ਨੇ ਤਰਮਾਉਣ ਵਾਲੀਆਂ ਇਹ ਗੱਲਾਂ ਸੁਣੀਆਂ ਤਾਂ 


18 


ਵਿਚ ਡੁੱਬ _ਮਰਾਂਗੀ ਜਾਂ _ਕਿਸੇਂ ਰੁੱਖ ਨਾਲ ਫਾਹ ਲੈ ਲਵਾਂਗੀ । ਮੈਥੋਂ ਜੀਵਨ ਦਾ ਭਾਰ ਨਹੀ 
ਝਲਿਆ ਜਾਂਦਾ । '' “'ਨਹੀਂ' ਉਸ ਨੇ ਕੁਝ ਚਿਰ ਪਿੱਛੋ” ਸੌਚ ਕੇ ਕਿਹਾ “ਭਾਲ ਅਜੇ ਪੂ ਨਹੀਂ 
ਹੋਈ । ਸੌ ਓਨਾ ਚਿਰ ਮਰਨ ਦੀ ਨਹੀਂ ਸੋਚ ਸਕੰਦੀ ਜਿੰਨਾ ਚਿਰ ਮੈ ਉਸ ਨੂੰ ਟੋਲਣ ਦਾ ਹਰ 
ਸੰਭਵ ਹੀਲਾ ਖ਼ਤਮ ਨਹੀਂ ਕਰ ਲੈ'ਦੀ । ਪਰ ਜੰਗਲ ਵਿਚੋਂ ਪੀੜ ਨਾਲ ਿਮ੍ਹਾ ਨਿਮ੍ਹਾ ਰੋਣ ਦੀ 
ਇਹ ਅਵਾਜ਼ ਕਿਧਰੇ" ਆ ਰਹੀ ਹੈ ।'” 

ਉਸ ਵੇਲੇ ਘੁਸਮਸਾ ਸੀ । ਇਕ ਢੱਠਾ ਜਿਹਾ ਮੰਦਰ ਉਸ ਦੀ ਨਜ਼ਰੀ" ਪਿਆ, ਨਿਰਾ ਸਪਾਂ 
ਦਾ ਘਰ । ਉਹ ਨਿਧੱੜਕ ਉਸ ਦੇ ਅੰਦਰ ਵੜ ਗਈ । ਮੱਧਮ ਜਹੇ ਚਾਨਣ ਵਿਚ ਉਸ ਨੇ ਇਕ 
ਆਕਾਰ ਵੇਖਿਆ । ਉਤੇ ਮਾਸ ਕੋਈ ਨਹੀਂ”, ਬਸ ਹੱਡੀਆਂ ਖਲ ਨਾਲ ਕਜੀਆਂ_ਹੋਈਆਂ ਸਨ । 
ਸਰੀਰ ਅਸਲੋਂ ਲੌਥ ਵਰਗਾ ਸੀ । ਮੁੱਖੜਾ ਜਿਹੜਾ ਕਦੀ ਏਨਾ ਸੁੱਹਣਾ ਹੁੰਦਾ ਸੀ ਉਹ ਪਛਾਣ ਨ 
ਸਕੀ । ਪਰ ਜਦੋਂ“ ਉਸ ਨੇ ਬਣਾ ਕੇ ਵੇਖਿਆ ਤਾਂ ਸ਼ਕ ਦੀ ਥਾਂ ਉਸ ਨੂੰ ਵਿਸ਼ਵਾਸ ਹੋ ਗਿਆ ਕਿ 
ਇਹ ਨਾਦਰਚੰਦ ਹੀ ਹੈ, ਹੋਰ ਕੋਈ ਨਹੀ” । 

ਐਨ ਉਸ ਵੇਲੇ ਇਕ ਸਨਯਾਸੀ ਆਇਆ । ਮੁੱਛਾਂ ਤੇ ਦਾਹੜੀ ਕਰਕੇ ਉਸ ਦੀ ਸ਼ਕਲ 
ਡਰਾਉਣੀ ਲਗਦੀ ਸੀ ਤੇ ਉਸ ਦੇ ਹੱਥ ਵਿਚ ਲੰਮੀ ਸਾਰੀ ਡਾਂਗ ਸੀ । ਸਨਿਆਸੀ ਉਸ ਦੀ 
ਸੁੰਦਰਤਾ ਵੇਖ ਕੇ ਹੈਰਾਨ ਰਹਿ ਗਿਆ । ਉਸ ਨੇ ਕਿਹਾ, “ਹੋ ਸੁੰਦਰੀਏ ਤੂੰ ਦੇਸ਼ ਦੇ ਕਿਹੜੇ ਹਿੱਸੇ 
ਵਿਚੋਂ ਆਈ ਹੈ' ? ਤੂੰ ਕਿਸੇ ਰਾਜੇ ਦੇ ਮਹਿਲ ਦਾ ਸ਼ਿੰਗਾਰ ਹੈ” ? ਤੇ ਇਸ ਬਾਲੜੀ ਉੱਮਰ ਵਿਚ 
ਤੈਨੂੰ ਕਿਸ ਜੁਰਮ ਬਦਲੇ ਇਸ ਜੰਗਲ ਵਿਚ ਬਨਵਾਸ, ਕਟਣਾ ਪੈ ਰਿਹਾ ਹੈ ? ਤੇਰੇ ਮਾਪੇ ਬਹੁਤ 
ਹੀ ਪੱਥਰ ਦਿਲ ਹੌਣਗੇ ? ਤੇਰੇ ਤੱ ਵਖ ਹੋਂ ਕੇ ਉਹ ਜੀਉ'ਦੇ ਕਿਵੇ” ਨੇ ?”” 

ਦਇਆ ਦੇ ਇਹ ਸ਼ਬਦ ਸੁਣ ਕੇ ਮਹੂਆ ਦੀਆਂ ਅੱਖਾਂ ਵਿਚ ਹੰਝੂ _ਆ ਗਏ । ਉਸ 
ਸਨਿਆਜੀ ਦੇ ਪੈਰ ਫੜ ਲਏ ਤੇ ਰੋਣ ਲਗ ਪਈਂ। ਉਸ ਦੀਆਂ ਜਟਾਂ ਰਲੀਆਂ ਮਿਲੀਆਂ ਪੀਲੀਆਂ 
ਚਿੱਟੀਆਂ ਸਨ ਤੇ ਉਸ ਦੀ ਦਾਹੜੀ ਮੁੱਛਾਂ ਦਾ ਵੀ ਰੰਗ ਉੱਡਕੇ ਪੀਲਾ ਹੋ ਗਿਆ ਸੀ । ਉਹ ਸਨਿ- 
-ਆਸੀ ਦੀ ਮੋਰੀ ਦਿੱਗ ਕੇ ਰੋਂਦੀ ਰਹੀ । ਮੁੱਢ ਤੋ ਲੈ ਕੇ ਅਖ਼ੀਰ ਤਕ ਉਸ ਨੋ ਆਪਣੀ ਸਾਰੀ 
ਵਾਰਤਾ ਸੁਣਾ ਦਿੱਤੀ । ੫ 

ਜਨਿਆਸੀ ਨੇ ਕਿਹਾ, “ਡੂੰਘੇ ਪਾਣੀਆਂ ਵਿਚ ਹੇਠਾਂ ਇਕ ਜਲ ਬੂਟੀ ਹੁੰਦੀ ਹੈ ਜਿਹੜੀ ਮੈ 
ਤੈਨੂੰ ਦਸਾਂਗਾ । ਤੇਰਾ ਪਤੀ ਉਹ ਬੂਟੀ ਲਾਇਆਂ ਰੋਸ਼ ਵਿਚ ਆ ਜਾਵੇਗਾ । ਇਕ ਮਾਰੂ ਬੁਖ਼ਾਰ 
ਇਸ ਗਭਰੂ ਦੇ ਹੱਡਾਂ ਵਿਚ ਰਚ ਗਿਆ ਹੈ ਪਰ ਇਹ ਜੀਉ”ਦਾ ਹੈ-ਅਜੇ ਮਰਿਆ ਨਹੀ', ਇਹ ਤੂੰ 
ਵਿਸ਼ਵਾਸ ਰਖ । ਔਹ ਹੈ ਉਹ ਜਲ-ਤ੍ਰਟੀ ਉਹ ਲੈ ਆ, ਗੌਗੀਏ ਤੇ ਨਾਲੋਂ ਥੋੜਾ ਜਿਹਾ ਪਾਣੀ ਵੀ 
ਲੈ ਆ। ਮੈਂ ਇਸ ਨੂੰ ਠੀਕ ਕਰ ਦਿਆਂਗਾ, ਦਿਹ ਮੈ ਤੈਨੂੰ _ਵਿਸ਼ਵਾਸ_ਦਿਵਾਂਦਾ ਹਾਂ । 

ਦਵਾਈ ਲਾਈ ਗਈ । ਇਕ, ਦੋ, ਤਿੰਨ ਦਿਨ ਲੰਘ ਗਏ । ਚੌਥੇ _ਦਿਨ ਨਾਦਰ ਚੰਦ ਨੇ 
ਅੱਥਾਂ ਖੋ 1 

੭ ਨੇ ਮਹੂਆ ਨੂੰ ਕਿਹਾ 'ਮੇਰੇ ਲਈ ਕੁਝ ਫਲ ਇਕੱਠੇ ਕਰ ਲਿਆ । ਹਰ ਰੋਜ਼ ਤੈਨੂੰ 
ਇਕੱਲੀ ਜੈਗਲ ਵਿਚ ਜਾਂ ਕੇ ਫੁੱਲ ਤੋੜ ਕੇ ਲਿਆਉਣੇ ਹੋਣਗੇ । ਇਹ ਮੈ” ਦੇਵਤਿਆ ਨੂੰ 
-ਚੜ੍ਹਾਵਾਂਗਾਂ ।'' ਰੇ 


19 


ਮਹੂਆ ਨੂੰ ਜਿਸ ਤਰ੍ਹਾਂ ਹੁਕਮ ਹੋਇਆ ਉਸ ਨੇ ਕੀਤਾ । ਉਹ ਇਕੱਲੀ ਜੌਗਲ ਦੇ ਧੁਰ ਐਦਰ 
ਜਾਂਦੀ ਤੇ ਬੈਂਤ ਦੀ ਟੋਕਰੀ ਵਿਚ ਸਨਿਆਸੀ ਲਈ ਫੁੱਲ ਤੋੜ ਕੌ ਲਿਆਉਂਦੀ । ਏਧਰ ਨਾਦਰਚੈਦ . 
ਉੱਠ ਕੇ ਬਹਿਣ ਜੌਗਾ ਹੋ ਗਿਆ । ਉਹਨੂੰ ਚੌਲ ਚਾਹੀਦੇ ਸਨ । ਮਹੂਆ ਰੋ ਪਟੀ । ਹਾਏ, ਇਸ 
ਜੈਗਲ ਵਿਚ ਉਹ ਚੌਲ ਕਿਥੋ“ ਲਿਆਵੇ ? ਉਸ ਦਿਨ ਉਹ ਫੁੱਲ ਤੋੜਨ ਨ ਗਤੀ । ਨਾਦਰਚੈਦ 
ਨੂੰ ਚੌਲ ਨ ਦੇ ਸਕਣ ਕਰਕੇ ਉਹ ਸਾਰਾ ਦਿਨ ਇਕੱਲੀ ਬਹਿ ਕੇ ਰੋਂਦੀ ਰਹੀ । 

ਪਰ ਸਨਿਆਸੀ, _ਭਾਵੇ"ਉਹ ਵੱਡਾ ਰਿੱਸ਼ੀ ਸੀ, ਉਸ ਦੀ ਸੁੰਦਰਤਾ ਉਤੇ ਰੀਝ ਗਿਆ. 
ਬੈ'ਤ ਦੀ ਟੋਕਰੀ ਵਿਚ ਮਹੂਆ ਦੇ ਤੜੇ ਫੁੱਲ ਅਜੇ ਸਜਰੇ ਹੀ ਪਏ ਸਨ । ਅਧੀ ਰਾਤੀ ਸਨਿਆਸੀ 
ਮੈਦਰ ਵੱਲ ਗਿਆ ਤੋਂ ਮਹੂਆ ਨੂੰ ਵਾਜ ਮਾਰ ਕੇ ਉਜ ਉੱਚੀ ਸਾਰੀ ਕਿਹਾ ਉੱਠ ਗੌਰੀਏ, ਜੇ 
ਤੂੰ ਚਾਹੁੰਦੀ ਹੈ ਕਿ ਤੇਰੇ ਪਤੀ ਵਿਚ ਪੂਰੀ ਤਾਕਤ ਆ ਜਾਵੇਂ ਤਾਂ ਮੋਰੇ ਨਾਲ ਆ ਕੇ ਕੁਝ ਹੌਰ 
ਜੜੀਆਂ ਬੂਟੀਆਂ ਲੈ ਲੈ । ਛੇਤੀ ਛੇਤੀ ਉਹ ਸਨਿਆਸੀ ਦੇ ਪਿੱਛੇ ਲਗ ਟੁਰੀ ਤੇ ਦਰਿਆ ਦੇ ਕੰਢੇ 
ਤੇ ਗਈ । ਉਹ ਥਾਂ ਅਸਲੋਂ ਸੱਵੀ ਸੀ ਤੇ ਸਨਿਆਸੀ ਨੇ ਉਸ ਨੂੰ ਕਿਹਾ “ਹੋ ਸੰਦਰੀਏ ਮੈ” ਤੇਰੀ 
ਮਿੰਨਤ ਕਰਦਾ ਹਾਂ ਕਿ ਤ੍ਰ ਆਪਣੀ ਜਵਾਨੀ ਮੇਰੇ ਹਵਾਲੇ ਕਰ ਦੇ । ਤੌਰਾ ਜੋਬਨ ਟੇਨਾ ਪਰਬੱਲ 
ਹੈ ਕਿ ਭਾਵੇ' ਮੈ ਆਪਣੇ ਆਪ ਨੂੰ ਸਾਂਭਣ ਦੀ ਬੜੀ_ਕੌਸ਼ਿਸ ਕੀਤੀ ਹੈ, ਮੈ ਅਸਲੋਂ ਬੇਵਸ ਹੋ 
ਗਿਆ ਹਾਂ । ਤੂੰ ਇਕ ਫੁੱਲ ਹੈ” ਜਿਸ ਦੀ ਉਪਾਸ਼ਨਾ ਕਰਨੀ ਚਾਹੀਦੀ ਹੈ _ਤੇ ਜਿਸ ਨੂੰ ਮਾਣਨਾ 
ਚਾਹੀਦਾ ਹੈ । ਮੈ ਆਪਣੇ ਪਿਆਰ ਦੀ ਪੂਰਤੀ ਲਈ ਤੈਨੂੰ ਹਰ ਹਾਲਤ ਵਿਚ ਜਿੱਤਣਾ ਹੈ । ਮੇਰਾ 
ਮਨ ਆਪਣੀ ਸੁਰਤ _ਗਵਾ ਬੈਠਾ ਹੈ । ਤੇਰੀ ਸੂਰਤ ਤੋ" ਬਿਨਾਂ ਹੁਣ ਇਸ ਵਿਚ ਹੌਰ ਕੁਝ ਨਹੀ 
`ਰਿਹਾ ।' 

ਜਦੋਂ ਉਸ ਨੇ ਸਨਿਆਸੀ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਹਨੂੰ ਵਿਸ ਤਰ੍ਹਾਂ ਲਗਾ ਜਿਵੇਂ 
ਉਸੇ ਦੇ ਸਿਰ ਉਤੇ ਤੱਲਵਾਰ ਆ ਡਿੱਗੀ ਹੋਵੇ । 

ਇਕ ਪੜ ਉਸ ਨੇ ਆਪਣੇ ਅੰਦਰ ਵਿਚਾਰ ਕੀਤੀ ਤੇ ਫਿਰ ਕਿਹਾ, ''ਪਹਿਲਾਂ ਮੋਰੇ ਪਤੀ 
ਨੂੰ ਪੂਰੀ ਤਰ੍ਹਾਂ ਠੀਕ ਕਰਕੇ ਉਹਨੂੰ ਹਰ ਖ਼ਤਰੇ ਤੋਂ ਬਾਹਰ ਕਰ ਦੇ, ਫਿਰ ਤੂੰ ਜਿਸ ਤਰ੍ਹਾਂ ਕਰੇਗਾ 
ਮੈਂ ਉਸ ਤਰ੍ਹਾਂ ਹੀ ਕਰਾਂਗੀ ।” 

ਸਨਿਆਸੀ ਉਸ ਦੀ ਇਹ ਗੱਲ ਸੁਣ ਕੇ ਪੀਲਾ ਪੈ ਗਿਆ ਤੇ ਉਸ ਨੇ ਕਿਹਾ, “ਮੈ ਤੌਨੂੰ 
ਦੇ ਦਿਨ ਦੇਂਦਾ ਹਾਂ । ਇਹਨਾਂ ਦੋ ਦਿਨਾਂ ਵਿਚ ਤੂ ਆਪਣੇ ਘਰ ਵਾਲੋ ਨੂੰ ਜ਼ਹਿਰ ਦੇਣੀ ਰੋਵੇਗੀ । 
ਇਹ ਮੇਰਾ ਅਖ਼ੀਰਲਾ ਫ਼ੈਸਲਾ ਹੈ ।”” 

ਉਹ ਇਕ ਰਾਖ਼ਸ਼ ਦੇ ਪੰਜੋ ਵਿਚ ਆਈ ਹੋਈ ਸੀ । ਉਥੋਂ ਬਚ ਨਿਕਲਣ ਦਾ ਕੌਈ ਰਾਹ 
ਉਹ ਸੋਚਣ ਲਗੀ । ਉਸ ਨੇ ਨਾਦਰਚੰਦ ਨੂੰ ਸਭ ਕੁਝ ਦੱਸ ਦਿੱਤਾ । ਤੇ ਉਸ ਨਾਲ ਇਸ ਗੱਲ 
'ਚੈਤੇ ਪੂਰੀ ਤਰ੍ਹਾਂ ਵਿਚਾਰ ਕੀਤੀ । ਉਹ ਕਿਸ ਤਰ੍ਹਾਂ ਭੱਜ ਜਾਣ ? ਇਹੀ ਉਨ੍ਹਾਂ ਦੀ ਵਡੀ ਚਿੰਤਾ 
ਸੀ। ਨਾਦਰਚੰਦ ਅਜੇ ਬਹੁਤ ਕਮਜ਼ੋਰ ਸੀ ਤੋਂ ਉਸ ਨੂੰ ਬੂਖ਼ਾਰ ਹੁੰਦਾ ਸੀ । ਉਹ ਤੇ ਉੱਠ ਕੇ ਖਲੋ 
ਵੀ ਨਹੀ" ਸਕਦਾ ਸੀ । ਭਜ ਕਿਸ ਤਰ੍ਹਾਂ ਜਾਂਦਾ ? 

ਬਹੁਤ ਸੋਚ ਮਗਰੋ ਉਸ ਨੇ ਆਪਣਾ ਮਨਸ੍ਹਬਾ ਬਣਾਇਆ । ਆਹਿਸਤਾ ਜਿਹੇ ਉਸ ਨੇ 


ਨਾਦਰਚੈਂਦ ਨੂੰ ਆਪਣੇ ਮੌਢਿਆਂ ਉਤੇ ਚੁਕ ਲਿਆ । ਅਧੀ ਰਾਤ ਸੀ । ਉਹ ਤੁਰ ਪਈ ਪਰ ਸਾਰਾ 
ਰਾਹ ਪਿੱਛੇ ਵੇਖਦੀ ਗਈ ਕਿ ਕਿਧਰੇ ਉਹ ਸ਼ੈਤਾਨ ਸੰਨਿਆਸੀ ਉਸ ਦੇ ਪਿੱਛੋਂ ਨ ਲਗਾ ਹੋਵੇ । 
21. ਸਚਾ ਤੇ ਸੁਭਾਗਾ ਮਿਲਾਪ 
ਵਕਤ ਲੈਘਦਾ ਗਿਆ ਤੇ ਛੇ ਮਹੀਨੇ ਗੁਜ਼ਰ ਗਏ । ਨਾਦਰਚੰਦ ਬਿਲਕੁਲ ਠੀਕ ਹੋ ਗਿਆ । 
ਪਹਾੜੀ ਨਦੀ ਤੋਂ ਮਰੂਆ ਨੇ ਮਿੱਠਾਂ ਪਾਣੀ ਲਿਆਂਦਾ । ਜੈਗਲ ਦੇ ਦਰੱਖ਼ਤ ਉਹਨਾਂ ਨੂੰ 
ਬਹੁਤ ਫਲ ਦੇ'ਦੇ । ਨਾਦਰਚੈਦ ਦੀ ਤਾਕਤ ਮੁੜ ਆਈ । 

ਇਕ ਦਿਨ ਉਸ ਨੇ ਬਾਜ਼ਾਰ ਜਾਣਾ ਸੀ । ਬਾਜ਼ੀਗਰ ਕੁੜੀ ਨੇ ਉੱਸ ਨੂੰ ਕਿਹਾ “ਮੇਰੇ ਜੋਗੀ 
ਨੱਥ ਲਿਆਵੀ” ।” 

ਇਕ ਹੌਰ ਦਿਨ ਨਾਦਰਚੰਦ ਰੋਟੀ ਖਾ ਰਿਹਾ ਸੀ । ਇਕ ਮੱਛੀ ਦਾ ਕੌਡ' ਉਸ ਦੇ ਸੋਘ ਵਿਚ 
ਖੂਭ ਗਿਆ । ਬਾਜ਼ੀਗਰ ਕੁੜੀ ਨੌ ਸੁੱਖਣਾਂ ਸੁਖੀ ਕਿ ਜੇ ਉਸ ਦਾ ਸਾਈਂ ਰਾਜ਼ੀ ਹੋ ਜਾਏ ਤਾਂ ਉਹ 
ਦੇਵਤਿਆਂ ਨੂੰ ਦੋ ਬਕਰੇ ਚੜ੍ਹਾਏਗੀ । ਇਕ' ਲਾਲ ਤੇ ਇੰਕ ਚਿੱਟਾ । 

ਇਕ ਵਾਰ ਜਦੋਂ ਨਾਦਰਚੈਦ ਨੂੰ ਬੁਖ਼ਾਰ ਹੋ ਗਿਆ ਤੇ ਉਸ ਦਾ ਸਿਰ ਪੀੜ ਕਰਦਾਂ ਸੀਂ 
ਤਾਂ ਬਾਜ਼ੀਗਰ ਕ੍ੜੀ ਉਸ ਦੇ ਕੌਲ ਬੈਠੀ ਰਹੀ ਤੇ ਆਪਣੇ ਸੁਹਲ ਹਥਾਂ ਨਾਲ ਉਸ ਦਾ ਮੱਥਾ 
ਘੁਟਦੀ ਰਹੀ । 

“ਸਾਡੇ ਕੌਲ ਰਹਿਣ ਨੂੰ ਕੋਈ ਘਰ ਨਹੀਂ, ਮੇਰੇ ਢੌਲ' ਮਹੂਆ ਨੇ ਕਿਹਾ 'ਟ੍ਰਦਿਆਂ 
ਫਿਰਦਿਆਂ ਅਜੀਂ` ਪੰਛੀਆਂ ਵਾਂਗ ਹੀ ਕਿਧਰੇ ਆਰਾਮ ਲਈ ਲੋਟ ਜਾਂਦੇ ਹਾਂ ।' 

__ ਉਹਨਾਂ ਇਕੱਠਿਆਂ ਪਹਾੜੀ ਨਦੀ ਪਾਰ ਕੀਤੀ ਤੇ ਹੱਸਦੇ ਖੋਡਦੇ ਉਹਨਾਂ ਚੋਖਾ ਪੰਧ ਮੁਕਾ 
ਲਿਆ । ਫਿਰ _ਰਾਂਹ ਵਿਚ ਇਕ ਵੱਡਾ ਦਰਿਆ ਆਇਆਂ । ਉਹਨਾਂ ਤਰ ਕੇ ਇਸ ਨੂੰ ਪਾਰ ਕਰ 
ਲਿਆ ਤੇ ਦੂਜੇ ਕੰਢੇ ਚਲੇ ਗਏ । ਉਥੇ ਜੈਗਲ ਦਾ ਬੰਬੀਹਾ ਇਕ ਦਰੱਖ਼ਤ ਦੀ ਟਹਿਣੀ ਤੋ” 
ਸ਼ਸ਼ੀ ਦਾ ਗੀਤ ਅਲਾਪ ਰਿਹਾ ਸੀ । ਨਾਦਰਚੈਦ ਨੂੰ ਉਹ ਥਾਂ ਬਹੁਤ ਪਸੰਦ ਆਈ ਤੇ ਉਸ ਨੇ 
ਕਿਹਾ ਗੌਰੀਏ ! ਐਥੇ ਅਸੀਂ ਆਪਣਾ ਘਰ ਬਣਾਵਾਂਗੇ ।' ਇਕ ਕ੍ਰਹਲ ਉਥੇ ਵਗਦੀ ਸੀ ਤੇ ਉਸ 
ਦੀਆਂ ਨਿਕੀਆਂ ਨਿਕੀਆਂ ਲਹਿਰਾਂ ਜਿਵੇ“ ਨਾਚ ਕਰ ਰਹੀਆਂ ਸਨ । ''ਏਥੇ ਹੀ ਅਸੀਂ ਰਵ੍ਾਂਗੇ 
ਤੇ ਆਪਣੇ ਦਿਨ ਕਟਾਂਗੇ'' ਨਾਦਰਚੰਦ ਨੇ _ਕਿਹਾਂ । ਫਿਰ ਕੁਦਰਤੀ ਨਜ਼ਾਰਿਆਂ ਵੱਲੋ ਧਿਆਨ 
ਕਰਵਾਕੇ ਉਹ ਬੋਲਿਆ, ਔਹ ਵੇਖ, ਮਹੂਆ ਲਾਲ ਬਸਤਰ ਪਾਈ ਫੁੱਲ ਕਿਸ ਤਰ੍ਹਾਂ ਹੱਸ ਰਹੇ ਹਨ । 
ਦਰੱਖਤਾਂ ਦੀਆਂ ਟਹਿਣੀਆਂ ਤੋ ਸਵਾਂਦਲੇ ਫਲ ਲਮਕ ਰਹੇ ਹਨ । ਉਸ ਨਦੀ ਦਾ ਮਿੱਠਾ ਪਾਣੀ 
ਅਖਾਂ ਨੂੰ ਬੜਾ ਸੁਖਾਂਦਾ ਹੈ ।'” 

ਉਹ ਦੋਵੇ ਜੀ ਫਲ ਖਾ ਕੇ ਗੁਜ਼ਾਰਾ ਕਰਦੇ ਰਹੇ, ਜਿਹੜੇ ਦਰੱਖ਼ਤਾਂ ਉਤੇ ਬੇਐਤ ਲਗਦੇ 
ਸਨ । ਉਥੇ ਉਹਨਾਂ ਨੂੰ ਇਕ ਬੜਾਂ ਸਦਰ ਪਥਰ ਲੱਭ ਪਿਆ ਜਿਸ ਉਤੇ ਉਹ ਸੌ_ਜਾਂਦੇ । ਰਾਤਾਂ 
ਉਹ ਖੁਸੀ ਖੁਸ਼ੀ ਇਕ ਢੂਜੇ ਦੀਆਂ ਬਾਹਵਾਂ ਵਿਚ ਗੁਜ਼ਾਰਦੇ । ਦਿਨੇ ਰੱਥ ਵਿਚ ਹੱਥ ਪਾ ਕੇ ਉਹ 
ਸੰਵੇ ਜੰਗਲਾਂ ਵਿਚ ਭੌੱਦੇ ਰਹਿੰਦੇ ਤੇ ਨਾਲੇ ਫਲ ਤੌੜ ਕੇ ਖਾਂਦੇ ਰਹਿੰਦੇ । ਉਹ ਆਪਣੇ ਮਾਪਿਆਂ ਨੂੰ 


ਨਾ 


21 


`ਭੁੱਲ ਗਏ । ਆਪਣੇ ਮਿਤਰਾਂ ਨੂੰ ਭੁੱਲ ਗਏ ਤੇ ਸਾਕ ਅੰਗਾਂ ਨੂੰ ਵੀ । ਬਾਕੀ ਦੂਨੀਆ ਭੁੱਲ ਕੇ 
“ਉਹਨਾਂ ਇਹ ਦਿਨ ਬੜੇ ਅਨੰਦ ਦੇ ਕੱਟੇ । ਪਰ ਚਾਨਚਕ ਹੋਣੀ ਨੇ ਉਹਨਾਂ ਦੇ ਸਿਰਾਂ ਉਤੇ ਬਿਜਲੀ, 


-ਸੂਣੀ । 
22. ਉਹ ਜੰਗਲ ਵਿਚ ਘੁੰਮਦੇ ਹਨ-ਖ਼ਤਰੇ ਦੀ ਸੈਣਤ 

ਇਕ ਸ਼ਾਮ ਨੂੰ ਨਾਦਰਚੰਦ ਖ਼ੁਸ਼ੀ ਖ਼ੁਸ਼ੀ ਮਰੂਆ ਦੇ ਨਾਲ ਜੰਗਲ ਦੇ ਵਿਚ ਫਿਰ ਰਿਹਾ ਸੀ 1 

-ਉਹ_ ਸੋਘਣੇ ਜੈਗਲ ਵਿਚ ਵੜ ਗਏ । ਟੁਰਦਿਆਂ ਹੋਇਆਂ ਮਹੂਆ ਲੇ ਵੇਲ ਵਾਂਗ ਉਹਦੇ 
ਦਵਾਲੇ ਬਾਹਾਂ ਸੁਟੀਆਂ ਹੋਈਆਂ ਸਨ । ਇਕ ਥਾਂ ਵਡਾ ਸਾਰਾ ਸ੍ਰੱਹਣਾ ਪੱਥਰ ਪਿਆ ਸੀ । ਉਹ ਇਸ 
-ਉਤੇ ਬੈਠ ਕੇ ਚਾਈ ਚਾਈ' ਗਲਾਂ ਕਰਨ _ਲਗ ਪਏ । ਥੋੜੀ ਦੂਰ ਇਕ ਨਦੀ ਦੀਆਂ ਛੌਟੀਆਂ 
ਲਹਿਰਾਂ ਦਿਸ ਰਹੀਆਂ ਸਨ । ਚਾਨਚਕ ਮਹੂਆ ਨੇ ਬੰਸਰੀ ਦੀ ਆਵਾਜ਼ ਸੁਣੀ ਤੇ ਡਰ ਨਾਲ 
ਕੰਬਣ ਲਗ ਪਈ । ਉਸ ਨੂੰ ਪਿਆਰ ਕਰ ਕੇ ਨਾਦਰਚੰਦ ਨੇ ਸਹਿਜ ਨਾਲ ਪੁੱਛਿਆ, “ਮੇਰੀ 


-ਪਿਆਰੀ ਮਰੂਆ ਇਹ ਕੀ ਸੀ ਜਿਸ ਤੋਂ ਤ੍ਰ ਇਕ ਦਮ ਠਠੰਬਰ ਗਈ ਸੈ ? ਤੂੰ ਪੀਲੀ ਕਿਉ” 


ਹੋ ਗਈ ਹੈ' ? ਅੱਜ ਤੂੰ ਮੈਨੂੰ ਆਪਣੇ ਜੀਵਨ ਦੀਆਂ ਸਾਰੀਆਂ ਗਲਾਂ ਦੱਸ । ਤੇਰੇ ਮਾਪੇ ਕੌਣ 
ਹਨ ? ਤੂੰ ਬਾਜ਼ੀਗਰ ਕੋਲ ਕਿਓ” ਰਹਿੰਦੀ ਰਹੀ ?_ ਮੈ”_ਤੌਥੋਂ ਹਜ਼ਾਰ ਵਾਰ ਇਹ ਗਲਾਂ 
ਪੁੱਛੀਆਂ ਹਨ । ਪਰ ਅਜ ਤੂੰ ਮੈਨੂੰ ਜ਼ਰੂਰ ਹੀ ਸਾਰੀ ਵਿਥਿਆ ਸੁਣਾ । ਸੱਚ ਮੁੱਚ ਹੀ ਤੇਰੇ ਦੁਆਲੇ 
ਭੇਤ ਹਨ । ਜਿੰਨੀ ਵਾਰੀ ਵੀ ਮੈਂ ਤੈਨੂੰ ਪੁਛਿਆ ਹੈ, ਤੂੰ ਕਦੀ ਕੁਝ ਦੱਜਿਆ ਨਹੀਂ । ਬਸ ਰੋ ਪੈਦੀ 
ਹੈਂ । ਤੇਰੇ ਦਿਲ ਵਿਚ ਕੋਈ ਪੀੜ ਹੈ ਜਿਹੜੀ ਤੂੰ ਇਹ ਸਾਰਾ ਸਮਾਂ ਮੇਰੇ ਕੋਲੋ" ਲੁਕਾ ਕੇ ਰਖੀ 
`ਹੈ । ਕਲ ਸਵੇਰੇ ਤੂੰ ਮੈਨੂੰ ਥੋੜਾ ਜਿਹਾ ਹਿੱਸਾ ਦੱਸਿਆ ਸੀ ਕਿ ਜਦੋਂ” ਤੂੰ ਅਜੇ ਬਾਲੜੀ ਸੈ“ ਤਾਂ 
ਰੌਮਰਾ ਤੈਨੂੰ ਤੇਰੇ ਬਾਪ ਦੇ ਘਰੋ" ਚੁਰਾ ਲਿਆਇਆ ਸੀ । ਪਰ ਠਹਿਰ, ਬੰਸਰੀ ਬਜ ਰਹੀ ਹੈ, ਆ 
ਘਰ ਮੁੜ ਚਲੀਏ, ਸੰਝ ਲੰਘ ਗਈ ਹੈ 1 

“ਮੇਰੇ ਸਿਰ ਦੇ ਸਾਈ' ! ਜੇ ਮੈਂ ਕਲ ਤੀਕਰ ਜੀਉ“ਦੀ ਰਹੀ ਤਾਂ ਤੈਨੂੰ ਸਾਰੀ 
ਕਹਾਣੀ ਸੁਣਾਵਾਂਗੀ” ਬਾਜ਼ੀਗਰ ਕੁੜੀ ਨੇ ਕਿਹਾ “ਇਸ ਵੇਲੇ ਮੋਰੇ ਸਿਰ ਵਿਚ ਪੀੜ ਹੈ ।” 

ਜਿਸ ਤਰ੍ਹਾਂ ਇਕ ਵੇਲ ਹਵਾ ਦੇ ਝੌਂਕੇ ਨਾਲ_ਹਿਠਾਂ ਹੋ ਜਾਂਦੀ ਹੈ, ਇਸੇ ਤਰ੍ਹਾਂ ਮਹੂਆ 
ਨਾਦਰਚੰਦ ਦੀਆਂ ਬਾਹਵਾਂ ਵਿਚ ਡਿੱਗ ਪਈ । 

“'ਤੈਨੂੰ ਕੋਈ ਸੱਪ ਵੱਡ ਗਿਆ ਏ ! ਮੋਰੀਏ ਸੁੱਹਣੀਏ ! ਤੂੰ ਏਨੀ ਪੀਲੀ ਤੇ ਦਿਲਗੀਰ 
“ਕਿਉ ਹੋ ਗਈ ਏ' । ਮੈਨੂੰ ਦੱਸ ! ਤੈਨੂੰ ਕੀ ਦੁੱਖ ਖਾਈ ਜਾ ਰਿਹਾ ਏ ? ਨਾਦਰਚੰਦ ਨੇ ਪੁੱਛਿਆ । 
ਟੁਰਦੀ ਜੋੜੀ ਦੇ ਪੈਰਾਂ ਹੇਠਾਂ ਸੁੱਕੇ ਪੱਤਰ ਖ਼ੁਰਕ ਮੁਰਕ ਕਰਦੇ ਭਜ ਰਹੇ ਸਨ ਪਰ ਚਾਨਚ਼ਕ ਮਹੂਆ 
ਨੂੰ ਜਿਵੇ ਸਖ਼ਤ ਬੁਖ਼ਾਰ ਹੋ ਗਿਆ । ਉਹ ਅਗ੍ਹਾਂ ਟੁਰਨ ਜੋਗੀ ਨ ਰਹੀ ਤੋਂ ਕੰਬਦੀ ਕੰਬਦੀ ਹੇਠਾਂ 
`ਡਿੱਗ ਪਈ । ਨਾਂਦਰਚੰਦ ਡਰ ਗਿਆ ਤੇ ਉਸ ਲਈ ਓਥੇ ਪਤਰਾਂ ਦਾ ਬਿਸਤਰਾ ਬਣਾ ਦਿੱਤਾ 
ਤੇ ਕਿਹਾ ਪਲ ਕੁ ਨਹਿਰ ਜਾ । ਮੈ ਤੇਰੇ ਲਈ ਪਾਣੀ ਲਿਆਉ'ਦਾ ਹਾਂ । ਤੈਨੂੰ ਐਨੀ ਤਰੇਹ ਲਗੀ 
ਹੈ । ਤੇ ਮਹੂਆ ਨੇ ਰੋੱਦਿਆਂ ਹੋਇਆਂ ਕਿਹਾ, ਅਜ ਮੋਰਾ ਇਸ ਦੁਨੀਆ ਵਿਚ ਅਖ਼ੀਰਲਾ 
4 ਹੈ ਨੂੰ ਸੱਪ ਨੇ ਨੀਂ ਵੱਢਿਆ ਪਰ ਸਾਡੇ ਖ਼ੁਸ਼ੀ ਦੋਂ ਦਿਨ ਅਜ਼ ਮੁੱਕ ਗਏ । ਦੂਰ ਜੰਗਲ 


22 
ਵਿਚੋਂ ਤੂੰ ਬੰਸਰੀ ਦੀ ਸੱਦ ਸੁਣੀ ਸੀ_। ਮੇਰੇ ਪਾਲਕ-ਪਿਤਾ ਦੀ ਸਰਦਾਰੀ ਹੌਠ ਬਾਜ਼ੀਂਗਰ ਆ 
ਅਪੜੇ ਹਨ । ਮੇਰੀ ਸਹੇਲੀ ਪਲੰਕਾ ਨੇ ਉਸ੍‌ ਸੱਦ ਰਾਂਹੀ ਮੈਨੂੰ ਉਹਨਾਂ ਦੇ ਆਉਣ ਦੀ 
ਖ਼ਬਰ ਦਿੱਤੀ ਹੈ ਤੇ ਮੈਨੂੰ ਸੁਚੇਤ ਕੀਤਾ ਹੈ। ਅਜ ਰਾਤ ਉਹ ਸਾਨੂੰ ਮਾਰ ਦੇਵੇਗਾ । ਮੋਰੇ ਸਾਈ” 
` ਢੋਲ ! ਕੇਵਲ ਅੱਜ ਦੀ ਰਾਂਤ `ਹੀ ਅਸੀਂ ਇਕ ਦੂਜੇ ਦੀਆਂ ਬਾਹਵਾਂ ਵਿਚ ਲੰਘਾ ਸਕਦੇ ਹਾਂ । 
ਕਲ ਇਹ ਸੁਖ-ਅਨੰਦ ਖ਼ਤਮ ਹੋਂ ਜਾਵੇਗਾ ਤੋਂ ਅਸੀਂ ਫਿਰ ਕਦੀ” ਇਕ ਦ੍ਰਜੇ ਨੂੰ ਨਹੀਂ“ ਮਿਲ 
ਸਕਾਂਗੇ, ਜੰਗਲ ਦਾ ਇਹ ਮਿੱਠਾ ਜੀਵਨ ਮੁਕਣ ਵਾਲਾ ਹੈ ਤੇ ਸਾਨੂੰ ਮੌਤ ਦਂ ਭਿਆਰਗ ਛਾਂ 
ਵਿਚ ਜਾਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ ।'” 
` ਰਾਤ ਲੰਘ ਗਈ । ਅਕਾਸ਼ ਤੋਂ ਤਾਰੇ ਅਲੌਪ ਹੋ ਗਏ । ਉਹ ਆਪਣੀ ਛੰਨ ਦੇ ਬੂਹੇ 
ਵੱਲ ਆਏ ਤੇ ਫਿਰ ਬਾਹਰ ਪੈਰ ਧਰੇ । 

23. ਰੋਮਰਾ ਦੀ ਢਾਣੀ 


ਰਿ ਰਾਜਾ ਕੁੱਤੇ ਵੇਖੇ । ਉਹਨਾਂ ਦੀ ਸਹਾਇਤਾ ਨਾਲ ਹੇਮਰਾ ਨੇ ਅਖ਼ੀਰ 
ਉਹਨਾਂ ਨੂੰ ਖੋਜ ਕੱਢਿਆ ਸੀ, ਅਗਲੇ _ਪਲ ਹੌਮਰਾ _ਦੀ ਭੈ-ਦਾਇਕ _ ਸ਼ਕਲ 
ਮੌਤ ਵਾਂਗ ਉਨ੍ਹਾਂ ਦੇ ਸਾਮਣੇ ਖਲੌਤੀ ਵੇਖੀ, ਉਸ ਦੇ ਹੱਥ ਵਿਚ ਜ਼ਹਿਰ-ਭਿਜੀ ਛੁਰੀ ਸੀ ਜਿਸ 
ਦਾ ਫਲ ਲਿਸ਼ਕ ਰਿਹਾ ਸੀ । ਉਹਦੀਆਂ ਗੁਸੈਲੀਆ ਅਖਾਂ ਵਿਚੋਂ" ਅੱਗ ਵਰ੍ਹ ਰਹੀ ਸੀ । ਉਹਦਾ 
ਭਾਰਾ ਸਾਹ ਬਦਲ ਵਾਂਗ ਸੁਣੀ'ਦਾ ਸੀ । 
ਰੋਮਰਾ 
“ਮੂਆ ਜੇ ਤੂਰ ਜੀਉੱਦੀ ਰਹਿਣਾ ਚਾਹ੍ਹੰਦੀ ਹੈ ਤਾਂ ਮੋਰੀ ਗੱਲ ਸੁਣ ਲੈ ਸਾਡੇ ਦੁਸ਼ਮਣ 
ਨੂੰ ਇਸ ਛੁਰੀ ਨਾਲ ਮਾਰ ਦੇ । ਸੁਜਾਨ ਬਾਜ਼ੀਗਰ ਮੇਰਾ ਧਰਮ ਦਾ ਪੁੱਤਰ ਹੈ । ਉਸ ਨਾਲ 
ਵਿਆਹ ਕਰ ਲੌ ਤੇ ਸਾਡੇ ਨਾਲ ਆਂ ਜਾ ।”” 


ਸਰੂਆ 

"ਪਰ ਸੈਂ ਆਪਣੇ ਸਿਰ ਦੇ ਸਾਈ ਦਾ ਕਿਸ ਤਰ੍ਹਾਂ ਘਾਤ ਕਰ ਸਕਦੀ ਹਾਂ । ਮੋਰੇ ਪਿਤਾ ! 
ਤੂੰ ਜਿਥੇ ਹੈ” ਓਥੇ ਖਲਾ ਰਹੁ ਤੇ ਮੈਨੂੰ ਮਰਦੀ ਨੂੰ ਵੇਖ ਲੰ ।'' ਉਸ ਨੇ ਹੌਲੀ, ਥਿੜਕਦੀ ਅਵਾਜ਼ 
ਵਿਚ ਕਿਹਾਂ । 

ਰੋਮਰਾ 

“ਪਰ ਸੁਜਾਨ ਜਵਾਨ, ਤੱਗੜਾ ਤੇ ਸ਼ਕਲਵੈਦ ਹੈ', ਉਹ ਤੈਨੂੰ ਪਤੀ ਮਿਲ ਰਿਹਾ ਹੈ । 
ਉਸ ਨਾਲ ਵਿਆਹ ਕਰ ਲੈ ਤੇ ਆ ਘਰ ਮੁੜ ਚਲੀਏ । ਮੈ” ਤੈਨੂੰ ਲੱਭਣ ਲਈ ਸਾਰਾ ਦੇਸ਼ 
ਭਵਿਆਂ ਹੈ । ਹੁਣ ਜਿਦ ਨ ਕਰ ।'” 


ਮੂਆ 
“'ਮੇਰੇ ਪਿਤਾ, ਮੈ” ਆਪਣੇ ਕੰਤ ਨੂੰ ਮਾਰਕੇ ਕਿਸ ਤਰ੍ਹਾਂ ਪਰ ਮੂੜ ਸਕਦੀ ਹਾਂ । ਤੂੰ ਮੋਰੀ 
ਸੱਚ _ਮੈਨੀ ਕਿ ਮੈਂ ਸੁਜਾਨ ਬਾਜ਼ੀਗਰ ਨਾਲ ਵਿਆਹ ਨਹੀਂ” ਕਰਨਾ । ਮੋਰੇ ਪਤੀ 


ਇਹ ਗਲ 
ਦਾ ਮੁੱਖੜਾ ਪਘਰੇ ਹੋਏ ਸੋਨੇ ਵਾਂਗ ਚਮਕਦਾ ਏ, ਚੰਨ ਤੇ ਸੂਰਜ ਵਾਂਗ ਏ । ਉਸ ਦੇ ਸਾਮਣੇ 


23 


ਸੁਜਾਨ ਇਕ ਟਟਹਿਣੇ ਵਾਂਗ ਏ । ਮੋਰ/ ਸਾਈ” ਸਭ ਤੋਂ ਵਧ ਸ਼ਕਲਵੈਦ ਗਭਰੂ ਏ-ਜਿਵੇਂ ਸੋਨੇ 
ਦਾ ਬਣਿਆ ਹੋਇਆ ਬਿਰਛ ਹੋਵੇ । ਇਕ ਵਾਰੀ ਉਸ ਵੱਲ ਵੇਖ । ਮੇਰੇ _ ਪਿਤਾ ਤੂੰ ਉਸ ਨੂੰ 
ਮੇਰੀਆਂ ਅਖਾਂ ਨਾਲ ਵੇਖ । ਉਸ ਦੀ ਮੂਰਤ ਤੌਰੀਆਂ ਅਖਾਂ_ ਨੂੰ ਮਲ ਲਵੇਗੀ ।' ਕਾਲਾ ਬਦਲ ` 
ਗੁਸੇ ਵਿਚ ਭੜਕ ਕੇ ਗਰਜਿਆ ਤੇ ਉਸ ਛੁਰੀ ਮਹੂਆ ਦੇ ਹੱਥ ਵਿਚ ਫੜਾ ਦਿੱਤੀ । 

ਕੇਵਲ ਇਕ ਵਾਰ ਉਸ ਨੇ ਆਪਣੀ ਸਹੇਲੀ ਪਲੰਕਾ ਦੇ ਮੂੰਹ ਵੱਲ ਵੇਖਿਆ ਜਿਹੜੀ 
ਕੋਲ ਹੀ ਖਲੌਤੀ ਸੀ । ਤੇ ਇਕ ਵਾਰੀ ਹੀ ਆਪਣੇ ਪਿਆਰੇ ਨਾਦਰਚੈਦ ਦੇ ਤਿਹਰੇ ਵੱਲ ਵੇਖਿਆ। 
ਉਸ ਨੇ ਕਿਹਾ “ਹੇ ਮੋਰੇ ਮਾਲਕ, ਜਿਹੜਾ ਮੈਨੂੰ ਆਪਣੀ ਜਾਨ_ਤੋਂ` ਵੀ ਵਧ ਪਿਆਰਾ ਹੈ? 
ਮੈਨੂੰ ਵਿਦਿਆ ਕਰ ਦੇ । ਤੇਰੀ ਆਪਣੀ ਮਹੂਆ ਹੁਣ ਤੇਰੇ ਅਗ ਸੰਗ ਨਹੀਂ” ਰਹੇਂਗੀ । ਮੋਰੀ 
ਪਿਆਰੀ ਸਹੋਲੀ ਪਲੰਕਾ ਤ੍ਰੇ ਜ਼ਰੂਰ ਹੀ ਮੋਰੇ ਦੁੱਖੜੇ ਦਾ ਥਹੁ ਲਾ ਸਕੇਗੀ ਤੇ ਮੋਭੇ ਲਈ ਦੁੱਖੀ 
ਹੋਵੇਗੀ । ਤੇ ਤੂੰ ਮੇਰੇ ਪਿਤਾ ! ਮੈਨੂੰ ਪਤਾ ਨਹੀਂ ਤੂੰ ਕਿਸ ਦਾ ਨਿੱਕਾ ਜਿਹਾ ਖ਼ਜ਼ਾਨਾ ਲੁਟਿਆ । 
ਮੈਨੂੰ ਆਪਣੇ ਮਾਪੇ ਵੇਖੇ ਤੇ ਕਿਧਰੇ ਯਾਦ ਹੀ ਨਹੀਂ । ਸਰਾਪ ਹੈ ਮੌਰੇ ਉਤੇ-ਮੋਰੇ ਭਾਗਾਂ ਉੱਤੇ । 
ਹੁਣ ਮੈਂ ਆਪਣਾ ਘਾਤ ਕਰਦੀ ਹਾਂ-ਇਸ ਤਰ੍ਹਾਂ । 

(ਉਹ ਛੁਰੀ ਆਪਣੀ ਛਾਤੀ ਵਿਚ ਖੋਭ ਲੰਦੀ ਹੈ_ਤੇ ਮਰ ਜਾਂਦੀ ਹੈ । ਹੌਮਰਾ ਦੇ ਹੁਕਮ 
ਨਾਲ ਬਾਜ਼ੀਗਰ ਨਾਦਰਚੈਦ ਨੂੰ ਮਾਰ ਦੇਦੇ ਹਨ ।) 

24. ਹੋਮਰਾ ਦੇ ਕੀਰਨੇ ਤੇ ਪਲੈਕਾਂ ਦੀ ਸ਼ਰਧਾ 

“ਜਦ ਇਹ ਅੱਜੇ ਛਿਆਂ ਮਹੀਨਿਆਂ ਦੀ ਬਾਲੜੀ ਸੀ ਤਾਂ ਮੈ“ ਇਸ ਨੂੰ ਸਾਂਭ ਲਿਆ ਤੇ 
ਇਹ ਸਾਰੇ ਵਰ੍ਹੇ ਇਸ ਨੂੰ ਪਾਲਦਾ ਰਿਹਾ । ਹਾਏ ! ਹੁਣ ਮੇਰੇ ਘਰ ਦਾ ਸ਼ਿੰਗਾਰ ਕੌਣ ਬਣੇਗਾ- 
ਉਹ ਤੇ ਟੁਰ ਗਈ । ਮਹੂਆ ਤੂੰ ਮੈਨੂੰ ਵੇਖਣ ਲਈ ਇਕ ਵਾਰ ਵੀ ਅਖ ਨਹੀਂ' ਖੌਲ੍ਹੇ'ਗੀ । ਮੋਰੇ 
ਨਾਲ ਗਲ ਕਰਨ ਲਈ ਇਕ ਵਾਰ ਵੀ ਆਪਣੇ ਹੋਠ ਨਹੀ' ਖੋਲੇ'ਗੀ । ਮੈ' ਹੁਣ ਮੁੜ ਕੇ ਘਰ 
ਨਹੀਂ ਜਾ ਸਕਦਾ । (ਆਪਣੇ ਸਾਥੀਆਂ ਨੂੰ) ਤੁਹਾਡੇ ਲਤੀ ਘਰ ਮੁੜ ਜਾਣਾ ਠੀਕ ਹੈ, ਮੈ” ਹੁਣ 
ਕਿਸੇ ਬਨ ਵਿਚ ਜਾਂ ਕੇ ਆਪਣੇ ਦਿਨ ਕਟਾਂਗਾ ।'” 

ਮੈਨਕਾ ਵਲ ਮੂੰਹ ਕਰਕੇ ਉਸ ਨੇ ਆਖਿਆ, “ਮੋਰਾ ਮੁੜ ਕੇ ਘਰ ਜਾਣਾ ਬੇਫ਼ਾਇਦਾ ਹੈ । 
ਕੁੜੀ ਲਈ ਕਬਰ ਪੁਟੋ । ਬਰਾਹਮਨ ਰਾਜਕੁਮਾਰ ਨੇ ਆਪਣਾ ਘਰ ਤੇ ਧਨ ਦੌਲਤ ਸਭ ਕੁਝ 
ਮਰੂਆ ਲਈ ਛਡਿਆ, ਉਹ ਇਕ ਦ੍ਰਜੇ ਪਿੱਛੇ ਪਾਗਨ ਹੋਏ ਫਿਰਦੇ ਸਨ । ਇਹਨਾਂ ਦੋਹਾਂ ਨੂੰ 
ਇਕੋ ਕਬਰ ਵਿਚ ਦੱਬ ਦਿਓ ।'' 

ਜਿਸ ਤਰ੍ਹਾਂ ਉਹਨਾਂ ਦੇ ਸਰਦਾਰ ਨੇ ਕਿਹਾ ਸੀ, ਉਹਨਾਂ ਉਸੇ ਤਰ੍ਹਾਂ ਹੀ ਕੀਤਾ । ਤੇ ਫਿਰ 
ਉਸ ਥਾਂ ਨੂੰ ਉਸ ਕਬਰ ਵਾਂਗ ਸੁੰਵੀ ਛਡ ਕੇ ਖਿੰਡ ਗਏ । 

ਮੁਟਿਆਰ ਪਲੰਕਾ ਨਾਲ ਨਹੀਂ`_ਗਈ ਸਗੌ” ਓਥੇ ਹੀ ਰਹੀ । ਉਹ ਮਹੂਆ ਦੀ ਨਿੱਕੀਂ 
ਹੁੰਦੀ ਦੀ ਸਹੇਲੀ ਸੀ ਤੇ ਉਸ ਦੇ ਦੁੱਖ ਸੁੱਖ ਦੀ ਸਾਥਣ । ਉਹ ਓਥੇ ਹੀ ਰੋ ਰੋ ਕੇ ਆਪਣੇ ਦਿਨ 
ਤੇ ਰਾਤਾਂ ਗੁਜ਼ਾਰਦੀ ਰਹੀ, ਉਹ ਬਨ ਵਿਚੋਂ ਜੰਗਲੀ ਫੁੱਲ ਤੋੜਕੇ ਕਬਰ ਉਤੇ ਰਖਦੀ 
ਤੇ ਆਪਣੇ ਹੰਝੂਆਂ ਨਾਲ ਉਸ ਦੀ ਮਿੱਟੀ ਨੂੰ ਗਿਲਿਆਂ ਕਰਦੀ । ਕਈ ਵਾਰ ਉਹ ਉਸ ਬਨ ਖੈਡ 


28 


ਹੈ ਤੇ ਸਾਹ ਲੈਦਾ ਹੈ ਮੈਂ ਉਸ ਸਭ ਕੁਝ ਦੀ ਉਸਤਤਿ ਕਰਦੀ ਹਾਂ -ਸਮੁੰਦਰਾਂ, ਦੇਸ਼ਾਂ, ਅਕਾਸ਼ 
`ਤੇ ਪਤਾਲ ਦੀ । ਸ਼ਿਵਜੀ ਦੀਆਂ ਜਟਾਂ ਉਤੇ ਕਾਲ ਤੇ ਮਹਾਂਕਾਲ ਦੋਵੇ' ਬੈਠੇ ਹਨ । ਮੈ” 
ਦੋਹਾਂ ਨੂੰ ਨਮਸਕਾਰ ਕਰਦੀ ਹਾਂ । ਮੈ" ਆਪਣੈ ਗੁਰੂ ਅਗੇ ਵੀ ਸਿਰ ਨਿਵਾਂਦੀ ਹਾਂ ਜਿਸ ਨੇ ਮੈਨੂੰ 
ਆਤਮਕ ਜੀਵਨ ਦੇ ਭੇਦ ਦਸੇ ਤੇ ਅਖ਼ੀਰ ਵਿਚ ਮੈ` ਚੌਰਸ ਧਰਤੀ ਅਗੇ ਸਿਰ ਨਿਵਾਂਦੀ ਹਾਂ । 
ਇਸ ਤਰ੍ਹਾਂ ਹੁਣ ਚੰਦਰਵਤੀ ਆਪਣੇ ਭਜਨਾਂ ਦੀ ਸ਼ਰਧਾਂਜਲੀ ਨੂੰ ਖ਼ਤਮ ਕਰਦੀ ਹੈ । 


1. ਕਾਂਗ ਅਤੇ ਕਾਲ 

ਕੱਤੇ ਦੇ ਮਹੀਨੇ ਵਿਚ ਹੋਲੀ ਹੌਲੀ ਨਿਵਾਨ ਥਾਵਾਂ ਤੋ" ਕਾਂਗ ਹਟੀ । ਚੰਦ ਬਿਨੋਦ ਦੀ ਮਾਂ 

ਨੇ ਉੱਚੀ ਸਾਰੀ ਕਿਹਾ, '“ਉੱਠ ਪੁੱਤਰ ਮੰਜੇ ਤੱ' । ਮੂੰਹ ਨੂੰ ਧੋ ਕੇ ਚੈਨ ਵਰਗਾ ਬਣਾ ਲੈ ਤੇ ਖੇਤਾਂ 
`ਨੂੰ ਜਾਹ । ਓਥੇ ਮੀ'ਹ ਦਾ ਪਾਣੀ ਸਾਂਭਣ ਲਈ ਓੜਾਂ ਦੇ ਵਿਚਕਾਰ ਵੱਟਾਂ ਠੀਕ ਬਣੀਆਂ ਹੌਣੀਆਂ 
ਚਾਹੀਦੀਆਂ ਨੇ । ਯਾਦ ਰਖ ਵਾਢੀ ਦਾ ਮਹੀਨਾ ਮੱਘਰ ਹੈ ਜਦੋਂ“ ਸਾਡੀ ਸ਼ਾਲੀ ਚੌਲਾਂ ਦੀ ਫਸਲ 
'ਪਕਣੀ ਹੈ । ਬਦਲ ਗਜਦੇ ਸੁਣ ! ਇਹ ਮੀਂਹ ਦੇ ਪਾਣੀ ਨੂੰ ਡੁਲ੍ਹ ਪੈਣ ਦਾ ਸਦਾਏ । ਛੇਤੀ 
ਖੇਤਾਂ ਨੂੰ ਟੁਰ ਜਾ । ਕਾਲੇ ਬਦਲਾਂ ਨੇ ਅਸਮਾਨ ਨੂੰ ਕੱਜ ਲਿਆ ਏ., ਤੇ ਉਹ ਝੱਟ ਝੱਟ ਪਿੱਛੋ 
ਗਜਦੇ ਪਏ ਨੇੰ । ਕਿੰਨਾਂ ਕਿ ਚਿਰ ਤ੍ਰੰ ਵਿਹਲਾ ਘਰ ਸੁਤਾ ਰਹੇਗਾ ।”” 


ਮੀ'ਹ ਦਬ ਕੇ ਵੱਸਿਆ ਤੇ ਪਾਣੀ ਵੱਟਾਂ ਦੇ ਉਤਾਂ ਦੀ ਟੱਪ ਗਿਆ । ਖੇਤੀ ਦਾ ਸਾਰਾ ਕੌਮ 


'ਠੀਕ ਹੋ ਜਾਂਵੇ ਤਾਂ ਉਹ ਦੇਵੀ ਅਗੇ ਦੇ ਸੈਢਿਆਂ ਦੀ ਬਲੀ ਦੇਵੇਗੀ । ਉਸ ਦੀ ਹਾਲਤ ਏਨੀ 
ਮਾੜੀ ਹੋ ਗਈ ਕਿ ਉਸ ਦੀ ਮਾਂ ਨੂੰ ਉਸ ਦੇ ਬਚਣ ਦੀ ਉਮੀਦ ਨਾ ਰਹੀ ਤੇ ਉਹ ਦਿਨ ਰਾਤ 
ਰੋਂਦੀ ਰਹਿੰਦੀ । ਪਰਮਾਤਮਾ ਦੀ ਕਿਰਪਾ ਨਾਲ ਚੰਦ ਬਿਨੋਦ ਔਖੀ ਘੜੀ _ਲੋਘਾ ਗਿਆ । 
ਹੁਣ ਕੱਤੇ ਢਾ ਅੰਤ ਸੀ । ਉਸ ਦੀ ਮਾਂ ਪਾਟੀਆਂ ਲੀਰਾਂ ਨਾਲ ਉਸ ਨੂੰ ਪਾਲੋ ਤੋਂ ਬੁਦਾਉੱਦੀ 


ਮੀਏਆ ਦੀ ਦੇਵੀ ਲੱਛਮੀ ਦੀ ਕਿਰਪਾ ਹਾਕ ਚ ਦੁ ਪਲ ਗਾਜ਼ੀ ਹੋ ਗਿਆ 
ਪ੍ਰ ਦੇਵੀ ਦੀ ਪੂਜਾ ਕਰਨ ਲਈ ਘਰ ਵਿਚ ਚੌਲਾਂ ਦਾ ਇਕ ਦਾਣਾ ਵੀ ਨਹੀਂ” ਸੀ । ਪੂਜਾ 
ਵਾਲੇ ਦਿਨ ਮਾਂ ਨੇ ਇਕ ਦਾਤਰੀ ਚੰਦ ਬਿਨੋਦ ਦੇ ਹੱਥ ਵਿਚ ਦੇ ਕੇ ਉਸਨੂੰ ਖੇਤ ਵੱਲ ਜਾਣ ਲਈ 


29 


ਕਿਹਾ ।_ ਉਸ ਨੇ ਬਾਤਾ” ਪੌਦੇ ਦੀਆਂ ਪੰਜ ਲਗਰਾਂ ਫੜ ਲਈਆਂ ਤੇ ਬਾਰਾਮਾਂਹ ਗੋੱਦਾ ਖੇਤ ਵੱਲ 
ਨੂੰ ਟੁਰ ਪਿਆ । ਪਰ ਉਹਨੂੰ ਇਹ ਵੇਖ ਕੇ ਬੜੀ ਨਿਰਾਸਤਾ ਹਈ ਕਿ.ਕੱਤੇ ਦੇ ਮੀ'ਹਾਂ ਨੇ ਫਸਲ _” 
ਉਕਾਂ ਹੀ ਤਬਾਂਹ ਕਰ ਦਿੱਤੀ ਸੀ । ਅਸਲੋਂ ਫੌਰੀ ਢਾਹ ਕੇ ਉਹ ਘਰ ਮੁੜਿਆ ਤੇ ਮਾਂ ਨੂੰ ਇਹ 
ਕਹਿਰ ਦੀ ਖ਼ਤਰ ਦਿੱਤੀ । ਮਾਂ ਪੁੱਤਰ ਦੋਵੇ“ ਡ੍ਰੋਘੇ ਗ਼ਮ ਵਿਚ ਡੁੱਬ ਗਏ । ਇਸ _ਫਸਲ 
ਦੇ ਪਹਿਲਾਂ ਹੀ ਕਾਂਲ ਪਿਆ ਹੋਇਆ ਸੀ ਤੇ ਚੌਲ ਇਕ ਰੁਪਏ ਦੇ ਡੇਢ ਅਰਾ£ ਵਿਕਦੇ ਸਨ । 
ਪੋਹ ਦੇ ਮਹੀਨੇ ਜਦੋ ਧਰਤੀ ਉਤੇ ਕਾਲੀ ਧੁੰਦ ਛਾਈ ਹੋਈ ਸੀ, ਮਾਂ ਪੁੱਤਰ ਨੇ ਬੜੇ ਫਿਕਰ 
ਨਾਲ ਇਸ ਮਾਮਲੇ ਉਤੇ ਵਿਚਾਰ ਕੀਤੀ ਪਰ ਆਪਣਾ ਡੰਗ ਟੋਰਨ ਦਾ ਕੋਈ ਰਾਹ ਨਾ ਸੌਚ 
ਸਕੇ । ਢੱਗੇ ਪੰਜਾਲੀ ਵਿਚ" ਛੱਡ ਕੇ ਵੇਚ ਦਿੱਤੇ ਗਏ । ਪੰਜ ਖੋਤ ਉਸ ਨੇ ਸ਼ਾਹੂਕਾਰ ਕੋਲ 
ਗਹਿਣੇ ਰਖ ਦਿੱਤੇ । ਹੁਣ ਨਾਂ ਉਸ ਕੌਲ ਕੋਈ ਭੌ'ਇ ਸੀ ਨਾ ਕੌਂਦੀ ਢੱਗਾ । ਉਹ ਚੌਲ, ਦਾਲਾਂ 
ਜਾਂ ਰਾਈ ਕਿਸ ਤਰ੍ਹਾਂ ਬੀਜ ਸਕਦਾਂ ਸੀ । ਪੋਹ, ਮਾਂਘ ਤੇਂ ਫੱਗਣ ਦੇ ਬਹੁਤ ਦਿਨ ਉੱਸ ਵਿਹਲੋ 
ਘਰ ਬੈਠੇ ਨੇ ਗੁਜ਼ਾਰੇ । ਉਸ ਨੂੰ ਕੋਈ ਕੰਮ ਨਹੀਂ ਸੀ ਮਿਲਿਆ । ਚੇਤਰ ਦੇ ਮਹੀਨੇ ਉਸ ਨੇਂ 
ਹੱਥ ਵਿਚ ਪਿੰਜਰਾ ਫੜ ਲਿਆ ਤੇ ਮਿੱਠੀ ਮੁਸਕਣੀ ਨਾਲ ਮਾਂ ਨੂੰ ਕਿਹਾ, ''ਮਾਤਾ ਜੀ ਮੈਨੂੰ ਸ਼ਿਕਰੇ 
ਦੇ ਸ਼ਿਕਾਰ ਜਾਣ ਦੀ ਆਗਿਆ ਦਿਓ ।''ਅਗ ਬਾਲ ਕੇ ਉਸ ਚਿਲਮ ਤਿਆਰ ਕੀਤੀਂ ਹੁੱਕੇ' 
ਵਿਚ ਪਾਣੀ ਪਾਂਕੇ ਕੁਝ ਚਿਰ ਪੀਤਾ । ਰਾਤ ਦੇ ਰਿੱਧੇ ਚੌਲ ਕੌਈ ਨਹੀ ਜਨ ਨਾਹੀ ਰਿਨ੍ਹਣ 
ਲਈ ਘਰ ਵਿਚ ਕਣੀਆਂ ਸਨ । ਚੰਦ ਬਿਨੌਦ ਨੂੰ ਭੁੱਖ ਲਗੀ ਹੋਈ ਜੀ ਤੇ _ਪੀਲਾ ਪਿਆਂ 
ਦਿੱਸਦਾ ਸੀ । ਉਹ ਸ਼ਿਕਾਰ ਖੇਡਣ ਜਾ ਰਿਹਾ ਸੀ ਪਰ ਘਰ ਵਿਚ ਉਸ ਦੇ ਛਾਹ ਵੇਲਾਂ ਕਰਨ 
ਲਈ ਵੀ ਕੁਝ ਨਹੀਂ ਸੀ । ਉਸ ਨੂੰ ਵਿਦਾ ਕਰਦਿਆਂ ਮਾਂ ਦੇ ਹੜ੍ਹ ਬੇਰੋਕ ਵਗ ਰਹੇ ਸਨ । ਜਦੋਂ” 
ਉਸ ਦੇ ਭੁੱਖ ਨਾਲ ਮਰਦੇ ਪੁੱਤਰ ਨੇ ਘਰ ਛਡਿਆ ਤਾਂ ਉਹ ਗ਼ਮ ਨਾਲ ਪਾਗਲ ਹੋ ਰਹੀ ਸੀ । 
ਚੇਤਰ ਦੇ ਸੂਰਜ ਦੀਆਂ ਕਿਰਨਾਂ ਉਸ ਦੇ ਨੰਗੇ ਸਿਰ ਉਤੇ ਪੈ ਰਹੀਆਂ ਸਨ ਤੇ ਜਿਨ੍ਹਾਂ ਰਾਹਾਂ ਉਤੇ 
ਉਹ ਟੁਰ ਰਿਹਾ ਸੀ ਓਥੇ ਰੁੱਤ ਦੀ ਗਰਮੀ ਨਾਲ ਸੜਦੇ ਪਿੰਡੇ ਨੂੰ ਸੁਖ ਦੇਣ ਲਈ ਕੋਈ ਠੰਡੀ 
ਹਵਾ ਨਹੀ ਚਲਦੀ ਸੀ । 
2. ਰਸਤੇ ਵਿਚ_ 
ਰਸਤੇ ਵਿਚ ਜਾਦਿਆਂ ਉਸ ਨੇ ਸ਼ਾਲੀ ਚੌਲਾਂ ਦੀ ਫਸਲ ਦੀਆਂ ਲਾਲ ਹੋਈਆਂ ਤੇ 
ਨੀਵੀਆਂ ਹੋ ਕੇ ਭੌਇ ਨਾਲ ਲਗੀਆਂ ਮੁੰਜਰਾਂ ਵੇਖੀਆਂ । ਉਸ ਨੇ ਸੌਚਿਆ ਭੈਣ ਦੇ ਘਰ ਹੀ 
ਫੇਰਾ ਮਾਰਦੇ ਚਲੀਏ ਜਿਹੜਾ ਰਸਤੇ ਵਿਚ ਹੀ ਸੀ । ਉਸ ਨੇ ਆਪਣੀ ਭੈਣ ਨੂੰ ਵਾਜ ਮਾਰ ਕੇ 
(0) ਇਹ ਬੈੱਤ ਵਰਗਾ ਇਕ ਬੂਟਾ ਹੂੰਢਾ ਹੈ । ਅਨਾਜ ਦੀਆਂ ਕੂੜ ਭਰੀਆਂ ਇਸ ਦੀਆਂ ਲਗਜ਼ਾਂ 
ਨਾਲ ਬੈਨਹੀਆਂ ਜਾਂਦੀਆਂ ਹਨ ਤੇ ਉਹਨਾਂ ਉਤੇ ਸੰਧੂਰ ਨਾਲ ਨਿਸ਼ਾਨੀ ਲਾਈ ਜਾਂਦੀ ਹੈ । ਇਹ.ਕੱਤੇ ਮੱਪਰ ਢੀ ਵਾਢੀ 
ਦੇ ਪਹਿਲੇ ਵਿਨ ਵਾਫੀ ਦੀ ਦੇਵੀ ਨੂੰ ਅਰਪਣ ਕਾਂਤੀਆਂ ਹਨ । 
(2) ਇਕ ਅਰਾ ੪ ਮਣ ਦ! ਹੁੰਦਾ ਹੈ । ਇਕ ਰੁਪਏ ਵਾ ਡੇ ਮਣ ਰੋਲ ਉਹਨਾਂ ਦਿਨਾਂ ਵਿਚ ਗਾਲ ਦਾ 
ਭਾਅ ਸੀ । ਪੂਰਬੀ ਜੈਮਨਸਿੰਗ ਦੀ ਰਵਾਇਡ ਇਹ ਹੈ ਗਿ ਜਦੋਂ ਰੋਲ ਇਕ ਤੁਪਏ ਦਾ ਫੇ ਮਣ_ ਵਿਕਦਾਂ ਤਾਂ ਕਾਲ: 
ਤੇਨਾਂ ਕਰੜਾਂ ਨੂੰਦਾ ਕਿ ਮਾਪਿਆਂ ਨੂੰ ਆਪਣੇ ਬਚੇ ਵੇਰਣੇ ਪੈਂਦੇ । 


30 


ਬਾਹਰ ਆਉਣ ਲਈ ਕਿਹਾ ਤੇ ਦੱ ਸਿਆ ''ਭੈਣ ਜੀ ਮੈ ਸ਼ਿਕਾਰ ਖੋਡਣ ਜਾ ਰਿਹਾ ਹਾਂ ਤੇ 
ਵੀ 
ਤਾਬ ਬਰ ਹੀ ਪਨ ਚੂਨਾ ਤੋਂ ਥਾਂ ਲਾ ਕੇ ਬਣਾਇਆ ਤੇ ਤੜਕੇ ਹੋ ਸਾਲੀ ਚੌਲ 
ਤੇ ਮਿੱਠੇ ਕੇਲਿਆਂ ਦੀ ਇਕ ਗੁੱਥਤੀ ਭਰ ਦਿੱਤੀ । ਫਿਜ ਤੋਂ ਬਿਨਾਂ ਉਸ ਨੇ ਕੁਝ ਤੰਮਾਕੂ ਵੀ 
`ਦਿੱਤਾ । ਭੈਣ ਤੋ ਵਿਦਾ ਹੌ ਕੇ ਚੰਦ ਵਿਨੋਦ ਫਿਰ ਟੁਰ ਪਿਆ । ਉਸ ਦੀ ਭੈਣ ਬਾਹਰ ਖਲੋਤੀ 
ਜਿੰਨਾ ਚਿਰ ਉਹ ਦਿੱਸਦਾ ਰਿਹਾ ਨਜ਼ਰ ਪਾੜ ਕੇ ਵੇਖਦੀ ਰਹੀ । ਜਿਖਲਾਇਆ ਹੋ ਇਆ ਸ਼ਿਕਰਾ 
ਪਿੰਜਰੇ ਵਿਚ ਪਾਈ ਚੰਦ ਵਿਨੋਦ ਫਿਰ ਪੰਧ ਪੈ ਗਿਆ । 
ਹੁਣ ਹਾੜ ਚੜ੍ਹ ਗਿਆ ਸੀ ਤੇ ਸ਼ਿਕਰਾ ਮੀਂਹ ਆਉਣ ਦੀ ਖ਼ੁਸ਼ੀ ਵਿਚ ਘੜੀ ਘੜੀ ਕੂਕ 
-ਰਿਹਾ ਸੀ । ਅਕਾਸ਼ ਬਦਲਾਂ ਨਾਲ ਢਕਿਆ _ਪਿਆ ਸੀ ਤੇ ਉਹਨਾਂ ਦੇ ਪਰਛਾਵੇਂ ਨਾਲ ਧਰੜੀ 
€ਤੇ ਅਨ੍ੈਰਾ ਹੋ ਗਿਆ ਸੀ । ਬਦਲ ਗਜਦੇ ਸਨ ਤੇ ਬਿਜਲੀ ਦੀ ਚਮਕ ਅੱਖਾਂ ਨੂੰ ਚੁੰਧਿਆਂਦੀ ਸੀ । 
ਘਰ ਮਾਂ ਆਪਣੇ ਪੁੱਤਰ ਦੇ ਵਿਛੋੜੇ ਵਿਚ ਰੌ ਰਹੀ ਸੀ । ਸ਼ਿੱਕਰੇ ਦੀਆਂ ਕੂਕਾਂ ਦੱਸਦੀਆਂ ਸਨ ਕਿ 
ਐਤਕੀ' ਮੀਂਹ ਬਹੁਤੇ ਪੈਣਗੇ । ਮਾਂ ਤੇ ਭੇਣ ਚਾਂਦ ਵਿਨੋਦ ਦੇ ਫਿਕਰ ਵਿਚ ਬੜੇ ਐਖ ਵਿਚ ਦਿਨ 
ਕਟ ਰਹੀਆਂ ਸਨ । ਹਾਂਏ ! ਉਹ ਸ਼ਿਕਰਿਆਂ ਮਗਰ ਕਿਥੇ ਜੰਗਲ ਵਿਚ ਟੁਟ ਗਿਆ ਹੈ, ''ਮਾਂ 
ਡਰ ਸੀ ਕਿਧਰੇ ਉਹਦੇ ਪੁੱਤਰ ਨੂੰ ਸੱਪ ਨਾ ਲੜ ਜਾਂਵ ਜਾਂ ਉਸ ਨੂੰ ਸ਼ੇਰ ਨਾਂ ਖਾ ਜਾਵੇ । 
ਆਪਣੀ ਸੁੰਵੀ ਝੁੱਗੀ ਵਿਚ ਉਸ ਨੂੰ ਇਕ ਪਲ ਵੀ ਨੀਂਦਰ ਨਾ ਆਉਦੀ ਤੇ ਚੁਹ ਸਾਰੀ ਰਾਤ 
-ਰੱਦੀ ਰਹਿੰਦੀ । 3 


ਪੂ ਕਹ ਜਿਹੜਾ ਘਾ ਉਤ ਸੁਤਾ ਪਿਆ ਸੀ. ਉਸ ਨੇ ਘੜਾ ਭੋਂਇ ਉਤੇ ਰਖ ਦਿੱਤਾ 
ਤੇ ਝੱਟ ਪੱਟ ਘਾਟ ਦੀ ਅਖ਼ੀਰਲੀ ਪੌੜੀ ਉਤੇ ਉੱਤਰ ਆਈ । ਨਾਲ ਹੀ ਨਾਲ ਉਹ ਖਲੋਂ ਖਲੋ 


91 


ਕੇ ਉਸ ਗਭਰੂ ਨੂੰ ਵੇਖਦੀ ਜਾਂਦੀ । ਉਹ ਕਿੰਨਾ ਸੁੱਹਣਾ ਸੀ ਤੋ ਕਿਵੇ ਘੂਕ ਸੁਤਾ ਹੋਇਆ ਸੀ । 
ਸ਼ੂਰਜ ਪਛਮੀ ਦਿਸ ਹੱਦੇ ਉਤੇ ਡੁੱਬ ਚੁਕਾ ਸੀ,ਤੇ ਸੰਝ ਆਪਣੀ ਥਾਂ_ਰਾਤ ਨੂੰ ਦੇਣ ਨੂੰ ਤਿਆਰ - 
ਸੀ । ਹੁਣ ਉਹ ਹੌਰ ਕਿੰਨਾ ਚਿਰ ਇਸ ਥਾਂ ਇਕੱਲਾ ਸੱਤਾ ਰਹੇਗਾ । ਜੌ ਉਹ ਡੂੰਘੇ ਸੋਤੇ ਉੱਠਿਆ 


ਪਰਦੇਸੀ ! ਤੇਰਾ ਇਥੇ ਘਰ ਨਹੀਂ, ਮਾਪੇ ਨਹੀਂ । ਇਸ _ਸੁਨਸਾਨ ਜੰਗਲ ਵਿਚ ਤੈਨੂੰ 
ਰਹਿਣ ਨੂੰ ਥਾਂ ਕੌਣ ਦੇਵੇਗਾ ? ਇਹ ਆਇਆ ਕਿਥੋ” ਹੈ ? ਇਜ ਦਾ ਵਤਨ ਕਿਥੇ ਹੈ ? 
ਤੇ ਇਕ ਜੁਆਨ ਕੁੜੀ ਹਾਂ, ਮੈ“ ਇਹ .ਸਾਰਾ ਕੁਝ ਕਿਸ ਤਰ੍ਹਾਂ ਪੁੱਛ ਸਕਦੀ ਹਾਂ? ਜਾਗ ਮੇਰੇ 
ਪਰਦੇਸੀਆ ! ਇਹ ਉਸ ਲਜਿਆਵਾਨ ਮੁੱਟਿਆਰ ਦੀ ਰੂਹ ਦੀ ਅਨ-ਸੁਣੀਂਦੀ ਆਵਾਜ਼ ਸੀ । 'ਕੀ 
ਉਹ ਮੇਰੇ ਮਨ ਦਾ ਚੁੱਪ-ਚੁਪੀਤਾ ਬੁਲਾਵਾ ਨਹੀਂ ਸੁਣੇਗਾ ? ਮੈ“ ਇਸ ਤਰਕਾਲਾਂ ਵੇਲੇ ਇਕੱਲੀ 
ਇਕ ਓਪਰੇ ਆਦਮੀ ਦੇ ਕੋਨ ਬਹੁਤਾ ਚਿਰ ਕਿਜ_ ਤਰ੍ਹਾਂ ਖਲੋ ਸਕਦੀ ਹਾਂ ?.ਜੇ ਮੇਰੇ ਵਿਚ ਤਾਣ 
ਹੁੰਦਾ ਤਾਂ ਮੈ" ਉਸ ਨੂੰ ਨੀਂਦਰ ਤੋਂ ਜਗਾ ਕੇ ਆਪਣੇ ਪਿਤਾ ਦੇ ਘਰ ਦਾ ਰਾਹ ਵਿਖਾ ਦੇ'ਦੀ । 
ਹਨ੍ਹੇਰੀ ਰਾਤ ਵਿਚ, ਹੇ ਮੁਸਾਫ਼ਰ ਤ੍ਰੰ ਕਿਥੇ ਜਾਵੇਂਗਾ, ਜਿੰਨਾਂ ਚਿਰ ਤੰਨੂੰ ਕੋਈ ਰਾਹ 
ਨਾ ਵਿਖਾਏ ? ਇਹ ਕਿੰਨੀ ਹੈਰਾਨੀ ਦੀ ਗਲ ਹੈ ਕਿ ਏਸ ਵੇਲੇ ਤੈਨੂੰ ਐਨੀ ਗੂੜ੍ਹੀ - ਨੀਂਦਰ 


ਤਰ੍ਹਾਂ ਕਰ ਸਕਦੀ ਹਾਂ ? ਪਰ ਫਿਰ ਮੋਰਾ ਦਿਲ ਉਸ ਵੱਲੋਂ ਦਿਲਗੀਰ ਹੈ । ਉਹ ਰਾਹ ਭੁੱਲ ਗਿਆ 
ਜਾਪਦਾ ਹੈ, ਉਸ ਨੇ ਪਿਤਲ ਜਿਸ ਧਾਤ ਦੀਆਂ ਟਲੀਆਂ ਵੀ ਬਣਦੀਆਂ ਹਨ, ਨੂੰ ਆਪਣੀ ਛਾਤੀ 
ਨਾਲ ਲਾ ਕੇ ਕਿਹਾ “ਹੇ ਮੇਰੀ ਗਾਗਰ, ਆਪਣੀ ਟੁਣਕਾਰ ਨਾਲ ਇਸ ਦੀ ਨੀਂਦਰ ਤੌੜ ਦੇ ।' 
ਇਹ ਕਹਿਕੇ ਉਸ ਨੇ ਸਹਿਜ ਨਾਲ ਗਾਗਰ ਪਾਣੀ ਦੀ ਭਰ ਲਈ । 

ਅਵਾਜ਼ ਨਾਲ ਚੰਦ ਬਿਨੌਂਦ ਜਾਗ ਪਿਆ । ਸ਼ਿਕਰੇ ਨੇ _ਵੀ ਇਕ ਤਿੱਖੀ ਚੀਕ ਅਕਾਸ਼ 
ਵੱਲ ਨੂੰ ਘਲੀ । (ਉਸ ਨੇ ਸਮਝਿਆ ਬਦਲ ਗਜਿਆ ਹੈ ।) ਚੰਦ ਬਿਨੋਦ, ਜਿਹੜਾ ਹੁਣ ਪੂਰੀ 
ਤਰ੍ਹਾਂ ਜਾਗ ਪਿਆ ਸੀ, ਨੇ _ਉਸ ਸੁੰਦਰ ਮੁੱਟਿਆਰ ਨੂੰ ਪਾਣੀ ਦੀ ਗਾਗਰ ਲੈ ਕੇ ਘਰ 
ਮੁੜਦਿਆ ਵੇਖ ਲਿਅ' । ਉਸ ਦੇ ਖਿਲਰੇ ਵਾਲ ਜਿਹੜੇ _ਬਦਲਾਂ ਵਾਂਗ ਕਾਲੇ ਸਨ_ਉਹਦੇ 
ਪੈਰਾਂ ਤਕ ਆਉ'ਦੇ ਸਨ । ਇਕੱਲੇ ਵਾਲ ਹੀ ਲੱਖ ਰੁਪਏ ਦੇ ਸਨ । ਉਹ ਇਕ ਉਜੜੇ ਬਾਗ਼ ਵਿਚ 
ਸਜਰੇ ਰਾਹੂਆ ਫੁੱਲ ਵਾਂਗ ਦਿੱਸਦੀ ਸੀ । ਕਿੱਡੀਆਂ ਮੋਟੀਆਂ ਮੋਟੀਆਂ ਅੱਖਾਂ ਦਾ ਜੋੜਾ ਸੀ, ਉਹਨਾਂ 
ਦੀ ਇਕ ਤਕਣੀ ਕਿਸੇ ਸੰਤ ਮਹਾਤਮਾ ਦਾ ਦਿਲ ਮੋਹ ਲੈਣ ਲਈ ਕਾਫ਼ੀ ਸੀ_। "ਮੈਂ ਐਡੀ 


ਤਣ ਵਨ ਪਿ ਕਰ, 


੧ 
:- <6<੬੪੭ ੬ ਲ36ਛ੧੯੩1 2 ੨੫੫੬੬; 


_; ਤਲ ਾਂਵ ਅਉ ਨਾਂ 
ਨ -%£ ਮਲਕ ਦ।੨”%, :੨- 


ਨਹੀ” ਪਿਆ । ਤ੍ਰ ਇਹ ਸਭ ਕ੍ਝ ਕਿਸ ਤਰ੍ਹਾਂ ਸਹਾਰ ਸਕਦੀ ਹੈ” । ਤੇਰੇ ਮਾਪੇ ਅਜੇ ਜੀਉੱਦੇ 
ਹਨ ਤੋਂ ਤੋਰੇ ਭਰਾ ਏਨਾਂ ਪਿਆਰ ਕਰਦੇ ਹਨ । ਤਰ ਓਥੇ ਅਨੰਦ ਵਿਚ ਰਹੇ'ਗੀ । ਮੈ“ ਤੇ ਇਕ 
ਭਿਖਾਰੀ ਹਾਂ ਤੇ ਔਖ ਸੌਖ ਕੱਟਣ ਹਿਲਿਆਂ ਹੋਇਆ ਹਾਂ । ਮੈ” ਏਥੇ ਹੀ ਡ਼ਹਾਂਗਾ । ਪਰ ਪਿਆਰੀ 
ਮਲੂਆ ਤੋਂ ਮੇਰੇ ਨਾਲ ਇਹ ਦੁੱਖ ਨਹੀਂ ਸਹਿਆ ਜਾਣਾ ।' ਮਲ੍ਹਆ ਨੇ ਪੌਲੋਂ ਜਹੇ ਮੂੰਹ 
ਨਾਲ ਕਿਹਾ, “ਮੇਰੇ ਪਿਤਾ ਦੇ ਘਰ ਦਾ ਸਾਰਾ ਸੁੱਖ ਮੇਰੇ ਵਿਆਹ ਵਾਲੇ ਦਿਨ ਤੋਂ ਮੁਕ ਗਿਆ 
ਹੈ । ਤੂੰ ਭਾਵੇ“ ਜੇਗਲ ਵਿਚ ਰਵੇ', ਭਾਵੇ ਕਾਨਿਆਂ ਦੀ ਛੱਤ ਹੋਠ ਜਾਂ ਕਿਸੇ ਰੁੱਖ ਦੀ ਛਾਂ ਹੇਠ, 
ਤੂੰ ਹੀ ਮੋਰਾ ਆਸਰਾ ਹੈ” ਤੇ _ਹੌਰ ਕੋਈ ਨਹੀ” । ਭਾਵੇ' ਮੈਨੂੰ ਸਤ ਦਿਨ ਭੁੱਖੀ ਰਹਿਣਾ ਪਵੇ, 
ਤੇਰਾ ਮਹ ਵੇਖਦਿਆਂ ਸਾਰ ਹੀ ਮੇਰਾ ਦੁੱਖ ਕੱਟਿਆ ਜਾਂਦਾ ਹੈ । ਜੇ ਮੈ ਤੇਰਾ ਚਰਨਾਮਤ-ਜਿਸ 
ਪਾਣੀ ਨੂੰ ਤੇਰੇ ਪੈਰ ਛੁਹੇ ਹੋਣ, ਪੀ ਲਵਾਂ, ਤਾਂ ਇਹ ਹੀ ਮੋਰੇ ਲਈ ਸੰਜੀਵਨੀ ਹੈ । ਮਲੂਆ ਨੂ 
ਆਪਣੇ ਪਿਤਾ ਦੇ ਘਰ ਵਿਚ ਇਕ ਰਾਜਕੁਮਾਰੀ ਦਾ ਜੀਵਨ ਵੀ ਪਸੰਦ ਨਹੀਂ” । ਜੇ ਮੈ” ਸਾਰਾ 
ਦਿਨ ਭੁੱਖੀ ਰਫ੍ਰਾਂ ਤੇ ਰਾਤ ਨੂੰ ਇਕ ਵੋਲੇ ਖਾਣ ਨੂੰ ਮਿਲੇਂ ਤੇ ਉਹ ਵੀ ਭਾਵੇ“ ਪਾਣੀ ਵਿਚ ਓਬਲੇ 
ਚੌਲ ਤੇ ਸਬਜ਼ੀ ਹੋਵੇ, ਤੇਰਾ ਮੁਖੜਾ ਦੇਖ ਕੇ ਮੇਰੇ ਸਾਰੇ ਕਸ਼ਟ ਮੁਕ ਜਾਂਦੇ ਹਨ । ਤੇਰੇ ਚਰਨ 
ਸਕਣ ਦੇ ਅਧਿਕਾਰ ਨਾਲੋ ਕੋਈ ਹੌਰ ਵੱਡੀ ਖੁਸ਼ੀ ਮੇਰੇ ਮਨ ਵਿਚ ਨਹੀਂ ਆ ਸਕਦੀ 
ਤੈਨੂੰ ਏਥੇ ਛੱਡ ਕੇ ਮੈ ਕਦੀ ਵੀ ਆਪਣੇਂ ਪਿਤਾ ਦੇ ਘਰ ਨਹੀ' ਜਾ ਸਕਦੀ ।'' ਮੰ: 
ਚਾਂਦ ਬਿਨੌਦ ਨੇ ਹੁਣ ਇਹ ਧਾਰਿਆ ਕਿ ਉਹ ਪਰਦੇਸ਼ ਵਿਚ ਜਾ ਕੇ ਦੌਲਤ ਕਮਾ ਕੇ 
ਲਿਆਵੇ । ਮਲ੍ਹਆ ਨੇ ਜਦ ਇਹ ਸੁਣਿਆ ਤਾਂ ਉਹ _ਹਾਲੌ“ ਬੇਹਾਲ ਹੋ ਗਈ ਡੇ ਇਹ ਕਹਿ ਕੇ 
ਉਸ ਦਾ ਵਿਰੋਧ ਕੀਤਾ, ਨਹੀਂ, ਵਿਹ ਨਹੀਂ” ਹੋ ਸਕਦਾ । ਮੈ” ਤੈਨੂੰ ਜਾਣ ਨਹੀਂ ਢਿਆਂਗੀ । ਜੇ 
ਤੂੰ ਮੈਨੂੰ ਛੱਡ ਕੇ ਚਲਾ ਜਾਵੇਂਗਾ ਤਾਂ ਮੈ ਭੁੱਖੀ ਰਹਿ ਰਹਿ ਕੇ ਪਰਾਣ ਦੇ ਦਿਆਂਗੀ । ਕਿਲੋ 

ਬਿਰਛ ਦੀ ਛਾਂ ਹੇਠ, ਬਿਸਤਰੇ ਦੀ ਥਾਂ ਆਪਣੀ ਅਧੀ ਸਾੜੀ ਵਿਛਾ ਕੇ ਮੈਨੂੰ ਚੰਗੀ ਤਰ੍ਹਾਂ 
ਆ ਜਾਵੇਗੀ, ਮੈ" ਤੇਰੇ ਨਾਲ ਹੀ ਜੌਗਲਾਂ ਵਿਚ ਜਾਵਾਂਗੀ । ਤੇ ਓਥੇ 1 ਫਲ 
ਕਰਾਂਗੀ । ਇਹ ਮੈ” ਕਰ ਲਵਾਂਗੀ ਤੇ ਤੇਰੇ ਦੁੱਖ ਵਿਚ ਸ਼ਰੀਕ ਹੋਵਾਂਗੀ । 
॥ 186 


ਤੇ 


ਸਨ 
`ਤੇ ਜੋੜਾਂ ਤੇ ਗਾਂਢਿਆਂ ਨਾਲ ਭਰੇ ਪਏ ਸਨ । ਉਹ ਮੁਸ਼ਕਲ ਨਾਲ ਹੀ ਉਸ ਦਾ ਨੰਗੇਜ ਢਕਦੇ 
ਸਨ । ਬਸ ਇਕ ਤਵੀਤਾਂ ਦਾ ਜੌੜਾ ਹੀ ਰਹਿ ਗਿਆ ਸੀ । ਇਕ ਦਿਨ ਉਹ 


ਤੇ ਨਾਂ ਹੀ ਕਿਸੇ ਨੂੰ ਇਹ ਦੱਸਿਆ ਉਸ ਤੌਂ ਆਪਣੇ ਪਤੀ ਤੇ ਸੱਸ_ਦੇ ਭੁੱਖ ਦੇ ਮਾਰੇ ਹੋਏ ਚਿਹਰੇ 
ਵੇਖੇ ਨਹੀ' ਸਨ ਜਾਂਦੇ ਕਿਉਕਿ ਉਹ ਉਹਨਾਂ ਅਗੇ ਭੋਜਨ ਨਹੀਂ ਰਖ ਸਕਦੀ ਸੀ । ਹੁਣ ਉਹ 
ਖਾਨਦਾਨ `ਦੀ ਇਜ਼ਤ ਹੋਰ ਬਹੁਤਾ ਚਿਰ ਬਚਾ ਕੇ ਨਹੀ ਰਖ ਸਕਦੀ ਸੀ ਤੇ ਉਸ ਬੂਹਿਓ 
ਬੂਹੇ ਜਾ ਕੇ ਮੰਗਣ ਦੀ ਸੋਚ ਲਈ ਅਤੋਂ ਜਦੋਂ” ਚਾਂਦ ਬਿਨੌਂਦ ਨੂੰ ਇਸ ਗੱਲ ਦੀ ਖ਼ਬਰ ਹੋਈ 
-ਉਸ ਨੇ ਆਪਣੇ ਦਿਲ ਦੀ ਦਲੀਲ ਪਤਨੀ ਨੂੰ ਨ ਦੱਸੀ ਤੇ ਨਾ ਹੀ ਆਪਣੀ ਮਾਂ ਨੂੰ ਕੁਝ ਆਖਿਆ 
ਪਰ ਪੋਹ ਦੇ ਮਹੀਨੇ ਉਹ ਖੱਟ ਖਟਾਕੇ ਲਿਆਉਣ ਲਈ ਚੋਰੀ ਘਰੋ” ਟੁਰ ਗਿਆ । 
14. ਕਿਸਮਤ ਦੀਆਂ ਅਨੌਖੀਆਂ ਗੱਲਾਂ 
ਇਜ ਔਕੜ ਵੇਲੇ ਉਸ ਪਾਪੀ ਕਾਜ਼ੀ ਨੇ ਉਸ ਬੁੱਢੀ ਨੇਤਾਈ ਨੂੰ ਫਿਰ ਉਸ ਦੋਂ ਕੋਲ 
ਘੱਲਿਆ । ਬੁੱਢੀ ਜਨਾਨੀ ਨੇ ਕਿਹਾ “ਤੂੰ _ਕਿਹੜੀ ਇਕ ਵੱਡੇ ਆਦਮੀ ਦੀ ਧੀ ਹੈ', ਤ੍ਰੰ ਕਿਉ“ 
ਦੂਜਿਆਂ ਲਈ ਏਠੇਂ ਦੁੱਖ ਝੱਲੋ" । ਜੇ ਤੂੰ ਕਾਜ਼ੀ ਦੇ ਘਰ ਜਾ ਵੜੇਂ', ਤਾਂ ਤੂੰ ਸੋਨੇ ਦੀਆਂ _ਥਾਲੀਆਂ 
ਵਿਚ ਭੋਜਨ ਕਰੇਂਗੀ । ਤ੍ਰੋ ਆਪਣੇ ਆਪ ਨੂੰ ਇਥੇ _ਕਿਉ ਭੁੱਖਿਆਂ ਮਾਰ ਰਹੀ ਹੈ”? ਤੇਰੇ 
ਘਰ ਵਿਚ ਮੁੱਠ ਚੌਲਾਂ ਦੀ ਨਹੀਂ । ਇਹ ਸਾਰੀਆਂ ਤੌਗੀਆਂ_ਤੋਰਾ ਸਰੀਰ ਕਿੰਨਾ ਕੁ ਚਿਰ 
ਝਲੇਗਾ ? ਕਾਜ਼ੀ ਨੇ ਫਿਰ ਮੈਨੂੰ ਤੋਰੇ ਵਲ ਘੱਲਿਆ ਹੈ । ਹੁਣ ਨੇਕ ਸਲਾਹ ਮੌਨ ਲੋ ਤੇ ਉਸ ਦੀ 
ਵਹੁਟੀ ਬਣਨਾ ਮੀਨ ਲੈ 1 ਤੌਨੂੰ ਬਖਤਾਵਰ ਪਿਤਾ ਦੀ ਧੀ ਨੂੰ ਇਹ ਸੌਭਦਾ ਹੈ ਕਿ ਤੂੰ ਚੌਲ 
ਛੰਡਦੀ ਤੋ ਸੂਤ ਕਤਦੀ ਫਿਰੇ“ ? ਇਹ ਲੀਰਾਂ ਤੇ ਤੇਰੇ ਸੰਦਰ ਸਰੀਰ ਨੂੰ ਚੰਗੀ ਤਰ੍ਹਾਂ ਕੱਜ ਵੀ 
ਨਹੀ ਰਹੀਆਂ । ਤੇਰੇ ਨੱਕ ਵਿਚ ਕੋਈ ਗਹਿਣਾ ਨਹੀਂ, ਤੇ ਤੇਰੇ ਕੰਨਾਂ ਵਿਚ ਫੁੱਲਾਂ ਦੇ ਨਮੂਨੇ 
ਵਾਲੋ ਉਹ ਪਿਛਲੇ ਕਾਂਟੇ ਹੈ ਨਹੀਂ । ਦੇਹ ਉਤੇ, ਧਤ੍ਰਰੇ ਦੇ ਫੁੱਲਾਂ ਦੀਆਂ ਚਿੱਟੀਆਂ ਪੱਤੀਆਂ 


28 ਭ 
ਵੱਗ, ਸਿਟੀ ਪਟ ਰੀ ਹੈ । ਅਜ ਤੇਰ ਸੰਹਲ ਸਤ ਨੰ ਗਹਿਣਿਆਂ ਨਾਲ ਕੱਜ ਦਿਆਂ 


ਕਾਜ਼ੀ ਨਾਲ ਵਿਆਹ ਕਰ ਲੈ. ਤੋ ਉਸ ਦੇ ਘਰ ਜਾਂ ਵੜ!" ਨ 
ਮਲ੍ਹਆ ਦੀਆਂ_ਅੱਖ੍ਹਾਂ ਜਾਵਾ ਦੇ ਭਖਦੇ ਭੁੱਲ ਵਾਗ ਲਾਟਾਂ ਛੱਡਣ ਠ । ਫਿਹ ਜਖਮ 
ਉਤੇ ਲਾਉਣ ਵਾਂਗ ਹੋਇਆ । ਢਹ ਨਿਰਾਦਰ ਨਾ ਸਹਾਰ ਸਰੀ। ਉਸ ਨੈ ਾ, ਮੋਰਾ ਪੜੀ 


ਪਦ ਗਿਆ ਰੌਫਿਆ ਹੈ। ਉਸ ਦੇ ਮੁਖ ਨੂੰ ਯਾਦ ਕਰਕੇ ਮੈਂ ਆਪਣੇ ਸਾਰੇ ਕਲੋਸ਼ ਕਫਾਂਗੀ । 

ਕਾਜ਼ੀ ਦੇ ਹੱਥੋਂ ਮਾਲ ਧਨ ਲੈਣ ਨਾਲੋ ਇਹੀ ਚੰਗਾ ਹੈ ਕਿ ਮੈ' ਲੋਕਾਂ ਦੇ ਚੋਲ 

ਜਾਂ ਬੂਹਿਓ ਰਹੇ ਮਗਦ ਰਾ । ਮਰੇ ਪੈਜ ਭਣਾ ਹਨ ਜਿਹੜੇ ਦਰਸ਼ਣ ਆਦਸੀਆਂ ਲਈ 

ਹਨ। ਉਹ ਇਸ ਤਰ੍ਹਾਂ ਹਨ ਜਿਵੇ ਪੰਜ ਜੰਮ ਰੌਣ । ਉਹ ਤੇਰਾ ਨੱਕ ਵੱਢ ਦੇਣਗੇ ਤੇ _ਪਾਪੀ 
ਤੂੰ ਚੁਰਾ ਖਲੋ ਜਾ 


ਸੈ ਉਹਨਾਂ ਨੂੰ ਚਿੱਠੀ ਲਿਖਦੀ ਹਾਂ । ਪਿਹ੬ਇ - ' - 
ਨਿਰਾਸ਼ ਹੋ ਕੇ ਬ੍ੱਢੀ ਡੋਣ ਆਪਣੇ ਘਰ ਮੁੜ ਆਈ । ਆਪਣੇ ਪਤੀ ਦੇ ਟੁਰ ਜਾਣ ਤੌ 
ਪਿਛੋਂ ਮਛ੍ਹਆ ਇਕੱਲੀ ਘਰ ਵਿਚ ਰਹਿੰਦੀ ਰਹੀ ਤੋ ਇਸ ਨਾਲ ਗੁਆਂਢੀਆਂ ਵਿਚ 
ਸ਼ੁਰੂ ਹੋ ਗਈ । ਜਦੋਂ” ਮਲ੍ਹਆ ਦੀ ਮਾਂ ਨੇ ਸੁਣਿਆਂ ਕਿ ਉਸ ਦੀ ਧੀ ਕਿੰਠੇ ਦੁੱਖ ਵਿਚ ਹੈ ਤਾਂ 
ਉਸ ਨੇ ਝਣ ਪਟ ਆਪਣੇ ਪੋਜੇ ਪੁੱਤਰ ਓਧਰ ਘੱਲ ਦਿਤੇ । ਅਦਾ 
ਉਹਨਾਂ ਛੇਤੀ ਛੇਤੀ ਕਪੜੇ ਪਾਏ ਤੇ ਮਲ੍ਹਆ ਦੇ ਘਰ ਗਏ । ਉਥੇ ਜਾ ਕੇ ਉਹਨਾਂ ਉਸ 
ਨੂੰ ਬਠਤੀ ਕੀਤੀ ਕਿ ਉਹ ਉਹਨਾਂ ਦੇ ਨਾਲ ਚਲੇ । ਮਲ੍ਹਆ ਉਨਾਂ ਨੂੰ ਵੇ ਕੇ ਚੋਣ ਲੱਗ ਪੀ । 
ਉਸ ਦੀ ਦਸ਼ਾ ਵੇਖ ਕੇ ਭਰਾਵਾਂ ਦੀਆਂ ਅੱਖਾਂ ਵਿਚ ਡੀ ਹੰਝੂ ਆ ਗਏ । ਰੋ ਰੋ ਕੇ ਉਹ ਕਹਿਣ 
ਲੱਗੇ ਮਲੂਆ ! ਤੂੰ ਸਾਡੀ ਪੰਜਾਂ ਭਰਾਵਾਂ ਦੀ ਇਕੋ ਭੈਣ, ਸਾਨੂੰ ਜਾਨ ਤੋਂ ਵੀ ਵਧ ਪਿਆਰੀ 
ਆਏ । ਅਜੀਂ ਤੇਰੇ ਲਝੀ ਵਰ ਲੱਤਾਂ ਜਿਹੜਾ "ਸਾਨੂੰ ਹਰ ਪਾਸਿਉਂ” ਤੇਰੇ ਯੋਗ ਲੱਗਾ । ਇਹ ਸਾਰਾ 
ਕਲੋਸ਼ ਖੋਟੇ ਕਰਮਾਂ _ਕਰਕੇ ਹੈ । ਸਾਡੀਆਂ ਤਰੀਮਤਾਂ ਕੌਲ ਉਹਨਾਂ ਦੀ ਲੋੜ ਤੋਂ ਵਧ ਸੌਨੇ ਦੇ 
ਗਹਿਣੇ ਹਨ । ਕਿੰਨੇ ਦੁੱਖ ਦੀ ਗੱਠ ਹੈ ਕਿ ਸਾਡੀ ਭੈਣ ਕੋਲ ਕ੍ਰਝ ਭੀ ਨਹੀ” । ਜਿਹੜੇ ਬਸਤਣ 
ਤੂੰ ਪਏ ਹੋਵੇ ਹਨ ਉਹ ਲੀਰ ਲੀਰ ਤੇ ਰੰਢ ਤਰੁਪ ਕੀਤੇ ਰੋ ਹਨ। ਤਰਾ ਸਖ ਰਗ ਘੱਟੇ ਮਿੱਟੀ 
ਨਾਲ ਮਧਮ ਪੈ ਗਿਆ, ਹੈ । ਮਾਤਾ ਨੇ ਪਿਛਲੀ ਕੋਠੜੀ ਵਿਚ ਤੇਰੇ ਲਈ ਸੰ ਦਰ ਜਣਾਈਆਂ 


ਫਖੀਆਂ ਹੋਈਆਂ ਹਨ । ਇਹ ਥਾਂ ਤੇ ਭੌਰਾ ਨਾਲ ਭਰੀ ਹਦ ਹ। ਤੂ ਾੜੀ ਫਥੋਨੀਂਢਰ ਕਿਵੇਂ” 


ਆਉਂਦੀ ਹੈ । ਸਾਡੌ ਘਰ ਵਿਚ ਤੇਰੇ ਲਈ ਇਕ ਕੌਠਾਂ ਵੱਖਰਾ ਰਖਿਆ ਹੌਇਿਆ ਹੈ ਇਮ 


ਤੁ ਉਹਨਾਂ ਨੂੰ ਉਥੇ ਰੋਣੀ ਮਿਲਦੀ ਹੈ। ਤੋ ੍ਰ ਸਾਡੀ ਪਿਆਰੀ ਭੈਣ 
,ਕਿੰਠੇ ਦੁੱਖ ਵਾਲੀ ਹੈ । ਭੈਣ ਤੂੰ ਪੂਰੇ 
ਪੂਰੀ ਖੁਲ੍ਹ ਸੀ ਤੇ ਕਦੀ ਕਿਸੇ 


ਮੂੰਹ ਨਹੀਂ ਲਾਇਆ ਤੇ ਤਿੰਨ ਦਿਨਾਂ ਤੋਂ ਨ ਸਾਡੇ ਚੁਲ੍ਹੰ ਵਿਚ 

ਦੀਵਾ । ਕਲ੍ਹ ਸਵੇਰੇ ਅਸੀਂ ਤਰੇ ਲਈ ਡੌਲੀ ਘਲਾਂਗੇ । ਜੇ ਤ੍ਰੰ ਨ ਆਈ ਤਾਂ ਮਾਤਾ ਤੇਰੇ ਹਾਵੇ 

ਵਿਚ ਮਰ ਜਾਵੇਗੀ । ਤਿੰਨ ਰਾਤਾਂ ਸਾਡੀ ਮਾਂ_ਨੇ ਰੋਂਢਿਆਂ ਕੱਟੀਆਂ ਹਨ ਤੇ ਹੁਣ ਇਕ ਮਾਂ ਦੀ 

ਲੋਚਾ ਨਾਲ ਉਹ ਤੇਰੀ ਉਡੀਕ ਕਰ ਰਹੀ ਹੈ । 6 
ਮਲੂਆ ਨੇ ਰੋੱਦਿਆਂ ਰੇਂਦਿਆ ਆਪਣੇ ਭਰਾਵਾਂ ਨੂੰ ਹੌਲੀ ਹੌਲੀ ਕਿਹਾ :-- 

“ਮੈ ਆਪਣਾ ਦੁੱਖ ਤੁਹਾਨੂੰ ਕਿਸ ਤਰ੍ਹਾਂ ਦੱਸ ਸਕਦੀ ਹਾਂ । ਮੋਰਾ ਦਿਲ ਟੁੱਟਦਾ 
ਹੈ। ਤੁਸੀਂ` ਮੇਰੇ ਲਈ ਇਹ ਘਰ ਲਭਿਆ ਤੇ. ਮੇਰਾ ਪੜੀ ਹਰ ਗਲੋਂ ਤ੍ਰਹਾਡੇ ਮਨ 
ਪਸੰਦ ਸੀ । ਤ੍ਰਹਾਡਾ ਕੀ ਦੌਸ਼ ਹੈ ? _ਤਕਦੀਰ_ਨੂੰ ਕੌਣ _ਮੌੜ _ਸਕਦਾ ਪਰ_ ਮੈ 
ਦੇਸੇ ਘਰ ਵਿਚ ਰਹੀ ਜਾਣ ਦਾ , ਨਿਸ਼ਚਾ ਕੀਤਾ ਹੋਇਆ ਹੈ । ਮੇਰੇ ਵੀਰੋ', ਮੈ” ਤਹਾਨੂੰ ਦੱਸਦੀ 
ਹਾਂ ਕਿ ਮੋਰੇ ਲਈ ਇਹ ਘਰ ਹੀ ਸਭ ਤੋ` ਵਧੀਆ ਤੀਰਥ ਹੈ । ਇਹ ਹੀ ਮੇਰਾ ਬਨਾਰਸ ਹੈ, ਇਹ 
ਹੋ ਬਿੰਦ੍ਾਬਨ । ਤੁਸੀ” ਪਿਛਾਂਹ ਪਰਤ ਜਾਓ ਤੇ ਆਪਣੇਂ ਮਾਪਿਆਂ ਦੀ ਸੇਵਾ ਕਰੋ । ਇਸ ਵੇਲੇ 
ਮੇਰਾ ਵੱਡਾ ਕੌਮ ਆਪਣੀ ਦੁਖੀ ਸਸ ਦੀ ਸੇਵਾ ਕਰਨੀ ਹੈ । ਮਾਤਾ ਨੂੰ ਕਹਿਣਾ ਕਿ ਮੈ' ਆਪਣੀ 


ਰਿ. 
ਭਰਾ ਪਿਛਾਂਹ ਮੁੜ ਆਏ ਤੇ ਆ ਕੇ ਆਪਣੇ ਮਾਪਿਆਂ ਨੂੰ ਆਪਣੇ ਭੈਣ ਦੇ ਨਿਸ਼ਚੇ ਬਾਰੇ 


ਹੜ ਵਿਚ ਜਦੋਂ ਹਰ ਪਾਸੇ ਹੰਝਂ ਵਾਂਗ ਮੀਂਹ ਪੈਦੇ ਤੇ ਬਦਲ ਗੱਜਦੇ ਤੇ ਬਿਜਲੀ ਲਿਸ਼ਕਦੀ 
ਤਾਂ ਉਹ ਆਪਣੇ ਘਰ ਵਾਲੋਂ ਦੇ ਮੁਖੜੇ ` ਨੂੰ, ਮਿੱਠਾ ਮਿੱਠਾ ਯਾਦ ਕਰਦੀ 

ਤਰਸਦੀ । ਸੌਣ ਵਿਚ ਲੌਕ ਮਨਸਾ _ਦੇਵੀ ਦੀ ਪੂਜਾ ਕਰਦੇ । ਇਸ ਤਿਓਹਾਰ ਤੋਂ ਜਦੋ" ਸਾਰੀ 
ਖਲਕਤ ਵਿਚ ਹਿਲਜੁਲ ਹ੍ਰੰਦੀ ਤਾਂ ਉਸ ਨੂੰ ਆਸ ਬੱਝੀ ਰਹਿੰਦੀ ਉਹ ਆ ਜਾਵੇਗਾ, ਉਹ _ਆ 


ਜਾਵੇਗਾ । ਪਰ ਸੌਣ ਵੀ ਲੰਘ ਗਿਆਂ । ਭਾਂਦੋ' ਵੀ ਆਇਆ ਤੇ ਲੰਘ ਗਿਆ । ਹੁਣ ਅਸੂ ਆ ਗਿਆ ਤੇ 
ਲੌਂਕ ਕੇਵਲ ਪੂਜਾ ਦੇ ਤਿਓਹਾਰ ਆਉਣ ਦੀਆਂ ਗੁੱਲਾਂ ਕਰਦੇ । ਪਰ ਉਸ ਦੀ ਆਸ ਪੂਰੀ ਨ ਹੋਈ । 
ਉਹ ਪੂਜਾ ਦੇ ਦਿਨਾਂ ਵਿਚ ਵੀ ਨ ਆਇਆ । ਉਹ ਘਰ ਕਿੰਨਾਂ ਦੁਖੀ ਸੀ ਜਿਸ ਵਿਚ ਇਹਨਾਂ ਗਹਿਮਾ 
ਗਹਿਮੀ ਦੇ ਦਿਨਾਂ ਵਿਚ ਵੀ ਘਰ ਮੁੜਨ ਵਾਲਿਆਂ ਦੀਆਂ ਗੱਲਾਂ ਦੀ ਛਣਕਾਰ ਨਹੀ' ਸੀ । ਪਰ 
ਜਦੋਂ ਕੱਤੇ ਦਾ ਮਹੀਨਾ ਆਇਆ ਤਾਂ_ਉਹ ਸਾਲੇ ਦੀ ਖੱਟੀ ਨਾਲ ਲੰ ਕੇ ਮੁੜ ਆਇਆ । 
ਆਪਣੀ ਮਾਂ ਦੇ ਕੌਠੇ ਦੇ ਕੌਲ ਖਲੋਂ ਕੇ ਉਸ ਨੇ ਮਾਂ ਨੂੰ ਵਾਜ ਮਾਰੀ ਉਹ ਭੱਜ ਕੇ ਜਾ ਕੇ ਉਹਨੂੰ 
ਮਿਲੀ । ਦਿਨ ਰਾਤ ਉਹ ਰੋੱਦੀ ਰਹੀ ਸੀ । ਅਖੀਰ ਨੂੰ ਤਰ, ਮੋਰੇ ਪੁੱਤਰਾ ਆਪਣੀ _ਗਰੀਬਣੀ 
ਮਾਂ ਨੂੰ ਆਸਰਾ ਦੇਣ ਲਈ ਮੁੜ ਹੀ ਆਇਆ ।” ਬਿਨੋਦ ਨੇ ਆਪਣਾ ਬਟੂਆ, ਜਿਸ ਵਿਚ ਉਸ 
ਦੀ ਸਾਰੀ ਕਮਾਈ ਸੀ, ਉਹਦੇ ਅੱਗੇ ਧਰ ਦਿਤਾ । ਰਹਿੰਦੀ ਨਜ਼ਰ ਦੀਵਾਨ ਕੋਲ ਘਲ ਕੇ ਉਸ 
ਜ਼ਬਤ ਹੋਈ ਹੋਈ ਜਾਇਦਾਦ ਛੁਡਵਾਂ ਲਈ । 

ਉਸ ਨੇ ਫਿਰ ਅੱਠ ਗੁੱਠਾਂ ਦੀ ਛਤ ਵਾਲਾ ਬੰਗਲਾ ਬਣਵਾਇਆ । ਹੁਣ ਉਹ ਇਕ ਵਾਰ 
ਫਿਰ ਆਪਣੀ ਮਲੂਆ ਕੌਲ ਮੁੜ ਆਇਆ ਸੀ । ਰਾਤ ਨੂੰ _ਮਲੂਆ ਨੇ ਜੋ ਜੋ ਉਸ ਦੇ ਪਿਛੋਂ 
ਉਸ ਨਾਲ ਬੀਤੀਆਂ ਸਨ, ਦੱਸੀਆਂ । 

ਖੇਡ ਤੇ ਮਠਿਆਈਆਂ ਮਿੱਠੀਆਂ ਹਨ । ਗੈਗਾਂ ਜੀ ਦਾ ਪਾਣੀ ਵੀ ਮਿੱਠਾ ਹੈ । ਇਹਨਾਂ ਤੋਂ 
ਮਿੱਠਾ ਨਾਰੀਅਲ ਵਿਚਲਾ ਪਾਣੀ ਹੈ ਜਿਹੜਾ ਠੰਢ ਪਾਉੱਦਾ ਅਤੇ ਤਾਜ਼ਗੀ ਦਿੰਦਾ ਹੈ । ਇਸ ਤੋਂ 
ਵੀ ਮਿੱਠੇ ਹਨ ਸੁਖ ਦੇ ਦਿਨ ਜਿਹੜੇ ਕਲੇਸ਼ ਦੇ ਦਿਨਾਂ ਪਿਛੋਂ ਵੇਖ੍ਣੇ ਮਿਲਣ । ਜਦੋਂ ਮਾਂ ਦੀ 
ਗੋਦ ਵਿਚ ਬੱਚਾ ਖੇਡਦਾ ਹੈ ਤਾਂ ਉਸ ਦੀ ਮਿਠਾਸ ਚੰਗੀ ਤਕਦੀਰ ਦੀ ਮੁਸਕਾਣ ਤੋ“ ਵੀ ਵਧ 
ਹ੍ੰਦੀ ਹੈ, ਇਸ ਤੋਂ” ਵੀ ਮਿੱਠਾ ਗਵਾਚੇ ਦਾ ਲੱਡ ਜਾਣਾ ਹੈ । ਪਰ ਇਹਨਾਂ ਸਾਰੀਆਂ ਗੱਲਾਂ ਤੌ” 
ਮਿੱਠਾ ਹੈ ਪਰੇਮੀਆਂ ਦਾ ਵਿਛੋੜੇ ਪਿਛੋਂ ਮਿਲਣਾ । 

15. ਵੱਡਾ ਮੁਕੱਦਮਾ 


ਇਸ ਤਰ੍ਹਾਂ ਚੈਦ ਬਿਨੋਦ ਕਿਸਮਤ ਦੇ ਚੱਕਰਾਂ ਵਿਚੋ“ ਦੀ ਲੰਘਦਾ ਰਿਹਾ । ਉਹਦਾ ਅਕਾਸ਼ 
ਜਿਹੜਾ ਕੁਝ ਚਿਰ ਲਈ ਬਦਲਾਂ ਉਹਲੇ ਲੁਕਿਆ ਰਿਹਾ ਸੀ ਹੁਣ ਫਿਰ ਚਮਕ ਉਠਿਆ 1 

ਪਰ ਕਠੋਰ ਚਿਤ ਅਤੇ ਭਿਐਕਰ ਕਾਜੀ ਨੇ _ਫਿਰ ਉਹਦੇ _ਵਿਰੁਧ ਚਾਲ ਚਲੀ ਤੇ ਉਸ ਨੂੰ 
ਨਵੇ" ਕਲੇਸ਼ ਵਿਚ ਫਸਾ ਦਿਤਾ । ੍ ਕੰ 

ਚੰਦ ਬਿਨੌਦ ਤੋਂ ਇਕ ਵਾਰੌਟ ਦੀ ਤਾਮੀਲ ਕਰਾਈ ਗਈ ਜਿਸ ਉਤੇ ਲਿਖਿਆ ਸੀ । 

“ਸ੍ਰੀ ਹਜ਼ੂਰ ਦੀਵਾਨ ਸਾਹਿਬ ਨੂੰ ਇਕ ਗੁਪਤ ਹਰਕਾਂਰੇ ਰਾਹੀਂ ਪੜਾ ਲਗਾ ਹੈ ਕਿ ਤੇਰੇ 
ਘਰ ਵਿਚ ਇਕ ਅਤਿ ਸੁੰਦਰ ਨਾਰ ਹੈ । ਉਹ ਏਡੀ ਸੁੰਦਰ ਦੱਸੀ ਜਾਂਦੀ ਹੈ ਜਿਵੇ ਕੌਈ ਪਰੀ 
'ਹੋਵੇ, ਮੈਂ ਇਹ ਵਾਰੈਟ ਦੀਵਾਨ ਸਾਹਿਬ ਦੇ ਹੁਕਮ ਰਾਹੀ ਭੋਜ ਰਿਹਾ ਹਾਂ । ਅੱਜ ਤੋਂ ਸੱਤਾਂ 
ਦਿਨਾਂ ਦੇ ਐਦਰ ਅੰਦੰਰ ਤੂੰ ਆਪਣੀ ਤ੍ਰਮਤ ਨੂੰ ਸ੍ਰ ਹਜ਼ੂਰ ਦੇ ਮਹਿਲ ਵਿਚ ਭੇਜ ਦੇ । ਜੇ 
ਤੂੰ ਇਸ ਤਰ੍ਹਾਂ ਨਹੀਂ ਕੱਰੇਂਗਾਂ ਤਾਂ ਤੇਰੀ 'ਜਾਨ ਖਤਰੇ ਵਿਚ _ਹੌਂਵੇਗੀ । ਜੇ ਤੂੰ ਇਸ ਹੁਕਮ ਦੀ 


51 


-ਪਾਲਨਾ ਕਰਨ ਤੋਂ' ਬਿਨਾਂ ਇਕ ਹਫਤਾ ਲੰਘ ਜਾਣ ਦਿੱਤਾ ਤਾਂ ਤ੍ਰੰ ਸਮਝ ਲਈਂ ਕਿ ਤੇਰੀ ਮੌਤ 
ਯਕੀਨੀ ਹੈ ।”” 

ਜਦੋਂ ਚੰਦ ਬਿਨੋਦ ਨੇ ਇਹ ਵਾਰੈਟ ਪੜ੍ਹਿਆ ਤਾਂ ਉਸ. ਦਾ ਸਿਰ ਗੌਡਿਆਂ ਉਤੇ ਢਹਿ 
ਪਿਆ । ਉਸ ਨੂੰ ਇਸ ਤਰ੍ਹਾਂ ਲਗਦਾ ਸੀ ਜਿਵੇ" ਕੋਈ ਹਿਰਨ ਸ਼ੇਰ ਦੇ ਪੰਜਿਆਂ ਵਿਚ ਫਸ ਗਿਆ 
ਰੋਵੇ । ਮੌਤ ਅਤੇ ਮੌਤ ਵਰਗੇ ਜ਼ਾਲਮ ਬੰਦੇ ਉਸ ਨੂੰ ਦੋਨਾਂ _ਪਾਸਿਆਂ ਤੋਂ' ਖਿਚ ਰਹੇਂ ਸਨ । ਬਿਚਾਰੇ 
ਚੰਦ ਬਿਨੌਦ ਨੂੰ ਕਿਹੋ ਜਹੀ ਤਕਦੀਰ ਉਡੀਕ ਰਹੀ ਸੀ । ੨ 

ਹਫ਼ਤਾ ਲੰਘ ਗਿਆ । ਕਾਜ਼ੀ ਦਾ ਪੁਲਸ ਅਫ਼ਸਰ ਮਰਿਧਾਂ ਚੰਦ ਵਿਨੋਦ ਦੇ ਘਰ ਆਇਆ । 
-ਉਸ ਦੋ ਹੱਥ ਪੈਰ ਬੇਨ੍ਹ ਦਿਤੇ ਤੇ ਉਸ ਦੀ ਧੌਣ ਦੁਆਲੇ ਰੱਜਾ ਪਾਕੇ ਉਸ ਨੂੰ ਸ਼ੜਕ ਉਤੋਂ” ਦੀ 
ਧਰੀਕਦਾ ਹੋਇਆ ਲੈ ਗਿਆ ਤੇ ਲਿਜਾ ਕੇ ਕਾਜ਼ੀ ਦੇ ਸਾਮ੍ਹਣੇ ਜਾ ਖਲ੍ਹਾਰਿਆ 

ਕਾਜ਼ੀ ਨੇ ਕਿਹਾ-- 

“ਬਦਮਾਸ਼ ! ਤੂੰ ਮੇਰਾ ਹੁਕਮ ਨਹੀਂ ਮੈਨਿਆ ਤੂੰ ਅਜੇ ਵੀ ਉਹ ਸੁੰਦਰ ਇਸਤ੍ਰੀ ਆਪਣੇ 
ਘਰ ਹੀ ਰਖੀ ਹੋਈ ਹੈ ।”” 

ਆਪਣੇ ਕਾਰਿੰਦਆਂ ਨੂੰ ਉਸ ਨੇ ਕਿਹਾ : ''ਚੌਦ ਬਿਨੌਂਦ ਨੂੰ ਫੜ ਕੇ ਜੰਗਲਾਂ ਵਿਚ ਲੈ ਜਾਓ 
ਤੇ ਓਥੇ ਇਸ ਨੂੰ ਜੀਉਂਦੇ ਨੂੰ ਦੱਬ ਦਿਓ । ਇਹਦੀ ਵਰੁਟੀ ਨੂੰ `ਵੀ_ਫੜ ਲਓ ਤੇ ਉਸ ਨੂੰ ਸ੍ਰ 
ਹਜ਼ੂਰ ਦੀਵਾਨ ਜਹਾਂਗੀਰ ਵਾਲੀਏ ਜਹਾਂਗੀਰ ਪੁਰ ਦੇ ਮਹਿਲਾਂ ਵਿਚ ਅਪੜਾ ਦਿਓ ।” 

ਮਰਿਧਾ ਤੇ ਕਾਰਿੰਦਿਆਂ ਨੇ ਹੁਕਮਾਂ ਦੀ ਪਾਲਨਾ ਕੀਤੀ । ਉਹ ਚੰਦ ਬਿਨੌਦ ਨੂੰ ਜੈਗਲ ਵਿਚ 
ਲੈ ਗਏ । ਉਸ ਦੀ ਮਾਂ ਇਹ ਆਖ ਕੌ ਵਿਰਲਾਪ ਕਰਨ ਲਗੀ, ''ਵੇ ਮੇਰਿਆ ਮਹਿੰਗਿਆਂ ਪੁੱਤਰਾ ! 
ਜੇ ਤੂੰ ਆਪਣੀ ਆਈ ਮਰਦੇ” ਤਾਂ ਮੈਂ“ ਉਜ ਪਰਮਾਤਮਾ ਦੀ. ਗੁੱਝੀ ਕਰਨੀਆਂ ਅਗੋਂ ਸਿਰ 
ਨਿਵਾ ਦੇ ਦੀ । ਪਰ ਤੂੰ ਦੱਸ । ਮੈਂ ਇਹ ਕਿਵੇ“ ਸਹਾਰਾਂ ਕਿ ਬੰਦੇ ਤੈਨੂੰ ਜੀਉਂਦੇ ਨੂੰ ਵੈਡ ਦੇਣ । 
ਤੂੰ ਮੈਨੂੰ ਆਪਣੀ ਜਾਣ ਤੌ ਵੀ ਵਧ ਪਿਆਰਾ ਏਂ । ਹੈ ਮੌਰੇ ਪਿੰਜਰੇ ਵਿਚ ਬੈਦ ਤੋਤਿਆ, 
ਮੈਨੂੰ ਇੰਜ ਲਗਦਾ ਏ ਜਿਵੇ ਕਿਸੇ ਮੋਰੀ ਹਿੱਕ ਵਿਚੋਂ ਇਕ ਪਸਲੀ ਕੱਢ ਲਈ ਹੋਵੇ ।'” 

ਮਲੂਆ ਆਪਣੀ ਸੱਸ ਕੌਲ ਬੈਠੀ ਉਹਨੂੰ ਹੌਸਲਾ ਦੇਣ ਦਾ ਜਤਨ ਕਰਦੀ ਅਬਰੂ ਵਹਾਂਦੀ 
ਰਹਿੰਦੀ । ਪਰ ਕੁਝ ਚਿਰ ਪਿਛੋਂ ਉਸ ਰੋਣਾ ਬੰਦ ਕਰ ਦਿਤਾ ਤੇ ਆਪਣੇਂ ਪੰਜਾਂ ਭਰਾਵਾਂ ਨੂੰ 
ਢਾਈ ਅੱਖਰਾਂ ਦੀ ਇਕ ਚਿੱਠੀ ਲਿਖੀ । ਇਸ ਨਿੱਕੀ ਜਹੀ ਚਿੱਠੀ ਵਿਚ ਉਸ ਨੇ ਕਾਜ਼ੀ ਦੀਆਂ 
ਕਰਤ੍ਰਤਾਂ ਲਿਖੀਆਂ ਤੇ ਦੱਸਿਆ ਕਿ ਕਿਵੇ“ ਚੰਦ ਬਿਨੋਦ ਨੂੰ ਵੱਢਣ ਲਈ ਲੈਂ ਗਏ ਹਨ । 

ਚਿੱਠੀ ਲਿਖ ਕੇ ਉਸ ਆਪਣੇ ਸਿਖੇ ਹੌਏ ਬਾਜ਼ ਨੂੰ ਦਿਤੀ । ਬਾਜ਼ ਨੂੰ ਇਹ ਕੌਮ ਸਮਝਣ 
ਲਈ ਬਸ ਇਸ਼ਾਰੇ ਦੀ ਹੀ ਲੌੜ ਸੀ । ਉਹ ਝਟੁ ਉਹਦੇ ਪਿਤਾ ਦੇ ਘਰ ਵਲ ਉਡ ਗਿਆਂ । 

ਜਿਸ ਵੇਲੇ ਭਰਾਵਾਂ ਨੂੰ ਚਿੱਠੀ ਮ੍ਰਿਲੀ, ਉਹ ਹਥਿਆਰ ਫੜ ਕੇ ਜੰਗਲ ਵਲ ਨੱਠ ਪਏ । 
ਬੀਆਬਾਨ ਵਿਚ ਅਪੜਦਿਆਂ ਸਾਰ ਉਹਨਾਂ ਵੇਖਿਆ ਕਿ ਕਾਜ਼ੀ ਦੇ ਆਦਮੀ ਚੰਦ ਬਿਨੋਦ ਲਈ 
ਕਬਰ ਪੁਟ ਰਹੇ ਹਨ । ਭਰਾ ਇਕ ਦਮ. ਉਹਨਾਂ _ ਬੈਦਿਆਂ ਨੂੰ ਜਾ ਪਏ ਤੇ ਆਪਣੀਆਂ ਲੰਮੀਆਂ 
ਲੰਮੀਆਂ ਡਾਗਾਂ ਨਾਲ ਉਹਨਾਂ ,ਦੀ ਖੂਬ ਸੇਵਾ ਕੀਤੀ । ਚੋਦ. ਬਿਨ੍ਹਂਦ ਛੜਵਾ ਲਿਆ _ਚਿਆਂ । 


52 


ਫਿਰ ਉਹ ਮਲ੍ਹਆ ਨੂੰ ਲੱਭਣ ਉਹਦੇ ਘਰ ਵਲ ਟੂਰ । 

ਜਦੋਂ ਚੰਦ ਬਿਨੋਦ ਦੀ ਮਾਂ ਨੇ ਉਹਨਾਂ. ਨੂੰ ਵੇਖਿਆ ਤਾਂ ਉਹ ਉਚੀਂ ਉਚੀਂ ਵੈਣ ਪਾਣ 
ਲੱਗ ਪਈ । ਹਾਏ ! ਇਸ ਘਰ ਦਾ ਤੇ ਵੱਡਾ ਖਜਾਨਾ ਹੀ ਲੁੱਟਿਆ ਗਿਆ । ਉਹ ਸੁੰਦਰੀ ਤ' 
ਏਥੇ ਹੈ ਦੀ ਨਹੀ” ਸੀ । ਚੰਦਰਾ ਰਾਵਨ ਸੀਤਾ ਨੂੰ ਭਜਾ ਲੈ ਗਿਆਂ । ਜਿਹੜੀਂ ਰਾਮ ਦੀ ਸਵਿਤ੍ਰੀੰ 
ਸੀ । ਹਾਏ ! ਸੋਨੇ ਦਾ ਪਿੰਜਰਾ ਤੇ ਪਿਆ “ਪਰ ਪਿਆਰਾ ਤੋਤਾ ਉਡ ਗਿਆ ਸੀ । ਪੰਜੇ ਭਰਾ 
ਸੋਗ ਨਾਲ ਸੁੰਨ ਹ ਗਏ । ਚੰਦ ਬਿਨੋਦ ਦਾ ਆਪਣੀ ਵਹੁਟੀ ਲਈ ਵਿਰਲਾਪ ਸ੍ਣਿਆ ਨਹੀ” 
ਜਾਂਦਾ ਸੀ । ਉਸ ਦੇ ਕੀਰਨੇ ਸੁਣ ਕੇ ਕਲੌਜਾ ਮੂੰਹ ਨੂੰ ਆਉਦਾ ਸੀ । 

ਉਹਦੀ ਗਾਗਰ ਤੇ ਓਥੇ ਪਈ ਸੀ ਪਰ ਉਹਨੂੰ ਲੌ ਕੇ ਹੁਣ ਦਰਿਆ ਦੇ ਘਾਟ ਉਤੇ ਕੌਣ 
ਜਾਵੇਗਾ । ਇਹ ਮਕਾਨ ਕਦੀ ਲਿਸ਼ਕਦਾ_ ਹੁੰਦਾ ਸੀ ਪਰ _ਮਲ੍ਹੂਆ ਜਿਹੜੀ ਇਸ ਦਾ ਚਾਨਣ ਸੀ' 
ਹੁਣ ਚਲੀ ਗਈ ਸੀ ਤੇ ਇਹ ਹੁਣ ਅਨ੍ਹੇਰਾ ਲਗਦਾ ਸੀ । ਘਰ ਤੇ ਉਹਦਾ ਬਗੀਚਾ-ਸੁੰਦਰ 
ਚਿਟਾਈ ਜਿਸ ਉਤੇ ਉਹ ਸੌ'ਦੀ ਹੁੰਦੀ ਸੀ ਤੇ ਦਰਵਾਜੇ, ਸਭ ਕੁਝ ਉਸ ਤਰ੍ਹਾਂ ਹੀ ਸੀ । ਉਹ 
ਆਪ ਹੀ ਜਿਹੜੀ ਉਸ ਘਰ ਦਾ ਸੁਨਹਿਰੀ ਧਨ ਸੀ_ਅਲੌਂਪ ਹੋ ਗਈਂ ਸੀ । ਇਕ ਸਿਰ ਫਿਰੇ: 
ਆਦਮੀ ਵਾਂਗ ਚੰਦ ਬਿਨੋਦ ਆਪਣੇ ਬਾਜ਼ ਕੌਲ ਗਿਆ ਤੇ ਉਸ ਨੂੰ ਕਿਹਾ : ਮੋਰੇ ਬਾਜ਼ ਭਾਈ, 
ਅਸੀ' ਕਿੰਨੇ ਸਾਲ ਇਕਠੇ ਰਹੇ ਹਾਂ । ਹੁਣ ਮੈਨੂੰ ਮਲੂਆ ਦਾ ਥਹੁ ਪਤਾ ਦੱਸ । 

ਹੱਥ ਵਿਚ ਪਿੰਜਰਾ ਫੜ ਕੋ ਤੇ ਮਾਂ ਨੂੰ ਨਾਲ ਲੈ ਕੇ ਉਸ ਨੇ ਘਰ ਛੱਡ ਦਿਤਾ । ਤੇ ਉਸ 
ਲੰਮੇ ਚੌੜੇ ਦੇਜ ਵਿਚ ਭੌਣ ਲੱਗਾ । 

16. ਮਲੂਆ ਦੀਵਾਨ ਸਾਹਿਬ ਦੇ ਹਰਮ ਵਿਚ 

ਮਲੂਆ ਦੀਵਾਨ ਦੇ ਮਹਿਲ ਦੇ ਗੋਲ ਕਮੇਰੇ ਵਿਚ ਬੈਠੀ ਰੋ ਰਹੀ ਸੀ । ਵੱਡੇ ਕਮਰੇ ਵਿਚ 

ਇਕ ਸ਼ਾਹੀ ਪਲੰਘ ਉਤੇ ਬਿਸਤਰਾ ਵਿਛਿਆ ਪਿਆ ਸੀ । ਪਰ ਉਹ ਨੰਗੇ ਫਰਸ਼ ਉੱਤੇ ਬੈਠੀ ਸੀ । 


ਦੀਵਾਨ ਸਾਹਿਬ ਆਪ ਉਸ. ਦੇ ਕੌਲ ਖੜ੍ਹੇ ਸਨ ਤੇ ਉਸ ਨੂੰ ਆਪਣੀਂ ਜਾਨ ਦੀ ਕਸਮ 


ਹਜ਼ੂਰ 
ਖਾਂ ਕੇ ਕੁਝ ਮੂੰ ਹ ਲਾਣ ਲਈ ਬੇਨਤੀ ਕਰ ਰਹੇ ਸਨ । ਉਹਨਾਂ ਕਿਹਾ '“ਮੋਰੀ ਪਰ 


ਮੋਰੀ ਜਾਨ ਦੀ ਕਸਮ, ਮੈਨੂੰ ਇਸ ਤਰ੍ਹਾਂ ਧੌਖਾ ਨਾ ਦੇਈਂ । ਇਸ ਤਰ੍ਹਾ ਮੈ ਮਨੁੱਖ ਮਾਤ 

ਸਭ ਤੋਂ ਦੁਖੀ ਆਦਮੀ ਹੋਵਾਂਗਾ । ਭੋਜਨ ਕਰ ਲੈ ਤੇ ਪਲੰਘ ਤੇ ਬੈਠ । ਇਸ ਜੂ ੨੬ 
ਜਿਹੜੀ ਐੱਸ ਕਿਸੇ ਦੇ ਵੀ ਮਨ ਵਿਚ ਆ ਸਕਦੀ ਹੈ ਉਹ ਤੇਰੇ ਲਈ ਹੋਵੇਗੀ । ਦਿਲੀ ਤੱ” ਮੈ” 
੨. ਆਇਆ ਤਲ ੧ - ਨੱਥਾ 
ਬਣਵਾ ਦਿਆਂਗਾ । ਮਹਿਲਾਂ ਵਿਚ ਬੇਐਤ ਸੇਵਾਦਾਰ ਤੇ ਗੋਲੀਆਂ ਹਨ । ਉ ਤੱ 


ਮਮ (ਅਬ ਦੀ ਉਪ ਆਕੀ “੫ 
_ ਜਿਸ ਤਰ੍ਹਾਂ ਸ਼ੋਰ ਦੇ ਪੰਜੇ ਵਿਚ ਹਿਰਨ ਆਇਆ ਹੁੰਦਾ ਹੈ । ਉਸ ਤਰ੍ਹਾਂ ਮਲੂਆ ਡਰ 
ਨਾਲ ਕੰਬਣ ਲੱਗ ਪਈ ਤੋਂ ਰੌ ਕੇ ਦੀਵਾਨ ਸਾਹਿਬ ਨੂੰ ਕਹਿਣ ਲੱਗੀ । 


53 


“ਮੈਂ ਇਕ ਸਾਲ ਲਈ ਤਿਆਗ ਤ _ਤਪਸਿਆ _ਦੀ_ਪਰਤਿਗਿਆ ਕੀਤੀ ਹੋਈ ਹੈ, ਜਿਸ 
`ਵਿਚੋਂ' ਨੌਂ ਮਹੀਨੇ ਲੰਘ ਗਏ ਹਨ । ਤਿੰਨ ਮਹੀਨਿਆਂ ਨੂੰ ਮੋਰੀ ਪਰਤਿਗਿਆ ਪੂਰੀ ਹੋ ਜਾਵੇਗੀ । 
ਮੋਰੀ ਤੁਹਾਡੇ ਅਗੇ ਸੁਨਿਮਰ ਪਰਾਰਥਨਾ ਹੈ ਕਿ ਤੁਸੀਂ ਮੇਰੀ ਪਰਤਿਗਿਆ ਦੀਆਂ ਸ਼ਰਤਾਂ ਪੂਰੀਆਂ 
-ਕਰ ਲੈਣ ਦਿਓ । ਸ਼ਰਤਾਂ ਇਹ ਹਨ ਕਿ ਇਹਨਾਂ ਦਿਨਾਂ ਵਿਚ ਮੈ ਕਿਸੇ ਦੇ ਹੱਥ ਦਾ ਪ੍ਰਸ਼ਾਦ 
ਨਹੀਂ ਖਾਵਾਂਗੀ ਤੇ ਨ ਹੀ ਮੈ ਇਸ ਥਾਂ ਦਾ ਪਾਣੀ ਪੀਆਂਗੀ । ਮੈ ਆਪਣਾ ਭੋਜਨ ਆਪ ਤਿਆਰ 
ਕਰਾਂਗੀ । ਇਹ ਕੇਵਲ ਉਬਲੋ ਚਾਉਲਾਂ ਤੋ ਆਲੂਆਂ ਦਾ ਹੋਵੇਗਾ । ਇਸ ਵਿਚ ਮੈ ਲੂਣ ਨਹੀਂ _ 
'ਪਾਵਾਂਗੀ । ਬਿਸਤਰੇ ਦੀ ਥਾਂ ਮੈ ਇਸ ਸਾੜੀ ਦਾ ਪਲਾ ਭੌ ਉਤੋਂ ਵਿਛਾਵਾਂਗੀ ਜਿਹੜੀ ਮੈ” 
ਪਾਈ ਹੋਈ ਹੈ। ਮੈਂ ਤਪਜਿਆ ਕਰਾਂਗੀ ਤੋਂ ਇਹਨਾਂ ਵਿਚੋ" ਕੋਈ ਵੀ ਸ਼ਰਤ ਨਹੀਂ ਤੌੜਾਂਗੀ । 
ਮੈਂ ਕਿਸੇ ਹਾਲਤ ਵਿਚ ਕਿਸੇ ਵੀ ਮਰਦ ਦਾ ਮੂੰਹ ਨਹੀਂ' ਵੇਖਾਂਗੀ । ਮੇਰੀ ਪਰਤਿਗਿਆ ਦੇ ਸਮੇ” 
'ਵਿਚ ਕਿਸੇ ਮਰਦ ਨੂੰ ਮੋਰੇ ਕੋਲ ਆਉਣ ਦੀ ਆਗਿਆ ਨਹੀਂ” ਹੌਣੀ ਚਾਹੀਦੀ । ਇਹ ਤਿੰਨ 
ਮਹੀਨੇ ਹਜ਼ੂਰ ਨੂੰ ਮੇਰੇ ਕਮਰੇ ਵਿਚ ਨਹੀਂ ਆਉਣਾ ਚਾਹੀਦਾ । ਇਹ ਸਮਾਂ _ਬੀਤਨ ਪਿਛੋਂ ਮੈ” 
ਆਪ ਦੀਆਂ ਗਲਾਂ ਉਤੇ ਵਿਚਾਰ ਕਰਾਂਗੀ ।”' 

“ਜੇ ਤੁਸੀਂ ਇਸ ਦੇ ਉਲਟ ਕਰੋਗੇ ਤਾਂ ਮੈ' ਤੁਹਾਨੂੰ ਆਪਣਾ ਦੁਸ਼ਮਣ ਸਮਝਾਂਗੀ ਤੇ ਜ਼ਹਿਰ 
ਖਾਂ ਕੇ ਮਰ ਜਾਵਾਂਗੀ।'” 

ਪਹਿਲਾ, ਦੂਸਰਾਂ ਤੇ ਫਿਰ ਤੀਸਰਾ ਮਹੀਨਾ ਲੰਘ ਗਿਆ । ਤੀਜੇ ਮਹੀਨੇ ਦੇ ਐਤ ਉਤੋਂ 
-ਦੀਵਾਨ ਸਾਹਿਬ ਮਹਾਰਾਜ ਮੂਹ ਵਿਚ ਸਗ੍ੰਧਤ ਪਾਨ ਪਾਈ ਤੇ ਹੱਥ ਵਿਚ ਸੌਨੇ ਦੀਆਂ ਕੈਨੀਆਂ 
ਵਾਲਾ ਰੁਮਾਲ ਫੜੀ ਹੌਲੀ ਹੌਲੀ ਟੁਰਦੇ ਮਲੂਆ ਦੇ ਕਮਰੇ ਵਿਚ ਆਏ । 

ਜਿਸ ਤਰ੍ਹਾਂ ਕੋਈ ਹਰਨ ਸ਼ੇਰ ਦੇ ਪੈਜੇ ਵਿਚ ਫਸਿਆ ਹੋਵੇ, ਉਹ ਡਰ ਨਾਲ ਕਬ ਗਈ । 
ਦੀਵਾਨ ਸਾਹਿਬ ਨੇ ਕਿਹਾ “ਹੋ ਸੁੰਦਰੀ ! ਤ੍ਰੈ ਏਨੇ ਮਹੀਨੇ ਮੈਨੂੰ ਟਪਲਾ ਦੇ'ਦੀ ਰਹੀ ਹੈ” । ਪਰ 
ਕੋਈ ਗੱਲ ਨਹੀਂ । ਮੈ” ਤੋਰੀ ਪਰਤਿਗਿਆ ਦਾ ਆਦਰ ਕੀਤਾ ਹੈ । ਹੁਣ ਤਰ ੋਂ ਛੱਡ ਕੇ ਪਲੰਘ 
ਉਤੇ ਬੈਠ ਜਾ । ਮੈਨੂੰ ਖੁਸ਼ੀ ਖੁਸ਼ੀ ਆਪਣਾ ਯਾਰ ਬਣਾ ਲੈ । ਤੇਰਾ ਮੁਖੜਾ ਵੇਖ ਕੇ ਅੱਖਾਂ ਪ੍ਰਸ਼ਨ 
ਹੁੰਦੀਆਂ ਹਨ । ਹੁਣ ਤ੍ਰੰ ਮੈਨੂੰ ਨਿਹਾਲ ਕਰ ਦੇ । ਮੈ” ਤੈਨੂੰ ਕੋਈ ਸ਼ਕਾਇਤ ਨਹੀਂ ਹੋਣ ਦਿਆਂਗਾ । 
ਮੈਂ ਤੇਰੇ ਘਰ ਵਾਲੋਂ ਨੂੰ ਵੀ ਰਿਹਾ ਕਰ ਦਿਆਂਗਾ ।”” 

ਮਲੂਆ ਨੇ ਕਿਹਾ :--ਹਜ਼ੂਰ ! ਸ਼ੈਤਾਨ ਕਾਜੀ ਨੇ ਮੈਨੂੰ ਬੜਾ ਦੁੱਖ ਦਿਤਾ ਹੈ ਉਸ ਨੇ ਨਹੱਕੀ 
ਮੋਰੇ ਪਤੀ ਨੂੰ ਮਰਵਾਇਆ ਹੈ । ਜਿਹੜਾ ਜੀਉ'ਦਾ ਦਫਨਾ ਦਿਤਾ ਗਿਆ ਹੈ ਉਸ ਨੂੰ ਤੁਸੀਂ ਕਿਸ 
ਤਰ੍ਹਾਂ ਰਿਹਾ ਕਰ ਦਿਓਗੇ । ਜਿੰਨਾ ਚਿਰ ਮੋਰਾ ਬਦਲਾ ਨਹੀਂ ਲਿਆ ਜਾਂਦਾ ਤੇ ਕਾਜ਼ੀ ਮਜ਼ੇ ਨਾਲ 
`ਫਿਰ ਰਿਹਾ ਹੈ ਓਨਾ ਚਿਰ ਮੈਂ ਆਪਣਾ ਦਿਲ ਤੁਹਾਨੂੰ ਕਿਵੇਂ ਦੇ ਸਕਦੀ ਹਾਂ ? ਉਹ ਅਨਗਿਣਤ 
ਦੁੱਖ ਜਿਹੜੇ ਕਾਜ਼ੀ ਨੇ ਮੈਨੂੰ ਦਿਤੇ ਸਨ, ਮੈ ਕਿਵੇ" ਭੁੱਲ ਸਕਦੀ ਹਾਂ ? 

ਇਹ ਸੁਣ ਕੇ ਦੀਵਾਨ ਨੂੰ ਬੜਾ ਗੁੱਸਾ ਚੜ੍ਹਿਆ । ਉਸ ਨੇ ਪੁਲਸ ਦੇ ਕੌਤਵਾਲ ਨੂੰ ਹੁਕਮ 
“ਦਿਤਾ ਕਿ ਉਹ ਝਟ ਪਟ ਕੂਚ ਕਰੇ ਤੇ ਜਾ ਕੇ ਕਾਜ਼ੀ ਨੂੰ ਕਤਲ ਕਰਵਾ ਦੇਵੇ । 

ਕੋਤਵਾਲ ਸਿਪਾਹੀ ਅਤੇ ਮਿਰਧੇ ਲੈ ਕੇ ਹੁਕਮ ਦੀ ਪਾਲਨਾ ਕਰਨ ਟੁਰ ਪਿਆ । ਕਾਜ਼ੀ 


54 


ਵਲੋਂ ਦਿਤੇ ਦੁੱਖ ਭੌਗਣ ਪਿਛੋਂ“ ਹੁਣ ਉਹਨਾਂ ਦਾ ਬਦਲਾ ਲੈ ਕੇ ਮਲੂਆ ਬੜੀਂ ਪ੍ਰਸੰਨ ਸੀ । ਖੁਸ਼ 
ਹੋ ਕੇ ਉਸ ਨੇ ਦੀਵਾਨ ਨੂੰ ਕਿਹਾ : ਤਿੰਨਾਂ ਮਹੀਨਿਆਂ ਵਿਚੋਂ“ ਹੁਣ ਕੇਵਲ ਬਾਰਾਂ ਦਿਨ ਰਹਿ ਗਏ 
ਹਨ । ਇਹ ਥੋੜਾ ਜਿਹਾ ਸਮਾਂ ਹੋਰ ਉਡੀਕ ਕਰੋਂ । ਅਸੀਂ ਇਕੱਠੇ ਬਾਜਾਂ ਦੇ ਸ਼ਿਕਾਰ ਨੂੰ ਜਾਇਆ 
ਕਰਾਂਗੇ । ਕਿਰਪਾ ਕਰਕੇ ਇਕ ਐਸ਼-ਬੇੜੀ ਤਿਆਰ ਕਰਨ ਦਾ_ਹੁਕਮ ਦੇ ਦਿਉ । ਤਹਾਨੂੰ ਇਹ 
ਪਤਾ ਹੀ ਹੋਵੇਗਾ ਕਿ ਮੇਰਾ ਪਤੀ ਬੜਾ ਹੁਸ਼ਿਆਰ ਸ਼ਿਕਾਰੀ ਸੀ_। ਮੈ_ਕਈ ਸਾਲ ਉਸ ਨਾਲ 
ਰਹਿ ਕੇ ਬਾਜ਼ਾਂ ਦੇ ਸ਼ਿਕਾਰ ਦਾ ਹੁਨਰ ਸਿੱਖਿਆ । ਤੁਸੀ ਵੇਖਣਾ ਮੈ“ ਇਕੇ ਜਾਲ ਵਿਚ ਸੌ 
ਬਾਜ਼ ਫੜ ਲਵਾਗੀ । ਸੈ 

ਸ਼ਿਕਾਰ ਜਾਣ ਦੀ-ਤਰੀਕ ਤੇ ਟੁਰਨ ਦੀ ਸ਼ੁਭ ਘੜੀ ਮਿਥ ਲਈ ਗਈ । ਇਸੇ ਸਮੇ" ਵਿਚ 
ਮਲੂਆ ਨੇ ਆਪਣੇ ਹੱਥ ਨਾਲ ਆਪਣੇ ਪੰਜਾਂ ਭਰਾਵਾਂ ਨੂੰ ਇਕ ਚਿੱਠੀ ਲਿਖੀ ਤੇ ਇਹ _ ਚਿੱਠੀ 
ਆਪਣੇ ਸਿਖੇ ਹੋਏ ਬਾਜ ਦੇ ਹਵਾਲੇ ਕਰ ਦਿੱਤੀ । ੧ 

ਪੈਜੇ ਭਰਾ ਸ਼ਿਕਾਰ ਦੇ ਬਹਾਨੇ ਘਰ ਟੁਰ ਪਏ । ਦੀਵਾਨ ਸਾਹਿਬ ਆਪ ਇਕ ਦੁਪਹਿਰ 
ਨੂੰ ਉਸ ਵਡੀ ਛੰਭ ਉਤੇ ਗਏ ਜਿਥੇ ਕੰਮੀਆਂ ਦੇ ਫੁੱਲ ਉਗੇ ਹੋਏ ਸਨ । ਮਲੂਆ ਸੁੰਦਰੀ ਵੀ 
ਉਨ੍ਹਾਂ ਦੇ ਨਾਲ ਗਈ । ਪੰਜਾਂ ਭਰਾਵਾਂ ਨੇ ਆਪਣੀਆਂ ਚੁਸਤ ਲੜਾਕੀਆਂ ਬੇੜੀਆਂ ਨਾਲ ਦੀਵਾਨ 
ਦੀ ਬੇੜੀ ਨੂੰ ਘੇਰ ਲਿਆ । ਭਰਾਵਾਂ ਤੇ ਉਹਨਾਂ ਦੇ ਹੌਰ ਸਕਿਆਂ ਨੇ ਦੀਵਾਨ ਦੀ ਬੇੜੀ ਦੇ ਮਲਾਹਾਂ 
ਤੇ ਕਪਤਾਨ ਨੂੰ ਆਪਣੀਆਂ ਲੰਮੀਆਂ ਡਾਂਗਾਂ ਨਾਲ ਕੁਟਿਆ ਤੋਂ ਉਹ ਸਿਰ ਭਾਰ ਛੈਭ ਵਿਚ ਰਿੜ੍ਹ 
ਪਏ । ਜਿਸ ਬੇੜੀ ਵਿਚ ਪੰਜੇ ਭਰਾ ਬੈਠੇ ਸਨ ਉਹ ਵੇਖਣ ਨੂੰ ਸਦਰ ਸੀ, ਹੌਲੀ ਜਹੀ ਟਪੋਸੀ 
ਮਾਰ ਮਲੂਆ ਉਹਦੇ ਉਤੇ ਆ ਚੜ੍ਹ । ਬਾਕੀ ਦੀਆਂ ਰੇਜ਼ ਲੜਾਂਕੀਆਂ ਕਿਸ਼ਤੀਆਂ ਨੂੰ ਪੈਜ ਭਰਾ 
ਤੇ ਉਹਨਾਂ ਦੇ ਸਕੇ ਤੇਜ਼ੀ ਨਾਲ ਚਲਾ ਰਹੇਂ ਸਨ ਤੇ ਉਹ _ਅਪਣਿਆਂ _ਥਲਿਆਂ ਹੇਠ ਕ੍ਰੰਗੀਆਂ ਨੂੰ 
ਮਿਧਦੀਆਂ ਜਾ ਰਹੀਆਂ ਸਨ, ਜਿਹੜੀਆਂ ਉਸ ਛੰਬ ਵਿਚ_ਬੇਸ਼ਮਾਰ ਸਨ । ਆਪਣੇ ਪਤੀ ਦੇ 
ਨਾਲ ਮਲ੍ਹਆ ਆਪਣੇ ਬਾਪ ਦੇ ਘਰ ਆਈ । ਜਿਸ_ ਤਰ੍ਹਾਂ ਸੀਤਾ ਨੂੰ ਉਹਦੇ ਪਤੀ ਰਾਮ ਨੇ ਛੁਡਾ- 
ਇਆ ਸੀ । ਇਸੇ ਤਰ੍ਹਾਂ ਮਲ੍ਹਆ ਦੁਸ਼ਮਣ ਦੇ ਪੰਜੇ ਤੋਂ ਛੁਡਾਈ ਗਈ । 

17. ਬੇਰਹਿਮ ਰਿਸ਼ਤੇਦਾਰ 

ਹੁਣ ਮਲੂਆ ਦੇ ਰਿਸ਼ਤੇਦਾਰ ਨੇ ਆਪਣੀ ਬੁਰਿਆਈ _ਕਰਕੇਂ ਹੋਰ ਕਲੋਸ਼ ਖੜਾ ਕਰ 
ਦਿਤਾ । ਇਕ ਨੇ ਆਖਿਆ, ''ਮਲੂਆ ਆਪਣਾ ਚਾਲ ਚਲਣ ਗਵਾ ਬੈਠੀ ਹੈ । ਨਾਲ ਹੀ ਉਹ 
ਆਪਣਾ ਧਰਮ ਵੀ ਗਵਾ ਬੈਠੀ ਹੈ ਕਿਉਕਿ ਉਸ ਨੇ ਇਕ ਮੁਸਲਮਾਨ ਦੇ ਘਰ ਰੋਟੀ ਖਾਧੀ ਹੈ । 
ਖਾਣ ਤੋ ਬਿਨਾਂ ਉਹ ਓਥੇ ਕਿਵੇ“ ਜੀਉ'ਦੀ ਰਹਿ ਸਕਦੀ ਸੀ ।' 

ਚੋਦ ਬਿਨੋਦ ਦਾ ਮਾਮਾ ਇਕ ਪ੍ਰਤਿਸ਼ਟਤ ਆਦਮੀ ਸੀ । ਉਹ ਆਪਣੇ ਕਬੀਲੇਂ ਦਾ ਸਰਦਾਰ 
ਮੋਨਿਆ ਜਾਂਦਾ ਸੀ । ਉਸ ਆਖਿਆ, ਮੈ“ ਆਪਣੇ ਬਾਰੇ ਤੁਹਾਨੂੰ ਪਕੀ ਤਰ੍ਹਾਂ ਦੱਸਦਾ ਹਾਂ ਕਿ ਮੈਨੂੰ 
ਸਮਝ ਨਹੀ' ਆਉ'ਦੀ ਕਿ ਮੈ" ਮਲ੍ਹਆ ਦੇ ਹੱਥੋਂ ਕਿਸ ਤਰ੍ਹਾਂ ਰੋਟੀ ਖਾ ਸਕਦਾ ਹਾਂ । ਚੰਦ ਬਿਨੌਦ 
ਪ੍ਰਾਸਚਿਤ ਕਰੇ, ਅਸੀਂ ਉਸ ਨੂੰ ਫਿਰ ਬਰਾਦਰੀ ਵਿਚ ਦਾਖਲ ਕਰ ਲਵਾਂਗੇ ।” 

ਇਕ ਹੋਰ ਰਿਸ਼ਤੇਦਾਰ ਜਿਹੜਾ ਚੰਦ ਬਿਨੌਦ ਦਾ ਚਾਚ' ਸੀ, ਨੇ ਵੀ ਆ ਕੇ ਉਹੀ ਦੋਸ਼ 


੨&- 


ਦੁਹਰਾਇਆ । ਉਸ ਆਖਿਆ, ਤਿੰਨ ਮਹੀਨੇ ਉਹ ਦੀਵਾਨ ਦੇ ਮਹਿਲ ਵਿਚ ਰਹੀ ਹੈ । ਖਾਣ 
ਤੋਂ ਬਿਨਾਂ ਉਹ ਓਥੇ ਕਿਵੇ“ ਜੀਉੱਦੀ ਰਹੀ ?' 

ਇਸ ਬਹਿਸ ਤੋ ਪਿਛੋ ਚੋਦ ਬਿਨੌਦ ਨੇ ਕੁਝ ਦਿਨ ਇਸ ਮਾਮਲੇ ਉਤੇ ਵਿਚਾਰ ਕੀਤਾ ਤੇ ” 
ਫਿਰ ਬ੍ਰਾਹਮਣਾਂ ਦੀ ਰਾਂਏ ਮੰਗੀ । ਉਹਨਾਂ ਦੇ ਉਪਦੇਸ਼ ਅਨੁਸਾਰ ਉਸ ਨੇ ਲੌੜੀ'ਦਾ ਪ੍ਰਾਸਚਿਤ 
ਕੀਤਾ ਤੇ ਫਿਰ ਆਪਣੀ ਪਤਨੀ ਨੂੰ ਤਲਾਕ ਦੇ ਦਿਤਾ । ਸੁੰਦਰੀ ਘਰ ਦੀ ਇਕ ਅਲ੍ਹੇਰੀ ਗੱਠ 
ਵਿਚ ਲੁਕ ਕੇ ਰੋਣ ਲਗ ਪਈ । 

“ਹਾਏ, ਮੈ' ਕਿਥੇ ਜਾਵਾਂ ਤੋ ਕਿਸ ਨੂੰ ਜਾ ਕੇ ਆਪਣੇ ਦੁੱਖ ਦਾ ਕਿੱਸਾ ਸੁਣਾਵਾਂ । ਹੁਣ ਜਦੋਂ 
ਉਸ ਨੇ ਮੈਨੂੰ ਤਲਾਕ ਦੇ ਦਿਤਾ ਹੈ ਤਾਂ ਮੇਰੇ ਲਈ ਇਹੀ ਚੰਗਾ ਹੈ ਕਿ ਮੈਂ ਮਰ ਜਾਵਾਂ ।'' ਪੰਜਾਂ 
ਭਰਾਵਾਂ ਨੇ ਕਿਹਾ ''ਸਾਡੀਏ ਭੈਣੇ ! ਤੂੰ ਰੋ ਨਾ । ਅਸੀਂ ਤੈਨੂੰ ਆਪਣੇ ਨਾਲ ਲੈ ਜਾਵਾਂਗੇ । ਸਾਡੇ 
ਘਰ ਤੈਨੂੰ ਖਾਣ ਹੰਢਾਣ ਦੀ ਕੋਈ ਚਿੰਤਾ ਨਹੀਂ' ਹੋਵੇਗੀ । ਸੱਚ ਮੈਨ ਤੂੰ ਓਥੇ ਬੜੀ ਸੌਖੀ 
ਰਹੋ'ਗੀ।'” ਪਿਤਾ ਨੇ ਉਸ ਨੂੰ ਢਾਰਸ ਦੇਣ ਦੀ ਕੋਸ਼ਸ ਕੀਤੀ ਤੇ ਭਰਾਵਾਂ ਨੇ ਸਾਰਾਂ ਜ਼ੌਰ ਲਾ ਕੇ 
ਦਲੀਲਾਂ ਦਿਤੀਆਂ ਪਰ ਉਸ ਨੂੰ ਵਿਸ਼ਵਾਸ ਨ ਆਇਆ । ਉਸ ਨੇ _ਭੁਬਾਂ ਮਾਰ ਕੇ ਕਿਹਾ : "ਸੱ 
ਇਸੇ ਘਰ ਵਿਚ ਕੌਲੀ ਬਣ ਜਾਵਾਂਗੀ ਤੇ ਇਸ ਤਰ੍ਹਾਂ ਆਪਣੇ ਪਤੀ ਦੇ ਨੇੜੇ ਰਹਾਂਗੀ । ਸਵੇਰ 
ਵੇਲੋ ਮੈ ਕੱਪੜੇ ਧੋਵਾਂਗੀ । ਮੈ“ ਉਹ ਸਾਰੇ ਕੰਮ ਕਰਾਂਗੀ ਜਿਹੜੇ ਬਾਹਰਲੇ ਨੌਕਰ ਕਰਦੇ ਹਨ ।” 
ਆਪਣੇ ਪਤੀ ਵਲ ਵੇਖ ਕੇ ਉਸ ਨੇ ਕਿਹਾਂ : "ਹੁਣ ਮੈਂ ਤੇਰੀ ਰੋਟੀ ਪਕਾਣ ਯੋਗ ਨਹੀਂ, ਨ ਹੀ ਮੈ 
ਤੇਰੇ ਪੀਣ ਵਾਲੇਂ ਪਾਣੀ ਨੂੰ ਹੱਥ ਲਾ ਸਕਦੀ ਹਾਂ । ਤਰ ਹੌਰ ਵਿਆਹ ਕਰਵਾ ਲੈ ਤੇ ਅਨੰਦ ਮਾਣ ।' 

ਉਸ ਨੇ ਆਪਣੀ ਜਾਨ ਦੀ ਕਸਖ਼ ਖਾ ਕੇ ਆਪਣੇ ਪੰਜਾਂ ਭਰਾਵਾਂ ਨੂੰ ਕਿਹਾ ਕਿ ਉਹ ਚੋਦ 
ਬਿਨੌਦ ਨੂੰ ਇਕ ਸੁਹਣੀ ਜਹੀ ਵਹੁਟੀ ਲੱਭ ਕੇ ਦੇਣ । '' ਜੇ ਮੇਰੇ _ਪਤੀ ਨੇ ਮੁੜ ਵਿਆਹ ਨ“ 
ਨਾ ਕੀਤਾ ਤਾਂ ਮੋਰੀ ਸੱਸ, ਜਿਸ ਦੇ ਨੇਤਰ ਤੋ ਕੈਨ ਉਮਰ ਕਰਕੇ ਜਥਾਬ ਦੇ ਗਏ ਹਨ, ਸੇਵਾ 
ਤੋਂ ਬਿਨਾਂ ਕਿਵੇ” ਦਿਨ ਪੂਰੇ ਕਰੇਗੀ ?” ਉ 

ਰਿਸ਼ਤੇਦਾਰ ਚੰਦ ਵਿਨੌਦ ਦੇ ਨਵਾਂ ਵਿਆਹ ਕਰਨ ਦੇ ਹੱਕ ਵਿਚ ਅੜ ਗਏ ਤੇ ਇਸ ਕੈਖ਼ 
ਵਿਚ ਉਸ ਦੀ ਸਹਾਇਤਾ ਕੀਤੀ । ਮਲ੍ਹਆ-ਗੌਲੀ ਬਣ ਕੇ ਬਾਹਰਲੇ ਵਿਹੜੇ ਵਿਚ ਕੰਮ ਕਰਦੀ 
ਰਹੀ ਤੋਂ ਇਸ ਤਰ੍ਹਾਂ ਦੁਖੀ ਜੀਵਨ ਬਿਤਾਂਦੀ ਰਹੀ । ਉਹ ਨਵੀਂ ਵਹੁਟੀ ਦਾ, ਜਿਸ ਨੂੰ ਉਹ 
ਦਿਲੋਂ ਪਿਆਰ ਕਰਦੀ ਸੀ, ਬੜਾ ਧਿਆਨ ਰਖਦੀ ਸੀ. ਉਹ ਆਪਣੇ ਪਿਤਾ ਦੇ ਘਰ ਨਾਂ ਗਈ । 
ਬਸ ਜਿੰਨੀ ਹੋ ਸਕੀ ਆਪਣੇ ਪਤੀ ਤੇ ਸੱਸ ਦੀ ਸੇਵਾ ਕਰਦੀ ਰਹੀ । 


18. ਮੁਰਦੇ ਜ਼ਿੰਦਾ 

ਅਭਾਗਣ ਮਾਂ ਆਪਣੇ ਕੌਕੇ ਵਿਚ ਸੁਤੀ ਭੈੜਾ ਸੁਪਨਾ ਵੇਖ ਰਹੀ ਸੀ । ਚੰਦ ਬਿਨੌਂਦ ਨੇ 

ਉਸ ਨੂੰ ਜਗਾ ਕੇ ਭੋਜਨ ਮੈਗਿਆ । ਮਾਂ ਨੰ ਕਿਹਾ ਐਂਡੀ ਸਵੇਰੇ ਤੋਂ ਅਜੇ ਚੌਲ ਨਹੀ” ਛੜੇ । 
ਚੰਦ ਵਿਨੋਦ ਆਖਿਆ "ਮੈਨੂੰ ਖਾਣ ਨੂੰ ਜ਼ਰੂਰ ਦੇ, ਮੈਂ” ਸ਼ਿਕਾਰ ਖੇਡਣ ਜਾਣਾ ਹੈ । ਮੈ ਚੌਲ 
ਰਿਝਣ ਤੀਕਰ ਉਡੀਕ ਭੀ ਨਹੀ ਸਕਦਾ ।'' ਰਾਤ ਦੇ ਰਿਝੇ ਕੁਝ ਚੌਲ ਪਾਣੀ ਵਿਚ ਰਲੋਂ ਪਏ 
ਸਨ । ਇਹੀ ਖਾਂ ਕੇ ਉਸ ਨੇਂ ਮਾਂ ਨੂੰ ਮੱਥਾ ਟੇਕਿਆ ਤੇ ਆਗਿਆ ਲਈ । ਉਸ ਦੇ ਸੱਜੇ ਹੱਥ ਵਿਚ 


ਧਿੰਜਰਾ ਸੀ ਤੇ ਖੱਬੇ ਵਿਚ ਬਾਜ਼ । ਜਿਸ ਵੇਲੇ ਉਹ ਘਰੋ ਟੁਰਿਆ ਉਦ' ਦੁਪਹਿਰ ਦਾ ਵੇਲਾ 
ਸੀ । ਉਸ ਦੀ ਭੈਣ ਦਾ ਘਰ ਰਾਹ ਵਿਚ ਸੀ । ਉਹ ਉਸ ਨੂੰ ਵੀ ਮਿਲਿਆ । ਆਪਣੀ ਭੈਣ ਨਾਲ 
ਘਰ ਦੀਆਂ ਗੱਲਾਂ ਕਰਦਿਆਂ ਰੋ ਪਿਆ । ਆਪਣੀ ਭੈਣ ਤੋਂ ਵਿਦਾ ਹੋ ਕੇ ਉਹ ਬਾਜ਼ ਨੂੰ ਹੱਥ 
ਉਤੇ ਬਿਠਾਈ ਸੰਘਣੇ ਜੈਗਲ ਵਿਚ ਵੜ ਗਿਆਂ । 

ਇਕ ਚਰਾਂਦ ਵਿਚ ਉੱਚੇ ਉੱਚੇ ਕਾਨੇ ਤੇ ਲੰਮਾ ਲੰਮਾ ਘਾਹ ਸੀ । ਏਥੇ ਉਸ ਨੇ ਬਾਜ਼ 
ਨੂੰ ਛੱਡ ਦਿਤਾ । ਉਸ ਨੇ ਪਿੰਜਰਾ ਹੱਥ ਵਿਚ ਫੜੀ ਰਖਿਆ ਤੇ ਆਪ _ਛਾਵੇ' ਬੈਠ ਗਿਆ । 
ਇਥੇ ਇਕ _ਕਾਲਾ ਨਾਗ ਵੀ ਬੈਠਾ ਸੀ_ਜਿਸ ਨੇ ਚੰਦ ਬਿਨੌਦ ਦੇ ਪੈਰ ਦੇ ਅੰਗੂਠੇ ਤੇ ਵਢ 
ਖਾਧਾ । ਜ਼ਹਿਰ ਇਕ ਦਮ ਖੂਨ ਵਿਚ ਰਲ ਗਿਆ ਤੋਂ ਉਤ੍ਰਾਂ ਚੜ੍ਹ ਕੇ ਉਸ ਦੇ ਦਮਾਗ਼ ਉੜੇ 
ਅਸਰ ਪਾਣ ਲਗਾ । ਚੰਦ ਬਿਨੋਦ ਆਪਣਾ ਸਿਰ ਸਿਧਾ ਨਾ ਰੱਖ ਸਕਿਆ । ਚਕਰ ਖਾ ਕੇ ਉਹ 
ਭੌਂ_'ਉਤੇ ਡਿਗ ਪਿਆ । 

“ਹੇ ਪਸ਼ੂਓ ਤੇ ਪੰਛੀਓ । ਮੇਰੀ ਮਾਂ ਕੋਲ ਸੁਨੇਹਾ ਲੰ_ਜਾਓ ਕਿ ਮੈ" ਜੰਗਲ ਵਿਚ ਸੱਪ 
ਲੜ ਜਾਣ ਨਾਲ ਮਰ ਰਿਹਾ ਹਾਂ । ਹਾਏ ! ਕੌਣ ਮੇਰੀ ਮਾਂ ਨੂੰ ਜਾ ਕੇ ਦੱਸੋਗਾ । ਹਾਲ ਓਏ ਰਾਣਾ ! 
ਮੈਂ ਆਪਣੀ ਸੁੰਦਰ ਮਲੂਆ ਨੂੰ ਮਰਨ ਤੋ ਪਹਿਲਾਂ ਇਕ ਵਾਰ ਵੀ ਨਹੀਂ' ਵੇਖਾਂਗਾ । ਮੈਂ” ਆਪਣਾ 
ਘਰ ਤੋ ਸਾਰਾ ਕੁਝ ਛੱਡ ਰਿਹਾ ਹਾਂ ਤੇ ਏਥੇ ਬਿਨਾਂ ਛੱਤ ਤੋ ਨੰਗੇ ਅਸਮਾਨ ਹੇਠਾਂ ਨਿਆਸਰਾ 
ਮਰ ਰਿਹਾ ਹਾਂ । ਓਏ ਜਾਣ ਵਾਲੋ ਰਾਹੀਆ ! ਮੋਰੀ ਮਾਂ ਨੂੰ ਇਹ ਸੁਨੇਹਾ ਜਾ ਦੇਈ" ।'' 

ਸ਼ਾਮ ਨੂੰ ਇਕ ਪਾਂਧੀ ਨੇ ਵਿਚਾਰੀ ਮਾਂ ਨੂੰ ਇਹ ਖਬਰ ਆ ਸੁਣਾਈ । “ਬੀਬੀ ਜੀ, ਤੁਹਾਡਾ 
ਪੁੱਤਰ ਜੰਗਲ ਵਿਚ ਮਰਿਆ ਪਿਆ ਹੈ ।'' ਵਾਲ ਖਿਲਾਰੀ ਉਹ ਭੱਜ ਕੇ ਉਸ ਥਾਂ ਆਈ ਜਿਥੇ ਬਿਨੋਦ 
ਪਿਆ ਸੀ । ਉਸ ਦੀਆਂ ਨਾਸਾਂ ਵਿਚ ਕੋਈ ਸਾਹ .ਨਹੀਂ ਸੀ_ ਤੇ ਹੋਠਾਂ ਉਤੇ ਕੋਈ ਸ਼ਬਦ ਨਹੀਂ 
ਸੀ । ਮਾਂ ਰੋਂਦੀ ਹੋਈ ਭੋ ਉਤੇ ਢਹਿ ਪਈ । ਸਾਰੇ ਅੰਗਾਂ _ ਸਾਕਾਂ ਰਲ ਕੇ ਬੋਹੌਸ ਪਏ ਚੰਦ 
ਬਿਨੌਂਦ ਨੂੰ ਘਰ ਲੈ ਆਂਦਾ, ਜਿਵੇ“ ਉਹ ਮਰਿਆ ਹੋਇਆ ਹੁੰਦਾ ਹੈ । ਮਲ੍ੂਆ ਦੇ ਹੰਝੂ ਨਹੀਂ 
ਰੁਕਦੇ ਸਨ । “'ਰੇ ਮੋਰੇ ਸਿਰ ਦੇ ਸਾਈ”! ਇਕ ਨਿਮਾਨੀ ਇਸਤਰੀ ਦੇ ਦਿਲ ਦੇ ਖਜਾਨੇ, ਮੈ” 
ਤੋਰੇ ਬਿਨਾਂ ਕਿਵੇ ਰਹਿ ਸਕਦੀ ਹਾਂ । ਤੇਰੀ ਥਾਂ ਸੱਪ ਮੈਨੂੰ ਕਿਉ” ਨਾ ਲੜ ਗਿਆ । ਇਕ 
ਵਿਚਾਰੀ ਗੋਲੀ ਦੀ ਜਾਨ ਜਿਸ ਨੂੰ ਕੇਵਲ ਘਰ ਦੇ ਬਾਹਰ ਹੀ ਕੰਮ ਕਰਨ ਦੀ ਆਗਿਆ ਹੈ । 
ਕਿਸੇ ਸ਼ੇਰ ਜਾਂ ਸੱਪ ਦੇ ਖਤਮ ਕਰਨ ਦੇ ਯੋਗ.ਨਹੀ“ । ਉਹ ਵੀ ਇਸ ਤੋਂ ਦੂਰ ਹੀ ਰਹਿੰਦੇ ਹਨ । 
ਮੈਂ ਘਰੋ” ਬਾਹਰ ਰਹਿੰਦੀ ਹਾਂ, ਬਾਹਰ ਹੀ ਕੌਮ ਕਰਦੀ ਹਾਂ ਕਿਉ'ਕਿ ਮੈਨੂੰ ਰਸੋਈ ਜਾਂ ਸੌਣ ਵਾਲੇ 
ਕਮਰਿਆਂ ਵਿਚ ਜਾਣ ਦੀ ਆਗਿਆ ਨਹੀਂ” । ਫਿਰ ਵੀ ਦਿਨ ਰਾਤ ਮੈ" ਆਪਣੇ ਪਤੀ ਨੂੰ ਵੇਖ 
ਕੇ ਸਾਰੇ ਦੁੱਖ ਭੁਲ ਜਾਂਦੀ ਸਾਂ । ਪਰਮੇਸਰ ਏਨਾ ਸੁਖ ਵੀ ਮੇਰੇ ਕੋਲ ਛਡਣਾ ਨਹੀਂ” ਸੀ ਚਾਹੁੰਦਾ । 
ਮੈਨੂੰ ਹੁਣ ਜੀਊਣ ਦੀ ਕੋਈ ਚਾਹ ਨਹੀਂ' । ਮੈ ਆਪਣੇ ਪਤੀ ਦੀ ਚਿਤਾ ਉਤੇ ਸੜ ਕੇ ਮਰ 
ਜਾਵਾਂਗੀ, ਜਾਂ ਮੈ ਪਾਣੀ ਵਿਚ ਵੜ ਕੇ ਡੁੱਬ ਜਾਵਾਂਗੀ ਜਾਂ ਮੈ" ਉਸ ਰੁੱਖ ਨਾਲ ਰਸਾ ਬੈਨ੍ਹ ਕੇ 
_ਫਾਹ ਲੈ ਲਵਾਂਗੀ ।” 

ਜਦੋ” ਮਲੂਆ ਇਸ ਤਰ੍ਹਾਂ ਵੈਣ ਪਾ ਰਹੀ ਸੀ ਤਾਂ ਭੈੜੀ ਖਬਰ ਸੁਣ ਕੇ ਉਸ ਦੇ ਪੰਜੇ 


੯੫ ਕੂ 


ਵਵੜਫ਼ਰਫਫਟਤਤਛਛ੩_ 


57 


ਭਰਾ ਵੀ ਉਸੇ ਥਾਂ ਆ ਗਏ । ਉਹ ਚੌਦ ਬਿਨੋਦ ਦੇ ਸਰੀਰ ਕੌਲ ਬੈਠ ਗਦੇ । ਉਸ ਦੀਆਂ 
ਅੱਖਾਂ ਨਿਮ੍ਰੀਆਂ ਪੈ ਗਈਆਂ ਸਨ ਤੇ ਉਸ ਦੇ ਮੂੰਹ ਵਿਚੋ ਰਾਲਾਂ ਵਗ ਰਹੀਆਂ ਸਨ । ਉਹ ਭੀ 
-ਢਾਹਾਂ ਮਾਰਨ ਲੱਗ ਪਏ । “ਇਹ ਕੀ ਹੋਇਆ ਸਾਡਿਆ ਭਨ੍ਹਜਿਆਂ । ਸਾਡੇ ਨਾਲ ਏਨੇ ਲੋਮੇ 
ਸਬੈਧ ਨੂੰ ਤੂੰ ਕਿਵੇ ਤਰੋੜ ਗਿਉ' ? ਅਸੀ ਆਪਣੀ ਪਿਆਰੀ ਭੈਣ ਤੇਰੇ ਨਾਲ ਵਿਆਹੀ । ਉਹ 
ਔਖਾ ਰੇਡੇਪਾ ਕਿਵੇ ਕਟੇਗੀ ? _ਊਜਾਂ ਨੇ ਉਹਦਾ ਜੀਵਨ ਬਰਬਾਦ ਕੀਤਾ ਹੋਇਆ ਸੀ ਪਰ 
'ਫਿਰ ਵੀ ਉਹਨੂੰ ਇਕ ਆਸਰਾ ਤੇ ਹੈ _ਈ ਸੀ ਨਾ । ਉਹ ਕਿਸ ਦਿਲ ਨਾਲ ਸੋਨੇ ਮੜ੍ਹੇ ਆਪਣੇ 
'ਸਮੁੰਦਰੀ ਕੰਗਨ ਤੋੜੋਗੀ ? ਅਸੀਂ ਉਸ ਦਾ ਬੁਝਿਆ ਬੁਝਿਆ ਚਿਹਰਾ ਵੇਖ ਕੇ ਕਿਵੇ 
ਸਹਾਰਾਂਗੇ ?” 

ਮਲ੍ਹਆ ਕ 
“'ਤੁਸੀ' ਨਾ ਰੋਵੇਂ, ਮੇਰੇ ਮਹਿੰਗੇ ਭਰਾਵੋ ! ਜੋ ਕ੍ਝ ਮੈ" ਕਹਿੰਦੀ ਹਾਂ, ਉਹ ਸੁਣੋ । ਇਸ 
ਨੂੰ ਧਿਆਨ ਨਾਲ ਵੇਖੋ, ਇਜ ਵਿਚ ਕੋਈ ਸਾਹ ਹੈ ? ਦਰਿਆ ਦੇ ਪੱਤਣ ਉਤੇ ਸਾਡੀ ਬੋੜੀ 
'ਬੱਡੀ ਪਈ ਹੈ । ਇਸ ਨੂੰ ਛੇਤੀ ਨਾਲ ਸੱਪਾਂ ਦੇ ਮਾਂਦਰੀ ਕੌਲ ਲੈ ਜਾਓ । ਜਿਹੜਾ ਦੂਰ ਸਾਰੇ 
ਰਹਿੰਦਾ ਹੈ । 

ਪੰਜੇ ਭਰਾ ਬੇੜੀ ਕੋਲ ਆਏ । ਉਹ ਆਪ ਹੀ ਇਸ ਦੋਂ ਮਲਾਹ ਬਣ ਗਏ । ਮਲ੍ਹਆ ਵੀ ਆਪਣੇ 
ਪਤੀ ਦੇ ਸਰੀਰ ਦੇ ਕੌਲ ਕਰਕੇ ਬੈਠ ਗਈ । ਮਾਂਦਰੀ ਦੇ ਘਰ ਅਪੜਨ ਵਿਚ ਅਗੇਂ ਸਤ ਦਿਨ 
ਲਗਦੇ ਸਨ । ਮਰ ਉਹਨਾਂ ਏਨੀ ਤੇਜ਼ੀ ਨਾਲ ਚਪੂ ਚਲਾਏ ਕਿ ਉਹ ਇਕੋ ਦਿਨ ਵਿਚ ਹੀ ਉਥੇ 
-ਅਪੜ ਗਏ । 

ਮਾਂਦਰੀ ਨੇ ਬੜੇ ਧਿਆਨ ਨਾਲ ਨਬਜ਼ ਟੋਹੀ ਤੇ ਚਿਹਰੇ ਦਾ ਮੁਆਇਨਾ ਕੀਤਾਂ । ਫਿਰ 
ਉਸ ਨੇ ਜ਼ੋਰ ਜ਼ੌਰ ਨਾਲ ਚੰਦ ਬਿਨੋਦ ਦੇ ਸਿਰ ਵਿਚ _ਧਪੇ ਮਾਰੇ । ਜ਼ਹਿਰ ਬੀਮਾਰ ਦੀ ਛਾਤੀ 
ਵਿਚ ਆ ਗਿਆ । ਫਿਰ ਹੌਲੀ ਹੌਲੀ ਉਹ ਉਹਦੇ ਗੋਡਿਆਂ ਤੇ ਫਿਰ ਪੈਰਾਂ ਤੀਕ ਉਤਰ ਆਇਆ 1 
ਕਾਲਾ ਨਾਗ ਰੇਠਲੋ ਪਤਾਲਾਂ ਵਿਚ ਸੀ । ਉਸ ਨੇ ਆ ਕੇ ਪੈਰਾਂ ਵਿਚੋ ਜ਼ਹਿਰ ਪੀ _ਲਿਆ 1 
ਜਦੋਂ ਜ਼ਹਿਰ ਇਸ ਤਰ੍ਹਾਂ ਪੀਤਾ ਗਿਆ ਤਾਂ ਚੰਦ ਬਿਨੋਦ ਦੇ ਸਾਰੇ ਸਰੀਰ ਨੂੰ ਆਰਾਮ ਆ ਗਿਆ । 
ਤੇ ਉਸ ਨੇ ਅੱਖਾਂ ਖੋਲ੍ਹ ਦਿੱਤੀਆਂ । 


ਆਪਣੇ ਪਤੀ ਨੂੰ ਇਸ ਤਰ੍ਹਾਂ ਸੁਰਜੀਤ ਕਰਵਾ ਕੇ ਮਲੂਆ ਸ਼ਾਨ ਨਾਲ ਘਰ ਮੁੜੀ । ਸਾਰਾ 


ਸ਼ਹਿਰ ਉਹ ਦੀ ਉਸਤਤ ਨਾਲ ਗ੍ੰਜ ਰਿਹਾ ਸੀ । ਕਈ ਕਹਿੰਦੇ ਇਹ ਦੂਜੀ ਬਹੂਲਾ ਉਤਰ ਆਈ 
ਹੈ । ਇਸ ਨੇ ਆਪਣੇ ਪਤੀ ਨੂੰ ਸੁਰਜੀਤ ਕੀਤਾ ਹੈ । ਜਿਸ ਤਰ੍ਹਾਂ ਬਹੂਲਾ ਨੇ ਨਖਮਿੰਦਰ ਨੂੰ ਕੀਤਾ 
ਸੀ। “ਦੂਜੇ ਕਹਿੰਦੇ, ਨੇਕ ਪਾਕ ਸਵਿਤ੍ਰੀ ਨੇ ਇਹ ਆਪ ਦੇਵਤਿਆਂ ਤੋ ਕਰਵਾਇਆ ਹੈ । ਇਹਨਾਂ 
ਦੀ ਸਾਰੀ ਕੌਮ ਇਸ ਸਵਿਤ੍ਰੀ ਕਰਕੇ ਪਵਿਤਰ ਹੋ ਗਈ ਹੈ । ਆਓ ਫੁੱਲ ਤੇ ਪਾਨ ਉਸ ਨੂੰ ਭੋਟ 
ਕਰੀਏ ਤੇ ਉਸ ਨੂੰ ਵਾਪਸ ਆਪਣੀ ਬਰਾਦਰੀ ਵਿਚ ਲੈ _ਆਵੀਏ । ਉਸ ਨੂੰ ਵਾਪਸ ਬਰਾਦਰੀ 
ਵਿਚ ਮੋੜ ਲੈਣ ਬਾਰੇ ਕੋਈ ਝਾਕਾ ਨਹੀਂ ਹੋਣਾ ਚਾਹੀਦਾ ਹੈ ।” 


19 ਅਖੀਰਲਾ ਦੁਖਦਾਈ ਦ੍ਰਿਸ਼ 

ਚੰਦ ਬਿਨੌਦ ਦੇ ਮਾਮੋ ਨੇ ਜਿਹੜਾ ਬਰਾਦਰੀ ਦਾ ਇਕ ਮੁਖੀ ਸੀ ਕਿਹਾ, “ਜਿਹੜਾ ਇਸ 
ਤਰ੍ਹਾਂ ਕਰਨ ਦਾ ਹੀਆ ਕਰੇਗਾ ਉਹ ਆਪ ਬਰਾਦਰੀ ਵਿਚੋ' ਛੇਕਿਆ ਜਾਵੇਗਾ ।'' ਇਕ ਹੋਰ 
ਬਜੁਰਗ ਰਿਸ਼ਤੇਦਾਰ ਨੇ ਇਸ ਵਿਸ ਤੇ ਪੂਰੀ ਵਿਚਾਰ ਕਰਨ ਪਿਛ'' ਆਪਣਾ ਫ਼ੈਸਲਾ ਸੁਣਾਇਆ, 
“ਅਸੀਂ ਮਲ੍ੂਆ ਦੀ ਖਾਤਰ ਆਪਣਾ ਧਰਮ ਤੇ ਜਾਤੀ ਨਹੀਂ ਛੱਡ ਸਕਦੇ । ਉਹ ਜਿਥੇ ਹੁਣ ਹੈ, 
ਉਥੇ ਹੀ ਰਰੇਗੀ ।'” 

ਉਸ ਅਭਾਗਨ ਇਸਤ੍ਰੀ ਨੇ ਆਪਣੇ ਦਿਨ ਦੁਖ ਵਿਚ ਬਿਤਾ ਦਿਤੇ । ਕਿੰਨੀ ਮਾੜੀ ਕਿਸਮਤ 
ਸੀ ਉਸਦੀ । ਬਾਲਪਨ ਵਿਚ ਹੀ ਉਹ ਕੁਝ ਚਿਰ ਆਪਣੇ ਮਾਪਿਆਂ ਦੇ ਘਰ ਖੁਸ਼ ਰਹੀ । ਉਹ 
ਆਪਣੀ ਮਾਂ ਦੀਆਂ ਅੱਖਾਂ ਦਾ ਤਾਰਾ `ਸੀ । ਜੇ ਉਸ ਨੂੰ ਕੋਈ ਫੁੱਲ ਵੀ ਮਾਰਦਾ ਤਾਂ ਉਹ ਸਹਾਰ 
ਨਾ ਸਕਦੀ । ਮਾਪੇ ਉਸ ਨੂੰ ਪੰਜਾਂ ਭਰਾਵਾਂ ਤੋਂ ਵੀ ਉਤੇ ਸਮਝਦੇ, ਸਾਰੇ ਟੱਥਰ ਦਾ ਉਹ ਚੰਨ ਸੀ । 
ਪਰ ਉਸਦੀ ਅੱਜ ਦੀ ਹਾਲਤ ਵੇਖੋ । 

ਉਸ ਨੇ ਆਪਣੀ ਹਾਲਤ ਉਤੇ ਸੌਚ ਵਿਚਾਰ ਕੀਤੀ ਪਰ_ਉਸ ਨੂੰ ਸਮਝ ਨਹੀ ਆਉਦੀ 
ਸੀ ਕੀ ਉਹ ਕੀ ਕਰੇ । ਫਿਰ ਉਸ ਨੇ ਸੋਚਿਆ, “ਜਿੰਨਾਂ ਚਿਰ ਮੈ ਜੀਉੱਦੀ ਰਹਾਂਗੀ ਓਨਾ 
ਚਿਰ ਮੇਰਾ ਘਰ ਵਾਲਾ ਮੇਰੇ ਕਰਕੇ ਦੁੱਖੀ ਰਹੇਗਾ। ਲੌਕੀ ਊਜਾਂ ਲਾਣਗੇ ਅਤੇ ਇਸ ਦਾ ਉਸ ਨੂੰ 
ਦੂਖ ਹੋਵੇਗਾ,'' ਫਿਰ ਉਸ ਨੇ ਪਰਾਨ ਤਿਆਗ ਦੇਣ ਦਾ ਫੈਸਲਾ ਕਰ ਲਿਆ । 

ਉਹੀ ਬੇੜੀ ਪੱਤਨ ਉਤੇ ਬੱਝੀ ਪਈ ਸੀ । ਇਕ ਦਿਨ ਦਰਪਹਿਰ ਵੇਲੇ ਉਥੇ ਆਈ ਤੇ 
ਹੌਲੀ ਪੈਰੀ' ਬੇੜੀ ਉਤੇ ਚੜ੍ਹ ਗਈ । ਬੇੜੀ ਪਹਿਲਾਂ ਹੀ _ਟੁਣੀ ਪਈ ਸੀ । ਬੈਠਦਿਆਂ ਸਾਰ ਹੀ 
ਸਾਰੇ ਪਾਸਿਆਂ ਤੋਂ ਪਾਣੀ ਭਜ ਕੇ ਐਦਰ ਵੜੇ ਗਿਆ । "ਮੈਨੂੰ ਪਤਾ ਨਹੀਂ ਹੇਠਲਾ ਪਤਾਲ 
ਕਿੰਨਾ ਕੁ ਨੀਵਾਂ ਹੈ । ਮੈਂ“ ਹੇਠਾਂ ਜਾ ਕੇ ਇਸ ਦਾ ਥਲਾ ਵੇਖਾਂਗੀ_। ਪਾਣੀ ਬੇਸ਼ਕ ਬੇੜੀ ਦੇ 
ਚੰਦੌਲੇ ਦੇ ਉਤੇ ਤਕ ਚੜ੍ਹ ਜਾਏ ਇਹ ਉਸ ਦਾ ਅਖੀਰਲਾ ਨਿਸ਼ਚਾ ਸੀ । 
ਚੰਦ ਬਿਨੋਦ ਦੀ ਭੈਣ ਭਜਦੀ ਹੋਈ ਪੱਤਣ ਉਤੇ ਆ ਖਲੌਤੀ । 
ਭੈਣ 
“ਸੁਣ, ਮੋਰੀ ਪਿਆਰੀ ਕੈਂਣ ! ਇਸ ਮੋਰੀਆਂ ਵਾਲੀ ਬੋੜੀ ਨੂੰ ਛੱਡ ਦੇ ਤੇ ਏਧਰ ਮੁੜ 


੭ 


ਆ। 


ਮ੍ਲ੍ਹਆ 

“ਨਹੀਂ, ਭੈਣ ਇਹ ਨਹੀਂ” ਹੋ ਸਕਦਾ । ਤੁਹਾਨੂੰ ਸਾਰਿਆਂ ਨੂੰ ਵੇਖ ਕੇ ਮੇਰਾ ਦਿਲ ਟੁੱਟਦਾ 
ਹੈ । ਬੇਸ਼ਕ ਦਰਿਆ ਦਾ ਪਾਣੀ ਚੜ੍ਹੇ ਤੇ ਹੋਰ ਚੜ੍ਹੇ ਤੇ ਬੇੜੀ ਨੂੰ ਡੋਬ ਲਏ । ਅਖੀਰਲੀ ਵਾਰ 
ਮਲੂਆ ਨੂੰ ਵੇਖ ਲੈ ਜਿਸ ਨੂੰ ਤੂੰ ਏਨਾ ਪਿਆਰ ਕਰਦੀ ਸੰ“ ਤੋਂ ਜਿਸ ਨੂੰ ਤੂੰ ਫਿਰ ਕਦੀ ਨਹੀਂ 
ਵੇਖੋਗੀ ।”” 

ਗਮ ਨਾਲ ਪਾਗਲ ਹੋਈ ਸੱਸ ਨੱਠਦੀ ਹੋਈ ਉਸ ਥਾਂ ਉਤੇ ਆਈ । ਉਸ਼ ਦੇ ਵਾਲ ਖਿਲਰੇ 
ਹੋਏ ਸਨ ਤੋਂ ਉਸ ਨੂੰ ਕਪੜਿਆਂ ਦੀ ਕੋਈ ਹੋਸ਼ ਨਹੀ ਸੀ । 


ਸੱਸ ਨ 
“ਮੇਰੀ ਜਾਨ ਤੋ ਪਿਆਰੀ ਧੀ, ਤ੍ਰੰ ਸਾਡੇ ਘਰ ਦੀ ਲੱਛਮੀ ਦੇਵੀ ਹੈਂ । ਮੈ ਮਿੰਨਤ ਕਰਦੀ , 
ਹਾਂ ਤੂੰ ਮੁੜ ਆ। ਸਾਡੇ ਡਿਗਦੇ ਘਰ ਦਾ ਤ੍ਰੰ ਹੀ ਸਹਾਰਾ ਹੈ” । ਤਰ ਸਾਡੇਂ ਟੁੱਟੇ ਛਪਰ ਵਿਚੋਂ 
ਆਉਂਦੀਆਂ ਚੈਨ ਦੀਆਂ ਰਿਸ਼ਮਾਂ ਤੇ ਸਾਡੇ ਘਰ ਦਾ ਚਾਣਨ ਹੈ' । ਤੇਰੇ ਬਿਨਾਂ ਮੈਂ” ਇਕ ਪਲ 
ਵੀ ਨਹੀਂ” ਜੀਉ ਸਕਦੀ ।” 

ਮਲ੍ਹਆ ਮਿ ਦਾ 

“ਪਾਣੀ ਉਨ੍ਰਾਂ ਹੀ ਉਨ੍ਹਾਂ ਹੁੰਦਾ ਜਾਏ ਜਿੰਨਾ ਚਿਰ ਇਹ ਚੌੱਦੀ ਬੇੜੀ ਡੁਬ ਨਾਂ ਜਾਏ ਮਾਂ, 
ਮਨੂੰ ਅਜੀਸ ਦੇ ! ਮੈ' ਤੈਥੋਂ ਵਿਦਾਇਗੀ ਲੈੱਦੀ ਹਾਂ ਤੇ ਅਖੀਰਲੀ ਵਾਰ ਤੇਰੇ ਪੈਰੀ” ਪੈਦੀ ਹਾਂ ।”' 

ਚਪਲ ਚਪਲ ਕਰਦਾ ਪਾਣੀ ਬੌੜੀ ਵਿਚ ਵੜ ਰਿਹਾਂ ਸੀ । ਅਧੀ ਬੇੜੀ ਤੇ ਡੁੱਬ ਵੀ 
ਗਈ ਸੀ । ਸੱਸ ਕੰਢੇ ਉਤੇ ਖਲੌਂਤੀ ਰੋਂਦੀ ਪਈ ਸੀ । 

ਇਕ ਦੇ ਮਗਰੋ ਦੂਜਾ, ਪੰਜੇ ਭਰਾ ਉਥੇ ਆਏ । ਸਾਕ ਅੰਗ ਵੀ ਸਾਰੇ ਆ ਗਏ । ਪੰਜਾਂ 
ਭਰਾਵਾਂ ਨੇ ਵਾਜ ਦਿਤੀ ਤੇ ਕਿਹਾ, ''ਇਸ ਮੌਰੀਆਂ ਵਾਲੀ ਬੇੜੀ ਵਿਚ" ਬਾਹਰ ਨਿਕਲ ਆ ਤੇ 
ਆਪਣੇ ਪਿਤਾ ਦੇ ਘਰ ਮੁੜ ਚਲ । ਅਸੀਂ ਤੈਨੂੰ ਓਥੇ ਲਿਜਾਣ ਲਈ ਸੌਨੇ ਜੜੀ ਬੇੜੀ 
ਲਿਆਵਾਂਗੇ ਤੇ ਆਪਣੀਆਂ ਜਾਨਾਂ ਨਾਲ ਤੇਰੀ ਰਾਖੀ ਕਰਾਂਗੇ ।' 

ਮਲ੍ਹਆ ਨੇ ਆਪਣੇ ਭਰਾਵਾਂ ਤੋਂ” ਵਿਦਾ ਹੁੰਦੀਆਂ ਕਿਹਾ : “ਪਾਣੀ ਹੌਰ ਤੇ ਹੋਰ ਉਨ੍ਹਾਂ 
ਚੜ੍ਹਨ ਦਿਓ ਤੇ ਇਸ ਮੌਰੀਆਂ ਵਾਲੀ ਬੇੜੀ ਨੂੰ ਡੁੱਬ ਜਾਣ ਦਿਓ । ਮੋਰੇ ਵੀਰੋ ! ਆਪਣੀ ਮਲੂਆ 
ਨੂੰ ਏਥੇ ਰਹਿਣ ਢਿਓ ਤੇਂ ਆਪਣੇ ਘਰ ਮੁੜ ਜਾਓ ।'' 

ਪਾਣੀ ਹੁਣ ਬੇੜੀ ਦੇ ਪਾਸਿਆਂ ਦੇ ਉਤੋਂ ਵੀ ਚੜ੍ਹ ਗਿਆ । “ਭੱਜ ਕੌ ਆ ਚੰਦ ਬਿਨੌਂਦ ਜੇ 
ਤ੍ਰੰ ਉਸ ਨੂੰ ਆਖਰਲੀ ਵਾਰ ਵੇਖਣਾ ਹੈ । ਉਹ ਭਜਦਾ ਹੋਇਆ ਆਇਆ ਤੇ ਦਰਿਆ ਦੇ ਕੌਢੇ 
ਉਤੇ ਖਲੋ ਗਿਆ । 

ਚੰਦ ਬਿਨੋਦ 

ਕੀ ਸੱਚੀਂ ਮੁੱਚੀ ਮੋਰੀ ਰੂਹ ਦੀ ਜੋਤ ਮੋਰੀਆਂ ਅੰਖਾਂ ਸਾਹਮਣੇ ਨਸ਼ਟ ਹੋ ਰਹੀ ਹੈ । ਬੇਸ਼ਕ 
ਚੈਨ ਤੇ ਸੂਰਜ ਹੁਣ ਡੁੱਬ ਜਾਣ । ਮੋਰਾ ਦੁਨੀਆਂ ਨਾਲ ਹੁਣ ਕੋਈ ਵਾਸਤਾ ਨਹੀਂ । ਮੈਨੂੰ ਆਪਣੇ 
ਰਿਸ਼ਤੇਦਾਰਾਂ ਅਤੇ ਮਿੱਤਰਾਂ ਨਾਲ ਹੁਣ ਕੌਈ ਵਾਸਤਾ ਨਹੀਂ । ਮੈਨੂੰ ਆਪਣੇਂ ਰਿਸ਼ਤੇਦਾਰਾਂ ਅਤੇ ਮਿੱਤਰਾਂ 
ਦੀ ਹੁਣ ਕੋਈ ਲੋੜ ਨਹੀਂ । ਜੇ ਇਸ ਤਰ੍ਹਾਂ ਹੀ ਤੇਰਾ ਅੰਤ ਹੌਣਾ ਹੈ ਤਾਂ ਮੈ ਵੀ ਤੇਰੇ ਨਾਲ 
ਚਲਦਾ ਹਾਂ । ਪਿਆਰੀ ਮਲੂਆ ਮੈਨੂੰ _ਇਕ ਵਾਰ ਦੱਸ ਕਿ ਮੈ“ ਤੇਰਾ ਦੁੱਖ ਕਿਵੇ" ਦੂਰ 
ਕਰ ਸਕਦਾ ਹਾਂ । ਮੈ ਤੈਨੂੰ ਫਿਰ ਆਪਣੇ ਘਰ ਲੈ ਚਲਾਂਗਾ ਤੇ ਜੇ ਮੇਰੀ ਬਰਾਦਰੀ ਮੈਨੂੰ ਜਾਤੀ 
ਵਿਚੋ" ਕੱਢ ਦੇਵੇਗੀ ਤਾਂ ਮੈ" ਜਾਤੀ ਦੀ ਕੋਈ ਪਰਵਾਹ ਨਹੀ ਕਰਾਂਗਾ । ਮੈ ਤੇਰੀ ਮਿੰਨਤ 
ਕਰਦਾ ਹਾਂ ਕਿ ਤੂੰ ਡਬ ਨਾ । ਮੈ” ਤੈਨੂੰ ਸੁਰਗਾਂ ਵਿਚ ਰਹਿੰਦੇ ਦੇਵਤਿਆਂ _ਦਾ ਵਾਸਤਾ ਪਾ ਕੇ 
ਇਹ ਆਖ੍ਹਦਾ ਹਾਂ । 


ਕਰਦ ਹੁਣ ਪੂਗ ਗਏ ਹਨ । ਮੋਰੇ ਲਈ ਇਸ ਦੁਨੀਆ ਵਿਚ ਹੈ ਕੀ ? ਮੈ" ਹਰ 
ਕਿਓ` ਜੀਵਾਂ ? ਜਿੰਨਾ ਚਿਰ ਮੈ ਜੀਊ'ਦੀ ਰਹਾਂਗੀ, ਲੌਕ ਊਜਾਂ ਲਾਉ'ਦੇ ਰਹਿਣਗੇ ਤੋਂ ਤੈਨੂੰ 
-ਕਲੋਸ਼ ਹ੍ਰੰਦਾ ਰਹੇਗਾ । ਰਿਸ਼ਤੇਦਾਰ ਤੇ ਮਿੱਤਰ ਆਪਣੀਆਂ ਗੱਲਾਂ ਨਾਲ ਤੈਨੂੰ ਸਤਾਣਗੇ । ਬਦਨਾਮੀ 
ਵਾਲਾ ਇਹ ਜੀਵਨ ਮੈ` ਦਰਿਆ ਵਿਚ ਸ੍ਰੱਟਦੀ ਹਾਂ । ਮੇਰੇ ਪਿਆਰੇ ਪਤੀ! ਮੋਰਾ ਅੰਤ ਵੇਖਣ 
ਲਈ ਏਥੇ ਨਾ ਖਲੋ, ਸਗੋ ਏਥੋ' ਚਲਿਆ ਜਾ । ਤੇਰੇ ਕੋਲ ਹੁਣ ਇਕ ਸੁੰਦਰ ਨਾਰ ਤੇਰੀ 
ਇਸਤ੍ਰੀ ਹੈ । ਉਹਦੇ ਨਾਲ ਰਹੁ ਤੇ ਅਨੰਦ ਮਾਣੋ । ਇਨ੍ਹਾਂ ਪਾਣੀਆਂ ਨੂੰ ਉੜ੍ਹਾਂ ਚੜ੍ਹਨ ਦੇ ਤੇ ਇਸ 
-ਬੇੜੀ ਨੂੰ ਡੁੱਬ ਜਾਣ ਦੇ । ਮੈਨੂੰ ਅਭਾਗੀ ਨੂੰ ਏਥੇ ਰਹਿਣ ਦੇ ਤੇ ਪਿਛਾਂ ਮੁੜ ਜਾ _।'” 

ਉਸ ਪਲ ਹਵਾ ਬੇੜੀ ਨੂੰ ਰੋੜ੍ਹ ਕੇ ਦਰਿਆ ਦੇ ਵਿਚਕਾਰ ਲੈ ਗਈ । ਉਸ ਨੇ ਰਿਸ਼ਤੇ- 
ਦਾਰਾਂ ਵਲ ਮੁੰਹ ਕਰਕੇ ਕਿਹਾ :-- 

ਹੁਣ ਉਹ ਵੀ, ਜਿਸ ਦੇ ਅਪਰਾਧ ਬਹੁਤ ਵੱਡੇ ਹਨ, ਤੁਹਾਨੂੰ ਕਸ਼ਟ ਦੇਣ ਲਈ ਹੌਰ 
ਜੀਉ”ਦੀ ਨਹੀਂ" ਰਹੇਗੀ । ਸਾਰੇਂ ਕਸੂਰ ਮੋਰੇ ਹਨ ਮੋਰੇ ਦੁੱਖ ਮੇਰੇ ਭਾਗਾਂ ਵਿਚ ਲਿਖੇ ਸਨ । ਮੈ” 
ਉਹਨਾਂ ਤੋਂ ਕਿਵੇਂ ਬਚ ਸਕਦੀ ਸਾਂ । ਪਰ ਮੈ` ਤੁਹਾਡੀ ਮਿੰਨਤ ਕਰਦੀ ਹਾਂ_ਕਿ ਮੇਰੇ ਪਤੀ ਨੂੰ 
ਦੌਸ਼ ਨਾ ਦੇਣਾ । ਉਹ ਨਿਰਦੋਸ਼ ਹੈ । ਮੋਰੀ ਸਸੜੀਏ ਪ੍ਰਮਾਤਮਾ ਕਰੇ ਤੂੰ ਹੋਰ ਸੈਕੜੇ ਜੂਨਾਂ ਵਿਚ 
ਮੋਰੀ ਮਾਂ ਬਣੋ“ । ਇਥੋ” ਦਰਿਆ ਦੇ ਵਿਚਕਾਰ” ਮੈਂ ਆਖੀਰਲੀ ਵਾਰ ਤੇਰੇ ਪੈਰੀ ਪੈਦੀ ਹਾਂ ।” 

ਆਪਣੀ ਸੋੱਕਣ ਵਲ ਮੂੰਹ ਕਰਕੇ ਉਸ ਨੂੰ ਕਿਹਾ : '“ਮੇਰੀਏ ਭੈਣੇ ! ਤੂੰ ਖੁਸ਼ੀ ਖੁਸ਼ੀ 
ਆਪਣੇ ਪਤੀ ਨਾਲ ਰਹੁ । ਅੱਜ ਤੋਂ ਪਿਛੋ' ਤੂੰ ਮੌਰਾ ਮੂਹ ਨਹੀਂ" ਵੇਖੇ'ਗੀ । ਜੇ ਮੈਨੂੰ ਯਾਦ ਕਰਕੇ 
ਤੈਨੂੰ ਦੁੱਖ ਹੋਵੇ ਤਾਂ ਸਾਡੇ ਸਾਂਝੇ ਪਤੀ ਦੇ ਚਿਹਰੇ ਵਲ ਵੇਖ ਲਵੀਂ' । ਇਸ ਨਾਲ ਤੇਰਾ ਸਾਰਾ ਦਰਦ 
ਹਟ ਜਾਏਗਾ ।”” 

ਪੂਰਬ ਦੇ ਦਿਸਹੱਦੇ ਉਤੇ ਝੱਖੜ ਝੁਲਿਆ ਤੇ ਬਦਲ ਗੱਜੇ । ਜਿਹੜੇ ਸਾਗਰ ਦੇ ਕੇਢੇ ਉਤੇ 
'ਖਲੋਂਤੀ ਸੀ ਉਸ ਦਾ ਕੋਈ ਕੌਢਾ ਨਹੀਂ ਸੀ । ਕਿਸੇ ਯਾਤਰੂ ਨੂੰ ਪਾਰ ਲਿਜਾਣ ਲਈ ਕੋਈ ਬੇੜੀ 
ਸੀ_। ਪਾਣੀਆਂ ਨੂੰ ਉਤ੍ਹਾਂ ਚੜ੍ਹਨ ਦਿਓ ਤੋਂ ਬੇੜੀ ਨੂੰ ਡੁੱਬਣ ਦਿਓ । ਕੰਢੇ ਸ਼ਾਇਦ ਬਹੁਤੀ 
ਦੂਰ ਨਾ ਹੌਣ । ਮੈ“ ਹੋਠਾਂ ਜਾ ਕੇ ਨਦੀ ਦਾ ਥਲਾ ਵੇਖਾਂਗੀ ।”' 

ਪੂਰਬੀ ਅਕਾਸ਼ ਵਲੋਂ ਬਦਲ ਗੱਜੇ ਪਾਗਲ ਝਖੜ ਸਭ ਕੁਝ ਆਪਣੇ ਅਗੇ ਵਹਾ ਕੇ ਲੈ 
`ਗਿਆ । ਹਾਏ ! ਉਹ ਸੁੰਦਰੀ ਆਪਣੀ ਬੇੜ) ਸਣੇਂ ਕਿੱਥੇ ਚਲੀ ਗਈ । ਹਾਏ ਆਪਣੀ ਬੇੜੀ ਸਮੇਤ 
'ਉਹ ਸ੍ਰੰਦਰੀ ਕਿੱਥੇ ਟੁਰ ਗਈ । 


ਚੇਦਰਾਵਤੀ 

ਨਾਇਨ ਚੇਦ ਘੋਸ਼ 

(ਰੰਦਰਾਵਤੀ ਕਵੀ ਬੰਗਸ਼ੀ ਦਾਸ ਦੀ ਸਪੁਤ੍ਰੀ ਸੀ । ਪਿਤਾ ਨੇ ਉਸ ਨੂੰ ਬਹੁਤ ਚੌਗੀ 

ਵਿੱਦਿਆ ਦਿੱਤੀ । ਇਹ ਸੌਲੂਵੀ” ਸਦੀ ਦੇ ਪਿਛਲੇ ਅੱਧ ਦੀ ਗੱਲ ਹੈ । ਚੋਦਰਾਵਤੀ ਦੇ ਪਿਆਫ਼ 

ਦੇ ਦੁਖਾਂਤ ਨੂੰ ਅੱਜ ਕਲ੍ਹ ਵੀ ਬੰਗਾਲ ਵਿਚ ਗਾਵਿਆ ਜਾਂਦਾ ਹੈ । ਹਥਲਾ ਸੁੰਦਰ ਤੇ _ਸਰਲ 

ਗੀਤ ਸਤਾਰਵੀ' ਸਦੀ ਦੇ ਆਰੰਭ ਵਿਚ ਲਿਖਿਆ ਗਿਆ । ਚੰਦਰਾਵਤੀ ਪੁਰਾਤਨ ਸਮੈ” ਦੀ 

ਹਿੰਦੂ ਕੁੜੀ ਹੈ । ਧਰਮੀ ਤੋਂ ਸੰਜਮੀ । ਇਸ ਦੇ ਨਾਲ ਹੀ ਉਸ ਦੇ ਸੁਭਾ ਦਾ ਕੌਮਲ ਪਾਸਾ ਵੀਂ 

ਦਿਸਦਾ ਹੈ । ਉਸ ਦੀ ਪ੍ਰਤਿਗਿਆ ਦੀ ਪਕਿਆਈ ਦੇ ਬਾਵਜੂਦ ਅਸੀਂ ਇਕ ਪਲ ਲਈ ਵੀਂ 
ਇਸਤ੍ਰੀ ਜਾਤੀ ਦੀ ਮਿਠਾਸ ਅਤੇ ਕੌਮਲਤਾ ਤੋਂ” ਦੂਰ ਨਹੀਂ ਹੁੰਦੇ ) 


64 


ਉਹਨਾਂ ਦੀਆਂ ਮਿਲਨੀਆਂ ਦਾ ਪਤਾ ਨਹੀਂ” ਸੀ । 
ਜਦੋਂ” ਚੰਦਰਾ ਨੇ ਸੁਹਾਵਨੀ ਮਾਲਤੀ ਦੇ ਬੂਟਿਆਂ ਦੀਆਂ ਉੱਚੀਆਂ ਟਹਿਣੀਆਂ ਤੋਂ” ਫੁੱਲ 
ਤੋੜਨੇ ਹੁੰਦੇ ਤਾਂ ਜੈ ਚੰਦਰ ਇਕ ਟਹਿਣੀ ਫੜ ਕੇ ਉਹ ਨੂੰ ਹੇਠਾਂ ਖਿੱਚ ਦੇਂਦਾ ਤਾਂ ਜੋ ਉਸ ਦੀ 
ਸੰਦਰ ਸਾਥਨ ਦੀ ਫੁੱਲਾਂ ਦੇ ਇਸ ਖਜਨੇ ਤਾਈ' ਪਹੁੰਚ ਸੌਖੀ ਹੋ ਜਾਵੇ । 
ਇਕ ਦਿਨ ਚੰਦਰਾ ਨੇ ਪ੍ਰਭਾਤ ਵੇਲੇ ਫੁੱਲ ਤੋੜੇ ਪਰ ਇਹ ਉਸ ਦੇ ਪਿਤਾ _ਲਈ ਨਹੀਂ” 
ਸਨ । ਉਸ ਨੇ ਇਕ ਹਾਰ ਗ੍ਰੰਦਿਆ ਤੇ ਗਭਰੂ ਦੇ ਗੱਲ ਵਿਚ ਪਾ ਦਿਤਾ । 
2. ਪ੍ਰੰਮ ਪੱਤਰ 


ਪਹਿਲੀ ਵਾਰ ਜੈ ਚੰਦਰ ਨੇ ਉਸ ਨੂੰ ਇਕ ਚਿੱਠੀ ਲਿਖੀ । ਇਹ ਢਾਈ ਅੱਖਰਾਂ ਦੀ ਚਿੱਠੀ 
ਸੀ। ਜਿਹੜੀ ਇਕ ਫੁਲ ਦੀਆਂ ਪਤੀਆਂ ਤੇ ਲਿਖ) ਗਈ । 

ਉਸ ਚਿੱਠੀ ਵਿਚ, ਭਾਵੇ“ ਉਹ ਸੰਖੇਪ ਜਿਹੀ ਹੀ ਸੀ, ਜੈ ਚੰਦਰ ਨੇ ਆਪਣੀ ਸਾਰੀ 
ਆਤਮਾ ਭਰ ਦਿਤੀ ''ਕੀ ਤੈਨੂੰ ਪਤਾ ਹੈ, ਸੰ ਦਰੀਏ ਕਿ ਕਿਵੇ ਮੈ, ਰੋਜ਼ ਤੋਰੇ ਫੁੱਲਾਂ ਦੇ ਹਾਰਾਂ 
ਦੀ ਸੁਗਾਤ ਉਤੇ ਇਕੱਲਾ ਬਹਿ ਕੇ ਰੋੱਦਾ ਹਾਂ । ਜਿਹੜੇ ਤੇਰੇ ਕੌਮਲ ਹੱਥ ਤੋੜਦੇ ਅਤੇ ਗੁੰਦਦੇ 
ਹਨ । ਜਦੋਂ' ਤੂੰ ਟੁਰ ਜਾਂਦੀ ਹੈ ਫੁੱਲਾਂ ਦਾ ਹਸਦਾ ਬਾਗ ਮੇਰੇ ਲਈ ਅਨ੍ਹੇਰਾ ਹੌ ਜਾਂਦਾ ਹੈ । 
ਮੋ'ਨੂੰ ਇਹ ਸਾਰੀ ਕਹਾਣੀ ਦੱਸਣੀ ਸੌਭਦੀ ਨਹੀਂ । ਮੇਰੇ ਵਿਚ ਦੱਸਣ ਦੀ ਸ਼ਕਤੀ ਵੀ ਨਹੀ” 
ਹੈ । ਤੇਰੇ ਪਿਤਾ ਜੀ ਕਰੜੇ ਨਿਯਮਾਂ ਵਾਲੇ ਪੁਰਸ਼ ਹਨ ਤੋਂ ਤੈਨੂੰ ਜਾਨ ਤੋ“ ਵੀ ਵਧ ਪਿਆਰ ਕਰਦੇ 
ਹਨ । ਮੋਰੇ ਤੇ ਮਾਪੇ ਕੋਈ ਨਹੀ ਉਹ ਸੁਰਗਵਾਸ ਹੋ ਗਏ ਹੋਏ ਹਨ । ਮੰ" ਆਪਣੇ ਚਾਚਾ ਜੀ 
ਦੇ ਘਰ ਰਹਿੰਦਾ ਹਾਂ । ਮੈਂ“ ਕੀ ਦੱਸਾਂ ਕਿ ਮੈ ਕਿਵੇ ਅਨੁਭਵ ਕਰ ਰਿਹਾ ਹਾਂ । ਜਿਸ ਦਿਨ 
ਤੋਂ ਸੈ ਤੇਰਾ ਸੁੰਦਰ ਮੁੱਖੜਾ ਵੇਖਿਆ ਹੈ ਮੈ“ ਸੁਦਾਈ ਹੋ ਗਿਆ ਹਾਂ । ਮੈ“ ਇਹ ਜਾਨਣ ਲਈ 
ਝੜਾ ਉਤਾਵਲਾ ਹਾਂ ਕਿ ਤੋਰੇ ਮਨ ਵਿਚ ਮੇਰੇ ਬਾਰੇ ਕੀ ਭਾਵ ਹਨ । ਜੇ ਮੌਰੇ ਲਈ ਤੈਨੂੰ ਪਰਨਾ 
ਲੈਣਾ ਰਤਾ ਵੀ ਸੰਭਵ ਹੋਵੇ ਤਾਂ ਜੋ ਕੁਝ ਮੋਰੇ ਕੋਲ ਹੈ ਮੈ” ਤੇਰੇ ਚਰਨ ਕੋਵਲਾਂ ਉਤੇ ਰਖ 
ਦਿਆਂਗਾ । ਜੇ ਨਹੀਂ” ਤਾਂ ਮੈ ਅੱਜ ਤੋਂ ਫੁਲ ਤੋੜਨੋ ਹਟ ਜਾਵਾਂਗਾ ਤੈਥੋ' ਅਖੀਰਲੀ ਵਿਦਾਇਗੀ 
ਲੈ ਕੇ ਮੈ" ਵਿਚਿ ਦੇਸ਼ਾਂ ਨੂੰ ਚਲਿਆ ਜਾਵਾਂਗਾ । ਜੇ ਮੇਰੇ ਭਾਗ ਜਾਗ ਪੈਣ ਅਤੇ ਮੈਨੂੰ ਮਨ 
ਭਾਉ'ਦਾ ਉਤਰ ਮਿਲ ਜਾਵੇ ਤਾਂ, ਮੇਰੀ ਚੰਨੀਏ“ ਇਹ ਸਮਝ ਲੈ ਕਿ_ਮੈ"_ਸਾਰੀ ਉਮਰ ਤੇਰੀਆਂ 


ਇਛਾਵਾਂ ਦਾ ਗੋਲਾ ਬਣਿਆ ਰਫ੍ਰਾਂਗਾ ।'' 
3. ਗਭਰੂ ਮੁਟਿਆਰ ਨੂੰ ਚਿੱਠੀ ਦੇ ਦੇੱਦਾ ਹੈ 


ਸੂਹਾ ਬਾਣਾ ਪਾਈ ਸਵੇਰ ਦਾ ਸੂਰਜ । ਵਿਰਲੋਂ ਵਿਰਲੇ ਬਦਲਾਂ ਹੋਠ ਅਧ-ਲੁਕੀਆਂ 
ਉਸ ਦੀਆਂ ਕਿਰਨਾਂ ਸੋਨੇ ਵਾਂਗ ਕੀ. ਮਤ 

ਰਾਤ ਬੀਤ ਚੁੱਠੀ ਸੀ ਮੁਟਿਆਰ ਚੰਦਰਾਵਤੀ ਸਵੇਰੇ ਉਠੀ ਤੇ ਹਮੋਸ਼ ਵਾਂਗ ਟੋਕਰੀ ਲੋਂ 
ਕੇ ਫੁੱਲ ਇਕੱਠੇ ਕਰਨ ਆਈ । ਇ 


ਜਜ ਅੱਗ ਉਜ ਵਜ 'ਜੋਚਾ ਵੱਡ ਬਲੇ ਬਿਹ ਲੈਸ ਹੋ ਵਿ 


ਪੂਜਾ ਕਰਨੀ ਸੀ । ਫਿਰ ਉਸ ਨੇ ਨਿੱਕੇ ਚਿੱਟੇ ਬਾਕੁਲ ਤੇ ਮਾਲਤੀ ਦੇ`ਫੁੱਲ ਇਕੱਠੇ ਕੀਤੇ ਜਿਨ੍ਹਾਂ 
ਨਾਲ ਉੱਸ ਨੇ ਜੈ ਚੰਦਰ ਲਈ ਹਾਰ ਗ੍ਰੰ ਦਣਾ ਸੀ । 

ਠੀਕ ਉਸੇ ਵੇਲੇ ਗਭਰੇਟਾ ਫੁੱਲਾਂ ਦੀਆਂ ਪਤੀਆਂ ਉਤੇ ਲਿਖੀ ਹੋਈ ਆਪਣੀ ਚਿਠੀ ਲੈ ਕੇ ` 
ਉਸ ਦੇ ਕੋਲ ਆਇਆ । 

“ਗੋਰੀਏ ਤੂੰ ਫੁੱਲ ਖੋਹਣ ਤੇ ਬੂਟਿਆਂ ਦੀਆਂ ਟਹਿਣੀਆਂ ਤੋੜਨ ਵਿਚ ਮਗਨ ਹੈ” । ਕੀ 
ਤੂੰ ਮੈਨੂੰ ਆਪਣੇ ਨਾਲ ਗਲ ਕਰਨ ਲਈ ਥੋੜਾ ਸਮਾਂ ਦੇ ਸਕਦੀ ਹੈ” ? ਮੇਰੀ ਗਲ ਤੋਂ ਪਿਛੋਂ” 


ਬੇਸ਼ਕ ਫਿਰ ਚੰਬਾ ਤੇ ਨਗੋਸ਼ਵਰੀ ਦੇ ਫੁੱਲਾਂ ਨਾਲ ਰੁਝ ਜਾਵੀ" । ਲ 
ਚੰਦਰਾ 
ਸੋ ਕੌਮ ਮੁਕਾ ਲਿਆ ਹੈ । ਮੈਨੂੰ ਹੌਰ ਫੁੱਲਾਂ ਦੀ ਲੌੜ ਨਹੀਂ । ਪੂਰਬ ਵਲ ਤੇ ਵੇਖ । 
ਸੂਰਜ ਕਿੰਨਾ ਉਤਾਂਹ ਹੋ ਕੇ ਚਮਕ ਰਿਹਾ ਹੈ । ਹੁਣ ਮੈਨੂੰ ਆਗਿਆ ਦੋ, ਸੈ ਹੌਰ ਨਹੀਂ 
ਅਟਕ ਸਕਦੀ । ਮੋਰੇ ਪਿਤਾ ਜੀ ਸ਼ਿਵਜੀ ਦੀ ਪੂਜਾ ਕਰਨ ਲਈ ਇਹਨਾਂ ਫੁੱਲਾਂ ਦੀ ਉਡੀਕ ਕਰ 


ਜੈ ਚੈਦਰ ਹੂ 
ਹਾਂ, ਸੁੰਦਰੀ ! ਸੌ” ਤੇਨੂੰ ਆਗਿਆ ਦੇਂਦਾ ਹਾਂ ਤੇ ਵਿਦਿਆ ਕਰਦਾ_ ਹਾਂ, ਸ਼ਾਇਦ ਸਾਰੀ 
ਉਮਰ ਲਈ । 
ਫਿਰ ਉਸ ਨੇ ਉਹ ਫੁੱਲ-ਪੱਤੀਆਂ ਉਸ ਦੇ ਹਥ ਵਿਚ ਦੇ ਦਿਤੀਆਂ ਤੇ ਬਿਨਾਂ ਇਕ ਸ਼ਬਦ 
ਹੋਰ ਬੋਲੋਂ ਝੱਟਪਟ ਉਥੋਂ ਚਲਾ ਗਿਆ । 
4. ਬੈਗਸ਼ੀ ਦਾਸ ਸ਼ਿਵਜੀ ਸਾਮਣੇ ਚੌਦਰਾ ਲਈ ਵਰ ਲਈ ਅਰਦਾਸ 
ਕਰਦਾ ਹੈ 
ਫੁੱਲ ਉਹ ਉਤੇ ਲਿਖੀ ਚਿਠੀ ਨੂੰ ਉਸ ਠੇ ਆਪਣੀ ਸਾੜ੍ਹੀ ਦੀ ਇਕ ਕੈਨੀ ਵਿਚ ਬਨ੍ਹ 
ਕੇ ਲੁਕਾ ਲਿਆਂ । 
ਉਹ ਮੰਦਰ ਵਿਚ ਗਈ ਤੇ ਉਸ ਦੇ ਫਰਸ਼ ਨੂੰ ਗੰਗਾ ਜੀ ਦੇ ਪਵਿਤ੍ਰ ਪਾਣੀ ਨਾਲ ਧੋਤਾ । 
ਦੋਵਤੇ ਦੇ ਸਾਮਣੇ ਉਸ ਨੇ ਪਿਤਾ ਲਈ ਆਸਨ ਲਾ ਦਿੱਤਾ । ਫਿਰ ਸੰਦਲ ਨੂੰ ਪਥਰ ਉਤੇ ਘਸਾ 
ਕੇ ਸੁਰੰਧਤ ਲੇਪ ਤਿਆਰ ਕਰ ਲਿਆ । ਫੁੱਲਦਾਨ ਵਿਚ ਉਸ ਨੇ ਧਿਆਨ ਨਾਲ ਫੁੱਲ 
ਟਿਕਾ ਦਿਤੇ । 
ਉਸ ਦੇ ਪਿਤਾ ਜੀ ਹੁਣ ਆ ਕੇ ਬੈਠ ਗਏ ਤੇ ਪੂਜਾ ਲਈ ਤਿਆਰ ਹੋ ਗਏ । 
ਬੰਗਸ਼ੀ ਦਾਸ ਨੇ ਸ਼ਿਵਜੀ ਦੀ ਪੂਜਾ ਕੀਤੀ ਤੇ ਦੇਵਤੇ ਸਾਮ੍ਹਣੇ ਪੁਤਰੀ ਲਈ ਬਖ਼ਸ਼ਿਸ 
ਲਈ ਅਰਦਾਸ਼ ਕੀਤੀ । ਪੁਤਰੀ ਹੁਣ ਮੁਟਿਆਰ ਹੋ ਗਈ ਸੀ ਪਰ ਅਜੇ ਤਕ ਉਸ ਲਈ ਕੋਈ 
ਯੋਗ ਵਰ ਨਹੀਂ ਲਭਿਆ ਸੀ । 
“ਹੋ ਅਕਾਲ, ਹੇ ਸ਼ਿਵਜੀ !' ਉਸ ਨੇ ਅਰਦਾਸ ਕੀਤੀ । ਬੱਚੀ ਉਤੇ ਮਿਹਰ ਕਰ । ਮੈ” 
ਹਰ ਰੋਜ਼ ਜੌਗਲ ਦੇ ਫੁਲਾਂ ਨਾਲ ਤੇਰੀ ਪੂਜਾ ਕਰਾਂਗਾ । ਮਨ ਵਿਚ ਪਵਿਤ੍ਰਤਾ ਤੇ ਸ਼ਰਧਾ 


ਵਸਾ ਕੇ ਜਿਹੜੀ ਮੇਰੇ ਮਨ ਦੇ ਫੁਲਾਂ ਵਾਂਗ ਹੈ_। ਮੇਰੇ ਉਤੇ ਇਹ ਬਖਸ਼ਿਸ ਕਰ ਕੇ ਚੰਦਰਾ ਨੂੰ 
ਉਸ ਦੇ ਮਨ ਪਸੰਦ ਵਰ ਮਿਲ ਜਾਵੇ । ਮੈ“ ਨਿਰਧਨ ਹਾਂ । ਮੇਰੇ ਕੋਲ ਤਗੜਾ ਦਾਜ ਦੇਣ ਜੌਗੀ 
ਮਾਇਆ ਨਹੀਂ । ਇਸ ਸੰਸਾਰ ਵਿਚ ਤੋਰੇ ਤੌਂ ਬਿਨਾਂ ਮੋਰਾ ਹੌਰ ਕੋਈ ਨਹੀ” ਜਿਸ ਉਤੇ ਮੈ“ 
ਆਸ ਰਖ ਸਕਾਂ ।”' 
`_' ਉਸ ਨੇ ਸ਼ਿਵਜੀ ਨੂੰ ਇਕ ਫੁੱਲ ਚੜ੍ਹਾਇਆ ਤੇ ਫਿਰ ਅਰਦਾਸ ਕੀਤੀ ਕਿ ਪ੍ਰਮਾਤਮਾ ਦੀ 
ਮਿਹਰ ਨਾਲ ਉਸੇ ਦਿਨ ਹੀ ਕੋਈ ਵਿਚੌਲਾ ਚੰਗਾ ਜਿਹਾ ਸਾਕ ਲੈ ਜਾਵੇ । 

ਉਸ ਨੇ ਇਕ ਹੋਰ ਫੁੱਲ ਚੜ੍ਹਾਇਆ ਤੇ ਇਹ ਅਰਦਾਸ ਕੀਤੀ ਕਿ ਵਰ ਉਚੀ ਕੁਲ ਦਾ ਹੋਵੇ 
ਏਡਾ ਸ਼ਾਨਦਾਰ ਜਿਵੇ' ਮਨੁੱਖਾਂ ਵਿਚ ਇੰਦਰ ਦੇਵਤ/ ਖਲੋਤਾ ਹੋਵੇ । 
: __ ਉਜ ਨੇ ਇਕ ਹੋਰ_ ਫੁੱਲ ਚੜ੍ਹਾਇਆ ਤੋਂ ਇਹ ਅਰਦਾਸ ਕੀਤੀ ਕਿ_ਵਰ_ਵੇਨੋਂ ਉਚੇ 
ਸਮਾਜਕ ਪਹਰ ਦਾ ਹੋਵੇ ਕਿ ਉਸ ਦੀ_ ਆਪਣੇ ਪਧਰ ਦੀ ਮੇਚ ਆ ਜਾਵੇਂ । ਉਹ ਆਪ ਪਤੋਰੀ 
ਦੇ ਭਟਾਚਾਰੀਆਂ ਦੇ ਉਚੇ ਘਰਾਨੇ ਵਿਚੋ“ ਸੀ । 

ਫਿਰ ਉਸ ਨੇ ਦੇਵਤੇ ਸਾਮੂਣੇ ਧਰਤੀ ਉਤੇ ਡੰਡੌਤ ਕਰ ਕੇ ਅਰਦਾਸ ਕੀਤੀ '“ਹੇ ਮਹਾਰਾਜ ! 
ਮੈਰੀ ਬੱਚੀ ਦਾ ਵਿਆਹੁਤਾ ਜੀਵਨ ਸਖੀ ਹੋਵੇ ।'' 
1 ॥ 5. ਚੇਦਰਾ ਚਿਠੀ ਪੜ੍ਹਦੀ ਹੈ 

ਮੰਦਰ ਵਿਚ ਆਪਣਾ ਕੰਮ ਮੁਕਾ ਕੇ ਤੇ ਆਪਣੇ ਪਿਤਾ ਨੂੰ ਪੂਜਾ ਵਿਚ ਲਗਿਆਂ ਵੇਖ ਕੇ 
ਚੋਦਰਾ ਇਕੱਲੀ ਆਪਣੇ ਕਮਰੇ ਵਿਦ ਚਲੀ ਗਈ ਤੇ ਪਿਆਰ ਨਾਲ ਜੈ ਚੋਦ ਦੀ ਫੁੱਲਾਂ 
ਦੀ ਚਿੱਠੀ ਖੁਲ੍ਹੀ । 

ਜਿਓਂ ਜਿਓ” ਉਹ ਪੜ੍ਹਦੀ ਗਈ, ਉਸ ਦੀਆਂ ਦੌਹਾਂ ਅਖਾਂ ਵਿਚੋਂ“ ਹੰਝੂ ਵਗਦੇ ਗਏ । 
ਉਸਨੂੰ ਸਮਝ ਨ੍ਹੀਂ ਆ ਰਹੀ ਸੀ ਕਿ ਉਹ ਕੀ ਜਵਾਬ ਦੇਵੇਂ । ੮ 

ਫਿਰ ਉਸ ਨੇ ਉਹ ਚਿਠੀ ਦੁਬਾਰਾ ਪੜੀ ਤੇ'ਦੁਬਾਰਾ ਉਹ ਰੋਈ । “ਹਾਏ ! ਮੋਰਾ ਮਨ ਕਿਉ” 
ਉਸ ਦੇ ਮਨ ਵਾਗ ਹੋ ਗਿਆ ਹੈ ।'' ਉਸ ਨੇ ਸੌਚਿਆ “ਕਿ ਮੈ“ ਪਿਜਰੇ ਵਿਚ ਪਏ ਸੂਕਾ ਪੰਛੀ 
ਵਾਂਗ ਹੀ ਬੇ-ਆਸਰਾ ਨਹੀਂ ਹਾਂ” ਉਸ ਦਾ ਚਿਹਰਾ ਵੇਖ ਲੈਣਾ ਹੀ ਮੇਰੇ ਲਈ ਬੜੀ ਗਲ ਸੀ-- 
ਫਿਰ ਉਸ ਦੀ ਆਵਾਜ਼ ਸੁਣ ਲੈਂਣੀ ਹੀ ਤੇ ਉਸ ਦੇ ਨਾਲ ਇਕੱਠਿਆਂ ਫੁੱਲ ਚੁਗਣੇ ! ਹੌਰ ਇਛਾ 
ਕਰਨ ਦੀ ਕੀ ਲੌੜ ਹੈਂ? `__` ਕ 

“ਸੈਂ ਹੁਣ ਵਡੀ ਹੋਂ ਗਈ ਹਾਂ । ਮੇਰੇ ਪਿਤਾ ਜੀ ਮੋਨੂੰ ਕਿਸੇ ਦੇ ਲੜ ਲਾਉਣਾ ਚਾਹੁੰਦੇਂ ਹਨ । 
ਸੈ” ਆਪਣੇ ਦਿਲ ਦੀ ਗਲ ਉਹਨਾਂ ਨੂੰ ਕਿਵੇ“ ਦਸ' ਸਕਦੀ ਹਾਂ ? ਸਭ ਕੁਝ ਮੋਰੇ ਪਿਤਾ ਜੀ ਦੇ 
ਹਥ ਹੈ । ਹਾ, ਜੈ ਚੰਢਰ ਮੇਰੇ ਲਟ ਫੁੱਲ ਚੁਣੰਦਾ ਹੈ ਤੇ ਮੈ“ ਉਸ ਨੂੰ ਪਿਆਰ ਕਰਦੀ ਹਾਂ । 
ਮੈ ਨਿੱਕਿਆਂ ਹੁੰਦਿਆਂ ਤੋਂ” ਹੀ ਉਸ ਨੂੰ ਆਪਣੀ ਜਾਨ ਤੋਂ ਵੀ ਵਧ ਪਿਆਰ ਕਰਦੀ ਆਈ 
ਹਾਂ ਪਰ ਸੈ ਇਹ ਗਲ ਮੂ ਕਿਸ ਤਰਹਾਂ ਕੱਢ ਸਕਦੀ ਹਾਂ?” ਰ੍ 

ਉਸ ਨੇ ਸੋਥੋਪੁ ਜਿਹਾ ਜਵਾਬ ਲਿਖਿਆ । “ਘਰੇ ਵਿਚ ਮੇਰੇ ਪਿਤਾ ਜੀ ਹਨ । ਮੈਨੂੰ ਕੀ 
ਪਤਾ ਹੈ ? ਮੈਂ” ਕਿਵੇ ਕੋਈ ਜਵਾਂਬ ਦੇ ਸਕਦੀ ਹਾਂ...ਮੈੱ ਤੇ ਕੇਂਵਲ ਇਕ ਬੇਵਸ ਲੜਕੀ ਹਾਂ ।” 


67 


ਉਸ ਨੇ ਆਪਣੇ ਸਾਰੇ ਭਾਵ ਲੁੱਕਾ ਲਏ ਤੇ ਝਕਦੀ _ਝਕਦੀ ਬੋਲੀ ਵਿਚ ਬਚਾਵੀ” ਜਿਹੀ 
`ਚਿੱਠੀ ਲਿਖ ਦਿਤੀ । ਰੇ 
ਪਰ ਆਪਣੇ ਕਮਰੇ ਵਿਚ ਵੜ ਕੇ ਉਸ ਚੰਨ ਤੇ ਸੂਰਜ ਨੂੰ ਆਪਣੇ ਭਾਵਾਂ ਬਾਰੇ ਗਵਾਹੀ ` 
-ਦੋਣ ਲਈ ਕਿਹਾ ਅਤੇ ਦੇਵਤਿਆ ਅਗੇ ਅਰਦਾਸ ਕੀਤੀ ਕਿ ਉਹ ਪਤੀ ਵਜੋਂ ਜੈ ਚੰਦ ਹੀ ਉਸਨੂੰ 
ਬਖ਼ਸ਼ ਦੇਣ । ਇਹ ਪ੍ਰਾਰਥਨਾ ਮਨ ਵਿਚ ਧਾਰਕੇ ਉਸ ਨੇ ਸ਼ਿਵਜੀ ਅਗੇ ਹਥ ਜੌੜ ਕੇ ਮਥਾ ਟੇਕਿਆ 
ਅਤੋਂ ਇਹ ਚਿੱਠੀ ਨੱਢੇ ਕੋਲ ਘਲ ਦਿਤੀ । 4 
ਪਰ ਉਸ ਦਿਨ ਤੋ ਉਸ ਫੁੱਲ ਚੁਗਣ ਜਾਣਾ_ ਛੱਡ ਦਿਤਾ । ਇਸ ਤਰ੍ਹਾਂ ਉਸ ਦੇ ਦਿਨੇ 
ਲੰਘਦੇ ਗਏ । ਨਾ ਪੂਰੇ ਗਮ ਵਿਚ ਹੀ ਨਾ ਪੂਰੀ ਖੁਸ਼ੀ ਵਿਚ । 
6. ਉਸ ਦਾ ਚੁੱਪ ਚੁਪੀਤੇ ਪਿਆਰ ਮੋੜਨਾ 
` “ਸੇ ਤੈਨੂੰ ਆਪਣੀਆਂ ਭੁੱਖੀਆਂ ਅਖਾਂ ਨਾਲ ਵੇਖਾਂਗੀ । ਮੈਂ ਆਪਣੇ ਆਪ ਨੂੰ ਤੇਰੀਆਂ ਬਾਹਾਂ 
ਦੋ ਹਵਾਲੇ ਕਰ ਦਿਆਂਗੀ ਤੇ ਤੰਨੂੰ ਅਪਾਣਾ ਪਤੀ ਕਹਾਂਗੀ । ਏਥੇ ਬਾਕੁਲ ਅਤੇ ਮਾਲੜੀ ਦੇ ਛੋਟੇ 
ਛੋਟੇ ਖਸ਼ਬੂਦਾਰ ਫੁੱਲ ਲਗੇ ਹੋਏ ਹਨ । ਸੈ" ਤੇਰੇ ਲਈ ਹਾਰ ਬਣਾਨ ਲਈ ਇਹਨਾਂ ਵਿਚੋ” 
ਚੋਣਵੇ' ਫੁੱਲ ਤੋੜ ਲਵਾਂਗੀ । ਸੂਹੇ ਜਾਵਾ ਫੁੱਲ ਵੀ ਏਥੇ ਹਨ । ਇਹਨਾਂ _ ਨੂੰ ਆਪਣੀ ਪੂਜਾ 
ਦੇ ਚੜ੍ਹਾਵੇ ਵਿਚੋਂ” ਤੇਰੇ ਚਰਨਾਂ ਵਿਚ ਰਖਣ ਨੂੰ ਕਿੰਨਾ ਜੀ ਕਰਦਾ ਹੈ । ਮਲਿਕਾ ਅਤੇ ਮਾਲਤੀ ਦੇ 
ਫੁੱਲ ਆਪਣੀ ਮਹਿਕ ਖਲਾਰ ਰਹੇ ਹਨ ਅਤੇ ਮੈ" ਉਹਨਾਂ ਦੀ ਕਸਮ ਖਾ ਕੇ ਆਖਦੀ ਹਾਂ ਕਿ ਮੈ ਨਾ 
ਕੇਵਲ ਇਸ ਜੂਨ ਵਿਚ ਸਗੋ ਆਉਣ ਵਾਲੀਆਂ ਸਾਰੀਆਂ ਜੂੂਨਾਂ ਵਿਚ ਤੈਨੂੰ ਆਪਣਾ ਪਤੀ ਬਣਾਉਣਾ 
ਚਾਹੁੰਦੀ ਹਾਂ । ਔਹ ਸਾਮਣੇ ਕੰਢਿਆਂ ਥਲੇ ਕੇਤਕੀ ਦੋ ਪੌਦੇ ਹਨ । ਕੀ ਇਹੋ ਜਿਹੇ ਕੰਡੇ ਮੇਰੇ ਰਾਹ 
ਵਿਚ ਵੀ ਹਨ । ਕੌਣ ਜਾਣਦਾ ਹੈ? ॥ 
ਇਸ ਤਰ੍ਹਾਂ ਉਹ ਇੱਕਲੀ ਸੋਚਾਂ ਸੋਚਦੀ ਅਤੇ ਹੰਝੂ ਵਹਾਂਦੀ ਰਹੀ । ਆਓ ਹੁਣ ਉਸ ਦੇ 
`ਵਿਆਹ ਦੀ ਗਲ ਛੇੜੀਏ । 
7. ਸਾਕ ਆਉਣਾ ਤੇ ਮੰਨਿਆ ਜਾਣਾ 
ਇਕ ਦਿਨ ਵਿਚੌਲਾ ਬੈਗਸ਼ੀ ਦਾਸ ਨੂੰ ਮਿਲਿਆ ਤੇ ਕਿਹਾ ਤ੍ਰਹਾਡੇਂ ਘਰ ਸੁੰਦਰ ਕੌਨਿਆ ਹੈ । 
`ਤਹਾਡੀ ਪ੍ਰਸਿੱਧੀ ਅਤੇ ਸਮਾਜਕ ਆਦਰ ਚੰਨ ਵਾਂਗ -ਚਮਕ ਰਿਹਾ ਹੈ । ਦੇਸ਼ ਦੇ ਇਸ . ਹਿਸੇ ਵਿਚ 
ਕੋਈ ਹੌਰ ਖਾਨਦਾਨ ਇਸ ਤੋਂ` ਉਚੀ ਪਦਵੀ ਦਾ ਦਾਵੇਦਾਜ਼_ ਨਹੀ' । ਤ੍ਹਾਡੀ ਕੈਨਿਆ ਹੁਣ 
ਮੁਟਿਆਰ ਹੈ । ਕਿਸੇ ਯੌਗ ਵਰ ਨਾਲ ਉਸ ਦਾ ਵਿਆਹ ਕਿਉ” ਨਹੀ” ਕਰ ਦੇਦੇ ? “ਪਰ ਇਹੌਂ 
ਜਿਹਾ ਵਰ ਹੈ ਕਿੱਥੇ ? _ਬੈਗਸ਼ੀ ਨੇ ਪੁਛਿਆ, “ਮੈ ਚੰਗੇ ਥਾਂ ਉਤੇ ਕਰਨ ਨੂੰ ਤਿਆਰ ਹਾਂ ।' . 
ਵਿਚੋਲੇ ਨੇ ਕਿਹਾ ''ਸੁੰਧਾ ਪਿੰਡ ਵਿਚ ਇਕ ਇਹੋ ਜਿਹਾ ਵਰ ਹੈ, ਉਸ ਦੇ ਘਰਾਨੇ_ਦਾ 
ਬੜਾ ਆਦਰ ਹੈ । ਉਹ ਚਕਰਵਰਤੀ ਹਨ ਤੇ,ਪਹਿਲੀ'ਪੌੜੀ ਦੇ ਕੁਲੀਨ ਹਨ । ਮੁੰਡੇ ਦਾ ਨਾਂ ਜੈ 
-ਚੰਦਰ ਹੈ, ਉਹ ਕਾਰਤਿਕ ਦੇਵਤੇ ਵਾਂਗ ਸ੍ਰੰਦਰ ਹੈ ਮੈਨੂੰ ਸੱਚੀ ਮ੍ਚੀ ਇਹ ਵਿਸ਼ਵਾਸ ਹੈ _ਕਿ ਉਹ 
ਹਰ_ਤਰ੍ਹਾਂ ਤੁਹਾਡੀ ਲੜਕੀ ਦੇ _ਯੋਗ ਹੈ ।.(ਉਹ. ਵਿਦਿਆ. ਦੇ ਵਖ, ਵਖ ਅੰਗਾਂ ਅਤੇ _ਭਾਗਾਂ ਦਾ 
ਵਿਦਵਾਨ ਹੈ । ਆਪਣੇ ਸਬੰਧੀਆਂ ਦੀਆਂ ਅਖਾਂ ਦਾ ਤਾਰਾ ਹੈ ਤੇ ਸੂਰਜ ਵਰਗੀ ਸ਼ਾਨਵਾਲਾ ਹੈ 


68 


ਤ੍ਰਹਾਡੀ ਕੈਨਿਆ ਇਸ ਸੰਜੋਗ ਵਿਚ ਬੜੀ ਪ੍ਰਸੈਨ ਰਹੇਗੀ । ਜੇ ਮੈ ਹੌਵਾਂ ਤਾਂ ਇਸ ਬਾਰੇ ਬਿਲਕੁਲ 
ਨਾਂ ਝਕਾਂ 1” 

“ਅਜ _ਕਲ ਪਛਮੀ ਹਵਾ ਚਲਦੀ ਹੈ 'ਤਾਂ ਕਾਬਾਂ ਲਾ ਦੇ'ਦੀ ਹੈ । ਦਰਿਆ ਵਿਚਕਾਰ” 
ਉਤਰ ਰਿਹਾਂ ਹੈ ਤੇ ਹੌਲੀ ਹੌਲੀ ਚਲਦਾ ਹੈ । ਅੰਬਾਂ ਦੇ ਬਾਗਾਂ ਦੀਆਂ ਟੀਸੀਆਂ ਉਤੇ ਬੂਰ 
ਆਇਆ ਹੋਇਆ ਹੈ । ਬਹਾਰ ਚੰਗੀ ਹੈ । ਜੇ ਤੁਸੀਂ” ਮੰਨੋ ਤਾਂ ਮੈ“ ਕੋਈ ਕਾਰਨ ਨਹੀਂ ਦੇਖਦਾ 
ਕਿ ਵਿਆਹ ਇਸ ਮਹੀਨੇ ਕਿਓ” ਨਾ ਹੋਵੇ ।' 

ਜਨਮ ਪੱਤੀਆਂ ਵੇਖੀਆਂ ਗਈਆਂ ਤੇ ਵਰ ਅਤੇ ਕੌਨਿਆਂ ਦੇ! ਹੱਥ ਵੇਖੇ ਗਏ । ਜੋਤਸ਼ੀ ਨੇ 
ਦਸਿਆ ਇਸ ਤੋਂ ਬਹੁਤੀ ਪ੍ਰਸੈਨ ਜੋੜੀ ਨਛੱਤਾਂ ਨੇ ਕਦੀ ਦਸੀ ਹੀ ਨਹੀਂ” । 

ਬੈਗਸ਼ੀ ਦਾਸ 

“ਜਨਮ _ਪਤਰੀਆਂ ਚ੍ਰੋਕਿ ਮਿਲ ਗਈਆਂ ਹਨ _ਇਸ ਲਈ ਮੈ ਆਪਣੀ ਬੱਚੀ ਦਾ ਸਾਕ 
ਇਸ ਮੁੰਡੇ ਨੂੰ ਦੇਣ ਲਈ ਤਿਆਰ ਹਾਂ । 

8. ਤਿਆਰੀਆਂ 

ਗੱਲ ਬਾਤ ਪੱਕੀ ਹੋ ਗਈ ਤੇ ਵਿਆਹ ਦਾ ਦਿਨ ਅਤੇ ਘੜੀ _ਨਿਯਤ ਹੋ ਗਈ । ਇਹ 

ਇਕ ਸ਼ੁਭ ਤੇ ਖੁਸ਼ ਦਿਨ ਲਗਦਾ _ਸੀ । ਦਖਣੀ ਹਵਾ ਚਲ ਰਹੀ ਸੀ ਅਤੇ ਕੋਇਲ ਦੀ ਕੂ ਕਰ 

ਦੂਰ ਸੁਣੀ'ਦੀ ਸੀ । ਅੰਬਾਂ ਦੇ ਬੂਰ ਦੁਆਲੇ ਸ਼ਹਿਦ ਦੀਆਂ ਮੱਖੀਆਂ ਭਿੰਨ ਭਿੰਨ ਕਰ ਰਹੀਆਂ 

ਸਨ । ਬਿਰਖਾਂ ਨੇ ਜਿਨ੍ਹਾਂ ਦੁਆਲੇ ਕੂਲੀਆਂ ਕੂਲੀਆਂ ਵਲਾਂ ਲਿਪਟੀਆਂ ਹੋਈਆਂ ਸਨ, ਆਪਣੇ 

ਆਪ ਨੂੰ ਨਵੇ" ਪਤਿਆਂ ਨਾਲ ਸਜਾਇਆ ਹੋਇਆ ਸੀ । ਸਬੰਧੀਆਂ ਵਿਚ ਪਾਨ ਵੰਡੇ ਗਏ ਤੇ 

ਇਸਤ੍ਰੀਆਂ ਨੇ ਸੁਹਾਗ ਗਵੇ` ਤੇ ਸ਼ਬਦ ਪੜ੍ਹੇ ) ਘਰ ਦੇ ਵਿਹੜੇ ਵਿਚ ਤ੍ਰਮਿਤਾ ਵਲੋ ਵੱਖ ਵੱਖ 

ਨਮੂਨਿਆਂ ਦੇ ਫੁੱਲਾਂ ਨਾਲ ਕੀਤੀ ਚ੍ਰਿਤਰਕਾਰੀ ਦਿਸ ਰਹੀ ਸੀ । ਅਡ ਅਡ ਸ਼ਗਨ ਕੀਤੇ ਗਏ 
ਤੇ ਔਰਤਾਂ ਦੇਵਤਿਆਂ ਦੀ ਪੂਜਾ ਕਰਨ ਬੈਠ ਗਈਆਂ । 

ਸਭ ਤੋਂ ਪਹਿਲਾਂ ਅਕਾਲ ਸ਼ਿਵਜੀ ਦੀ ਪੂਜਾ ਕੀਤੀ ਗਈ ਤੇ ਚੜ੍ਹਾਵੇ ਚੜ੍ਹਾਏ ਗਏ । 

ਫਿਰ ਉਨਾਂ ਨੇ ਹੌਰ ਦੇਵਤਿਆਂ ਦੀ ਇਕ ਇਕ ਕਰਕੇ ਪੂਜਾ ਕੀਤੀ । ਸਯਾਮਾ ਦੇਵੀਂ ਗੂੜੇ 
ਨੀਲੇ ਰੰਗ ਵਾਲੀ ਦੀ, ਏਕਚੁਰਾ, ਇਕ ਤਾਜ ਵਾਲੇ ਦੀ ਅਤੇ ਬਨ ਦੁਰਗਾ, ਦੇਵੀ ਮਾਤਾ ਦੀ 
ਜਿਹੜੀ ਬਨਾਂ ਉਤੇ ਰਾਜ ਕਰਦੀ ਹੈ । 

ਵਿਆਹ ਤੌ ਇਕ ਦਿਨ ਪਹਿਲਾਂ ਵਾਲੀ ਰਸਮ ਅਧਵਾਸ ਵੀ ਲਾੜੀ ਨੇ ਕੀਤੀ । ਚੌਰਪਾਨੀ 
ਨਾਲ ਗਾਗਰਾਂ ਭਰੀਆਂ ਗਈਆਂ । ਗੀਤ ਅਤੇ ਸੋਹਿਲੇ ਗਵੇਂ ਗਏ । ਸ਼ੀਘਰ ਹੀ ਚੰਦਰਾ ਦਾ ਪਿਤਾਂ 
ਮੰਦਰ ਦੇ ਸਿਹਨ ਵਿਚ ਆਪਣੇ ਵਡਿਕਿਆਂ ਦੇ ਸਰਾਧ ਕਰਨ ਬੈਠ ਗਿਆ । ਇਸਤ੍ਰੀਆਂ ਨੇ ਯਗ 
ਕ੍ਰੰਡ ਪੁਟਿਆ । ਜਿਹੜੀ ਮਿੱਟੀ ਨਿਕਲ ਉਸ ਦੀਆਂ ਇੱਟਾਂ ਬਣਾਈਆਂ ਗਈਆਂ ਤੇ ਇਹਨਾਂ ਉਤੇ 
ਫਿਰ ਤੇਲ _ਚੋਇਆ ਗਿਆ । ੭ 


ਲਾੜੀਂ ਦੀ ਮਾਂ ਨੇਕ ਗਵਾਂਢੀਆਂ ਅਤੇ ਸਬੋਧੀਆਂ ਤੋ ਅਜੀਨਾਂ ਲੋਣ ਗਈ । ਇਕ ਥਾਲੀ 


ਵਿਚ ਉਸ ਸਗਨਾਂ ਦੀਆਂ ਵਸਤ੍ਰਆਂ ਪਾ ਕੇ ਸਿਰ ਉਤੋਂ ਧਰ ਲਈਆਂ ਤੇ ਅਗੇ ਲਗ ਟੁਰੀਂ । ਪਿਛੇ 


69 


ਲਾੜੀ ਤੇ ਉਸ ਦੀ ਮਾਮੀ ਗਾਗਰਾਂ ਚੁੱਕੀ ਆ ਰਹੀਆਂ ਜਨ । ਉਹ ਸਾਰੀਆਂ ਸੁਹਾਗ ਗਾ ਰਹੀਆਂ 
ਗੀ 9. ਉਧਰ ਜੜ ਅਜ 
ਉਹ ਪਹਿਲਾਂ ਪਹਿਲ ਸੰਧਾ ਦਰਿਆ ਦੇ ਕੰਢਿਆਂ ਉਤੋ ਮਿਲੇ ਸਨ । 
ਦੀ ਗਾਗਰ ਭਰਨ ਗ਼ਈ ਹੋਈ ਸੀ । ਉਸ ਦੀ ਚਾਲ ਖੋਜਨ ਧੰਡੀ ਵਾਂਗ ਲੁਭਾਵਨੀ ਸੀ ਤੇ ਉਸ 
ਦੀ ਆਵਾਜ਼ ਕੋਇਲ ਵਾਂਗ ਮਿੱਠੀ ਸੀ । ਜਦੋਂ ਉਹ ਦਰਿਆ ਦੇ ਪੱਤਣ ਉਤੋਂ ਅਪੜੀ ਤਾਂ ਸਾਰੀ ਥਾਂ 
ਉਸ ਦੀ ਰੱਦ ਨਾਲ ਚਮਕ ਪਈ । ਟ 
“ਰੋ ਧੋਲੇ ਪੋਰੀ' ਦਰਿਆ ਵਲ ਜਾਂਦੀਏ ਸ੍‌ੰਦਰੀਏ ! ਤੂੰ ਕੋਣ ਹੈ ? ਕੀ ਤੂੰ ਇਕ ਵਾਰ 
ਏਧਰ ਧਿਆਨ ਕਰੇਗੀ ? ਮੈ” ਹਰ ਰੋਜ਼ ਤੈਨੂੰ ਵੇਖਦਾ ਹਾਂ ਪਰ ਮੋਰੀਆਂ ਅਖਾਂ ਅਜੇ ਤੀਕਰ 
ਨਹੀਂ ਰੱਜੀਆਂ । ਕ੍ਰਿਪਾ ਕਰਕੇ ਮੈਨੂੰ ਦਸ ਤੋਰੇ ਮਨ ਵਿਚ ਕੀ ਹੈ ? ਮੈ" ਤੋਂ ਆਪਣੇ ਦਿਲ ਦੀ 
ਰਾਲਤ ਵਰਨਣ ਨਹੀਂ ਕਰ ਸਕਦਾ ਪਰ ਤੂੰ ਮਨੂੰ ਜਾਨ ਤੋਂ ਵੀ ਪਿਆਰੀ ਲਗਣ ਲਗ ਪਈ ਹੈਂ । 
ਇਹ ਸਨ ਗਭਰੂ ਦੇ ਖਿਆਲ ਪਰ ਸਦਾਚਾਰ ਦੀ ਖਾਤਰ ਉਹ ਨਾ ਬੋਲ ਸਕਿਆ । 
ਪੱਤਣ ਦੀਆਂ ਪੌੜੀਆਂ ਕੋਲ ਜਾ ਕੇ ਉਸ ਨੇ ਹੀਜਲ ਬਿਰਖ ਦੀਆਂ ਟਾਹਣੀਆਂ ਵਿਚ ਦੀ 
ਸਾਰੇ ਪਾਸੇ ਵੇਖਿਆ ਅਤੇ ਜਿਥੇ ਉਸ ਦੇ ਫੁੱਲ ਹੇਠਾਂ ਲਮਕ _ ਰਹੇਂ ਸਨ ਤੇ ਕਿਰਮਚੀ ਭਾਹ ਮਾਰਦੇ 
ਸਨ ਓਥੇ ਬੜੇ ਧਿਆਨ ਨਾਲ ਪ੍ਰੋਮ-ਪੱਤਰ ਰਖ ਦਿਤਾ । ਉਹ ਜਵਫੂਰ ਹੀ ਏਧਰ ਧਿਆਨ ਕਰੇਗੀ 
ਤੇ ਇਹ ਚਿੱਠੀ ਉਸ ਨੂੰ ਦਿਸ ਪਵੇਗੀ । ਹੋ _ਹੀਜਲ ਬਿਰਖਾ ! ਜਿਹੜਾ ਇਹਨਾਂ ਕੈਢਿਆਂ ਉਤੇ 
ਨਿਵਾਸ ਕਰਦਾ ਹੈ ਤੂੰ ਇਸ ਗਲ ਦੀ ਗਵਾਹੀ ਦੇਵੀਂ ਕਿ ਮੈ ਆਪਣੇ ਖਿਆਲ ਠੀਕ ਠੀਕ 
ਇਸ ਵਿਚ ਐਕਿਤ ਕੀਤੋ ਹਨ । ਜਦੋ” ਉਹ ਸੁੰਦਰੀ ਏਥੇ ਆਵੇ ਤਾਂ ਮੋਰੀ ਚਿੱਠੀ ਉਸ ਨੂੰ ਵਿਖਾ 
ਦੇਵੀਂ । ਹੇ ਸੂਰਜ ਤੂੰ ਮੋਰੀ ਜਿਹੜਾ ਅਨੌਰੇ ਤੋ ਅਨੂੇਰੇ ਥਾਂ ਉਤੇ ਵੀ ਚਾਨਣ ਕਰ ਦੇਂਦਾ ਹੈ, 
ਉਸ ਚੰਪਕ ਫੁਲ ਦੇ ਰੰਗ ਵਰਗੀ ਮੁਟਿਆਰ ਨੂੰ ਦਸ ਦੇਵੀਂ ਕਿ ਮੈਂ ਉਸ ਦੀ ਖਾਤਰ ਕਿੰਨਾ 
ਦੁਖੀ ਹੋ ਰਿਹਾ ਹਾਂ । ਉਹ ਜ਼ਰੂਰ ਏਥੇ ਆ ਕੇ ਖੜੀ ਹੋਵੇਗੀ । ਮੈ ਏਥੋਂ ਹੌਲੀ ਹੋਲੀ ਪਰੇ ਚਲਾ 
ਜਾਵਾਂਗਾ ਤੋ ਲੁਕ ਕੇ ਪਲ ਕੂ ਲਈ ਉਸ ਨੂੰ ਵੇਖਾਂਗਾ ਜਦੋਂ ਉਹ ਅਸ਼ਨਾਨ ਤੋਂ ਪਿਛੋਂ ਉਸ 
ਪੱਤਣ ਵਲ ਮੁੜੇਗੀ, ਜਿਵੇ“ ਕੋਈ ਲਹਿਰ ਕੰਢੇ ਵਲ ਨੂੰ ਵਧਦੀ ਆਉਂਦੀ ਹੈ । 
ਉਹ ਚਲਾ ਗਿਆ ਤੇ ਅਗਲੇ ਦਿਨ ਝਟ ਕੁ ਲਈ ਉਹ ਫੁੱਲਾਂ ਦੇ ਬਾਗ ਵਿਚ ਆਇਆ । 
ਜਿਥੇ ਸੰਦਰੀ ਤਰਵਰ, ਮੌਤੀਆਂ ਵਰਗਾ ਬੇਲਾ ਅਤੇ ਲਾਲ ਲਕੀਰਾਂ ਵਾਲਾ ਸਫ਼ੈਦ ਸ਼ਫਾਲਿਕਾਂ 
ਖਿੜੇ ਹੋਏ ਸਨ । ਮੱਥੇ ਉਤੇ ਤਿਲਕ ਲਾਈ ਤੇ ਹੱਥ ਵਿਚ ਫੁੱਲਾਂ ਦੀ ਟੋਕਰੀ ਫੜੀ ਉਹ ਗਭਰੂ 
ਆਪਣੈ ਸੁਹਾਵਣੇ ਕੰਮ ਨੂੰ ਭੁਲ ਕੇ ਓਥੇ ਖੁਲੌਤਾ ਰਿਹਾ, ਕਿਉਕਿ ਉਸ ਦੇ ਦਿਲ ਵਿਚ ਕੰਡੇ 
ਵਰਗੀ ਪੀੜ ਸੀ । 


ਢੋਲ ਢੱਮਕੇ ਵਜ ਰਹੇ ਸਨ ਤੇ ਮਿੱਠੀਆਂ ਸ਼ੁਰ' ਵਿਚ ਸੁਹਾਗ ਗਵੇੱ ਜਾ ਰਹੇ ਸਨ । 
ਇਸਤ੍ਰੀਆਂ ਫੁੱਲਾਂ ਦੇ ਹਾਰ ਗੁੰਦ ਰਹੀਆਂ ਸਨ ਅਤੋਂ ਸ਼ੁਭ 


70 
ਕਰ ਰਹੀਆਂਸ਼ਿੰਨ ।"?''.. -%/> 


। 


ਇਸ ਘੜ) ਇਕ ਵੱਡੇ ਗੁਨਾਹ ਦਾ ਪਰਛਾਵਾਂ ਆ ਕੇ ਇਸ ਘਰ ਉਤੇ ਪਿਆ ਅਤੇ ਇਸ ਦੀ` 


ਨਾਮਨਾ ਨੂੰ ਵੱਟਾ ਲਾ ਗਿਆ । ਸਾਰੇ ਪਾਸੇ ਲੌਕ ਘੁਸਰ ਮੁਸਰ ਕਰ ਰਹੇ ਸਨ ''ਕੀ ਗੱਲ ਹੋਈ 
ਹੈ ?'' ਅਤੇ ਜੋ ਗੱਲਾਂ ਉਡ ਰਹੀਆਂ ਸਨ ਉਹ ਨਾ ਮੰਨਣ ਤੋਂ” ਉਹਨਾਂ ਦਾ ਦਿਲ ਡਰਦਾ ਸੀ । 
ਫਿਰ ਵਿਆਹ ਵਾਲੇ ਘਰ_ਵਿਚੋਂ` ਰਣ. ਕੁਰਲਾਣੇ ਦੀ ਅਵਾਜ਼ ਉਚੀ ਹੋਈ ਅਤੇ ਬੰਗਸ਼ੀ 
ਦਾਸ ਦੀ ਆਪਣੀ ਵੀ ਹੋਸ਼ ਗੁੰਮ ਹੋ ਗਈ । ਹਾਏ ਉਸ ਦਾ ਧਰਮ ਅਤੋਂ ਘਰਾਣੇ ਦਾ ਨਾਂ ਸਦਾ 
ਲਈ ਤਬਾਹ ਹੋਂ ਰਹੇ ਸਨ । ੬2 ਸੱਸ 
“ਪਰਮਾਤਮਾ ਨੂੰ ਕੀ ਦੋਸ਼ ਦੇਣਾਂ ਹੈ । ਸਾਡੀ ਕਿਸਮਤ ਨੂੰ ਹੀ ਦੋਸ਼ ਦਿਓ । ਕਈ ਵਾਰ 
ਮਹਾਤਮਾ ਵੀ ਭੁੱਲ ਕਰ ਜਾਂਦੇ ਹਨ ਤੇ ਹਾਥੀ ਵਰਗਾਂ ਪੁੱਕਾ_ ਜਾਨਵਰ _ਵੀ ਤਿਲਕ ਪੈਦਾ ਹੈਂ । 
ਕਦੀ ਕਦੀ ਕਿਸੇ ਸੌਦਾਗਰ ਦਾ ਕੁਈ 'ਸਮੰਦਰ ਪਾਰੁ ਕਰਕੇ ਆਇਆ ਜਹਾਜ਼ ਪੱਤਣ ਦੇ ਲੋੜੇ 
ਆ ਕੇ ਡੁੱਬ ਜਾਂਦਾ ਹੈ_।” ਇਸ ਤਰ੍ਹਾਂ ਦੀਆਂ ਗੱਲਾਂ ਗਵਾਂਢੀ 'ਆਪੋ ਵਿਚ ਕਰਦੇ ਸਨ ਤੋਂ ਫਿਰ 
ਉਨ੍ਹਾਂ ਬਰਾਹਮਣ ਨੂੰ ਕਿਹਾ “'ਰੀਮਾਨ ਜੀਂ ! ਇਹ ਗੱਲ ਕੋਈ ਕਰਨ ਵਾਲੀਏ । ਸਾਡੇ ਉਤੇ 
ਇਕ ਵਡਾ ਖਤਰਾ ਆ ਪਿਆ ਹੈ ।` ਲਾੜੇ ਨੇ ਇਕ ਘੋਰ ਅਪਰਾਂਧ ਕੀਤਾਂ ਹੈ । ਉਸ ਨੇ _ਇਕ 
ਮੁਸਲਮਾਨ ਕੁੜੀ ਨਾਲ ਵਿਆਹੇ ਕਰ ਲਿਆ ਹੈ ਅਤੇ ਆਪਣਾ ਧਰਮ ਤਿਆਂਗ ਦਿਤਾ ਹੈ' ।' 
ਇੱਸ ਤਰ੍ਹਾਂ ਹੋਇਆ ਜਿਵੇ''ਕਿਸੇ ਮੰਦਰ ਉਤੇ `ਬਿਜਲੀ ਡਿਗਦੀ ਹੈ ਤੇ ਉਸ ਦੀ ਫੀਸੀ ਨੂੰ 
ਭਨ ਦੇਦੀ ਹੈ । ਘਰ ਵਿਚੋਂ ਰਾਗ ਰੰਗ, ਸਾਰੀ ਖੁਸ਼ੀ ਖ਼ਤਮ ਹੋ ਗਈ । ਨਿਜੀ ਤੀ 
`__ ਬੈਗ 'ਦਾਸ ਧਰਤੀ ਉਤੋਂ ਸੰਨ ਹੋਇਆ ਪਿਆ ਸੀ । ਅਸਮਾਂਨ ਵਿਚ ਕੋਈ ਬਦਲ, 
_ਕੋਈ ਝਖੜ ਨੰਹੀਂ ਸੀ । ਪਰ ਉਸ ' ਦੇ ਸਿਰ'ਉਤੇਂ ਇਕ ਦਮ ਬਿਜਲੀ ਡਿਗੀ। '__' । 
-੫ ਰਿ... .. 
_ “ਹੇ ਰਢਰ ਹਰ ਤਰਾ, ਕੀ ਬੋਹਾ?" ਉਸ ਦੀਆਂ ਸਖੀਆਂ ਉਸ ਤੋਂ ਕੰਨ ਵਿਚ 
ਉਹ ਸਾਰੀਆਂ ਉਸ ਅਭਾਗੀ ਮੁਟਿਆਰ ਦੀ ਕ੍ਿਸਮਤ ਉਤੇ ਰੋ ਰਹੀਆਂ ਸਨ । ਪਰ ਉਹ 
ਆਪ ਅਸਲੋਂ” ਸੰਨ ਹੋ ਗਈ । ਉਹ_ ਨਾਂ ਰੋਈ ਨਾ ਮੁਸਕਰਾਈ, ਨਾ ਹੀ ਕਿਸੇ ਸਖੀ ਨਾਲ ਗੱਲ 
ਕੀਤੀ । ਇਹ ਗੌਰੀ ਜਿਹੜੀ ਪਹਿਲਾਂ ਗੋਈ ਹੋਈ ਮਿੱਟੀ ਵਾਂਗ ਨਰਮ ਸੀ ਹੁਣ ਪੱਥਰ ਦੀ ਮੜੀ 
ਬਣ ਗਈ । _ ਰਤ ਰਗ ਤਨ 
__ ਉਹ ਸਾਰੀਆਂ ਰੌਂਦੀਆਂ ਸਨ ਤੇ ਲਾੜੇ ਨੂੰ ਗਾਲਾਂ ਕਢਦੀਆਂ ਸਨ । ਪਰ ਉਹ ਆਪ ਕ੍ਠੂੰਰ 
ਤੇ ਚੁੱਪ ਚਾਪ ਸੀ । ਅਤੇ ਆਪਣਾ ਸਾਰਾ ਜ਼ੋਰ ਲਾ ਕੇ ਆਪਣੇ ਆਪ ਨੂੰ ਸੰਭਾਲ ਰਹ ਸੀ । 
ਪਹਿਲਾ ਦੂਸਰਾ ਤੇ ਫਿਰ ਤੀਸਰਾ ਦਿਨ ਲੰਘ ਗ਼ਿਆ । ਉਹ ਰੋਜ਼ ਰੋਟੀ ਖਾਣ ਬੈਠਦੀ ਪਰ ਇਕ 
ਬੁਰਕੀ ਵੀ ਕੁਦੀ ਲੰਘਾ ਨ ਸਕਦੀ । _ 


(੧ ਐਲਿਐੈਂ £ ਨਜ - %੧ 1੮ ਜੰ 
_ ਰਾਤ ਨੂੰ ਜਦੋ ਉਹ ਇਕੱਲੀ ਰਹਿ ਜਾਂਦੀ ਤਾਂ . ਉਸ ਦੁ, ਬਿਸਤਰਾ ਜਿਵੇਂ ਕਿਆ 
ਤੀਰਾਂ ਦਾ ਹੁੰਦਾ । ਉਹ ਇਕ ਪਲ ਵੀ ਨ ਸੌ'ਦੀ ਤੇ ਚੋਰੀ ਰੀ 


71 


ਮੋ ਨਾਲ ਸਰਾਣਾ ਗਿੱਲਾਂ ਹੋ ਜਾਂਦਾ । ਉਹ ਚੇਤਾ ਕਰਦੀ ਕਿਵੇ' ਉਹ ਦੋਵੇ" ਸਰੋਵਰ ਰੰ 
“੮ ੨੨੧ ਫੁੱਲ ਚੁਗਦੇ .ਹੰਦੇ'.ਸਨ, -ਉਹ ਦੋਵੇ” ਕਿਵੇ ਉਹ । ਫੁਲੇਸਵਰੀ (ਛੁਲਾ 
ਦੋ ਮਾਲਿਕ) ਵਿਚ ਤਰਦੇ ਅਤੇ ਖੇਡਦੇ ਹੁੰਦੇ ਸਨ । ਉਸ ਦੀ ਮੁਸਕਾਨ, ਉਸ ਦੇ ਸ਼ਬਦ ਪਲ ਪਲ 
ਚੰਦਰਾ ਨੂੰ ਚੇਤੇ ਆਉ'ਦੇ ਤੇ ਸਾਰੀ_ਰਾਤ ਉਸ _ ਦੀਆਂ ਅੱਖਾਂ ਵਿਚ ਨੀਂਦਰ ਨ ਆਉਂਦੀ । 
ਸਵੇਰੇ ਉਸ ਦੀਆਂ ਪੀਲੀਆਂ ਗੱਲ੍ਹ ਉਸ ਦੀ ਨਿਰਾਸ਼ਾ ਦੀ ਪੀੜ ਦੱਸਦੀਆਂ ।. 1 

`` ਉਜ ਦਾ ਪਿਤਾ ਹੋਰਨਾਂ ਨਾਲੋਂ” ਚੰਗੀ ਤਰ੍ਹਾਂ ਉਸ ਦਾ ਮਨ ਬ੍ਰਝ ਸਕਦਾ ਸੀ । ਉਸ ਨੂੰ 
ਉਸ ਨਾਲ ਬੜਾ ਪਿਆਰ ਆਉਦਾ। ਹੌਰ ਕਈ ਬਾਵ ਤੋਂ ਸਾਕ ਦੀਆਂ ਮੰਗਾਂ ਆਉਣ ਲਗ 

`ਤੇ ਉਹ ਇਹਨਾਂ ਮੰਗਾਂ ਉਤੇ ਵਿਚਾਰ ਕਰਨ _ਲਗ ਪਿਆਂ । ੍ 

ਪਈਆਂ ਸੀ ਵਿਚ ਚੰਦਰ ਆਪਣ ਪਤਾ ਨੂੰ ਮਲੀ ਅਤ ਦੱਸਿਆ ਕਿ ਚੰਸ ਨੈ, ਵਿਆਹ 
ਨ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ । “ਮੈਂ ਆਪਣੇ ਆਪ ਨੂੰ ਸ਼ਿਵਜੀ ਦੇ ਅਰਪਣ 
ਕਰ ਦਿਤਾ ਹੈ । ਉਸ ਨੇ ਕਿਹਾ 'ਮ' ਸਾਰੀ ਉਮਰ ਉਸੇ ਦੀ ਪੂਜਾ ਕਰਾਂਗੀ । ਪਿਤਾ ਜੀ 
ਆਪਣੀ ਗਰੀਬ ਪੁੜ੍ਰੀ ਉਤੇ ਦਇਆ ਕਰੋ ਤੇ . ਉਸ ਨੂੰ ਇਸ ਤਰ੍ਹਾ ਕਰਨ ਦੀ ਆਗਿਆ 


ਵਗ 
ਰ੍ ੧ 15. ਰਚ ਦਿ 

ਜ਼ਿਫਜ਼ੀ ਦਾ ਇਕ ਮੰਦਰ ਉਸੰਚਿਆ ਗਿਆਂ ਤੋਂ ਉਥੇ ਸਰਿਜੀ ਦ ਮ੍ਰਤੀ ਸਥਾਪਤ, 
ਦਿੱਤੀ ਗਈ । ਚੌਦਰਾ ਨੇ ਆਪਣੇ ਮਨ ਨੂੰ ਚਗੀ ਤੁਰਹਾਂ ਵਜ ਵਿਚ ਕਰ ਲਿਆ ਤੇ ਮਹਾਨ ਦੇਵਤਾ 
ਦੀ ਪੂਜਾ ਵਿਚ ਲੰਗ ਗਈ. । ਵਿਹਲੇ ਸਮੇ” ਵਿਚ ਇਹ ਗੀ ਵਿ ਇਵ 
ਸਾਧ ਗੁਣਾਂ ਵਾਲੀ ਚੰਦਰਾ ਦੀ ਲਿਖੀ ਇਹ ਰਮਾਇਣ ਪੜ੍ਹ ਕੇ ਮਨ ਦੇ ਪਾਪ ਧੂਪ ਜਾਂਦੇ ਹਨ। 
ਇਸ _ਤਰ੍ਹਾਂ ਉਹ ਸਾਰੀ ਉਮਰ ਬ੍ਰਹਮਰਜ ਵਾਲਾ ਜੀਵਨ ਜੀਊੱਦੀ ਰਹੀ! ਸ਼ਿਵਜ਼ੀ ਦੀ 


ਜੀ । ਧਾਰਮਿਕ ਕਿਰਿਆਵਾਂ ਕਰ ਰਹੀ ਸੀ ਤੋਂ ਪੂਜਾ ਵਿਚ ਜੁੜੀ ਹੋਈ' ਸੀ । 0੬ 

ਮਈ ਦਾ ਮਹੀਨਾ ਸੀ । ਸੂਰਜ ਆਪਣੀਆਂ ਸਾੜਦੀਆਂ ਕਿਰਨਾਂ ਸਿਰ ਤੌ” ਸੁਟ ਰਿਹਾ 
ਸੀ । ਅੰਬਾਂ ਦੇ ਬਿਰਛ ਆਪਣੀਆਂ ਟਾਹਣੀਆਂ `ਤੋਂ ਪਲਮਦੇ ਬੇਸ਼ਮਾਰ ਪੱਕੇ ਫਲਾਂ ਦੇ ਖਜ਼ਾਨੇ 
ਨਾਲ ਹਸ ਰਹੇ ਸਨ । ਰੇ । ੧” £। ੧੪੧ ੭॥ 


72 


ਅਜਿਹੇ ਵੇਲੇਂ ਇਕ ਆਦਮੀ ਜੈ _ਚੌਦਰ ਦੀ _ ਚਿੱਠੀ ਲੈ ਕੇ ਆਇਆ । ਇਸ ਵਿਚ ਉਸ 
ਨੇ ਚੰਦਰਾ ਨਾਲ ਇਕ ਮਿਲਨੀ ਦੀ ਆਗਿਆ ਮੰਗੀ ਸੀ । ਉਸ ਚਿੱਠੀ ਵਿਚ ਗਭਰੂ ਨੇ ਆਪਣੀ 
ਦੁੱਖ ਭਰੀ ਕਹਾਣੀ ਲਿਖੀ ਸੀ । 

”'ਪਰਾਣ ਪਿਆਰੀ ਚੰਦਰਾ ! ਕੀ ਤੂੰ ਇਕ ਪਲ ਲਈ ਕਾਹਲੀ ਨਾ ਪੈ ਕੇ ਮੋਰੀ ਕਹਾਣੀ 
ਸੁਣੇ'ਗੀ ? ਮੇਰੇ ਮਨ ਅਤੇ ਸਰੀਰ ਨੂੰ ਸਾਰੇ ਅੱਗ ਲਗੀ ਹੋਈ ਹੈ । ਮੈਂ ਗਲਤੀ ਨਾਲ ਅੰਮ੍ਰਿਤ 
ਸਮਝ ਕੇ ਜ਼ਹਿਰ ਪੀ ਗਿਆ । ਮੋਰੀ ਹਿਕ ਉਤੋ ਪਿਆ ਫੁੱਲਾਂ ਦਾ ਹਾਰ ਜ਼ਹਿਰੀ ਨਾਗ ਨਿਕਲਿਆ । 
ਮੈਂ ਆਪ ਸੌਤ ਨੂੰ ਆਪਣੇ ਬੂਹੇ ਸਦਿਆ ਹੈ । ਮੈ“ ਦੇਵਤਿਆਂ ਨੂੰ ਪਿਆਰੇ ਤੁਲਸੀ ਦੇ ਬੂਟੇ ਤੋ ਦੂਰ 
ਨਸ ਕੇ ਗੌਦੇ ਸਿਓੜਾ ਦੀ ਪੂਜਾ ਕੀਤੀ ਹੈ ਜਿਸ ਦੁਆਲੇ ਚੁੜੌਲਾਂ ਭੋ'ਦੀਆਂ ਹਨ । ਮੈਂ“ ਆਪ 
ਆਪਣੇ ਸਿਰ ਉਤੇ ਰਮਾਂ ਦਾ ਭਾਰ ਲਦ ਲਿਆ ਹੈ । ਹੁਣ ਮੈ" ਕਿਸ ਨੂੰ ਦੋਸ਼ ਦੇੱਦਾ ? ਮੈਂ ਆਪਣੇ 
ਚਾਰੇ ਪਾਸੇ ਜ਼ਹਿਰ ਵੇਖਦਾ ਹਾਂ ? ਹਵਾ ਵਿਚ ਜ਼ਹਿਰ, ਪਾਣੀ ਵਿਚ ਜ਼ਹਿਰ, ਹਰ ਥਾਂ ਜ਼ਹਿਰ । 
ਮੈਂ ਇਸ ਤੋਂ' ਕਿਸ ਤਰ੍ਹਾਂ ਬਚ ਕੇ ਨਿਕਲ ਸਕਦਾਂ ਹਾਂ । ਚੰਦਰਾ ! ਕੀ ਤੂੰ ਮੋਰੇ ਵਰਗੇ ਨੀਚ ਨੂੰ 
ਮੁਆਫ਼ ਨਹੀਂ ਕਰੇਗੀ । ਮੈਂ ਆਖਰੀ ਵਾਰ ਤੇਰਾ ਮੂੰਹ ਵੇਖਣਾ ਚਾਹ੍ੰਦਾ ਹਾਂ । ਤੇਰੀਆਂ ਖੋਡਦੀਆਂ 
ਅੱਖਾਂ ਤੇ ਤਿਰਛੀਆਂ ਨਜ਼ਰਾਂ । ਮੈ“ ਕੇਵਲ ਇਕ ਵਾਰ ਹੌਰ ਤੇਰੇ ਮਿਠੇ ਬੋਲ ਸੁਣਨਾ ਚਾਹੁੰਦਾ ਹਾਂ । 
ਮੈਂ ਕੇਵਲ ਇਕ ਵਾਰ ਆਪਣੇ ਹੰਝੂਆਂ ਨਾਲ ਤੋਰੇ ਕੌਮਲ ਚਰਨ ਧੌਣਾ ਚਾਹੁੰਦਾ ਹਾਂ । ਹੇ ਗੌਰੀ ! ਹੇ 


ਲੀਰ ਕੀ ਨਾਂ ਹਕ, ਨੰ ਹੀ ਮੈ` ਤੋਰੀ ਪੰਵ੍ਰਿਤਰਤਾ ਦੇ ਤੇਜ 

ਵੇ ਠੰਡ ਪੈ ਜਾਵੇਗੀ, ਮੋਰੀ ਬਚਪਨ ਦੀ _ਸਾਥਨ 
_ਨੌੜੋ ਆਉਣ ਲਈ ਕਿੰਨਾ 
`ਤੇ ਉਸ ਬੇਮੁੱਲੋ ਪਲ ਪਿਛੋਂ ਸੈ ਖੁਸ਼ੀ 
ਨਾਲ ਡੁਬ ਕੇ ਮਰ ਜਾਵਾਂਗਾ, ਜਾਂ ਫਾਹ ਲੰ ਲਵਾਂਗਾਂ ਜਾਂ ਜ਼ਹਿਰ ਖਾ ਲਵਾਂਗਾ । ਇਹ ਮੈਨੂੰ ਡਾਢਾ 
ਪਤਾ ਹੈ ਕਿ ਮੇਰੇਂ ਵਰਗੇ ਨੀਂਚ ਨਾਲ ਤੈਨੂੰ ਕੋਈ ਪਿਆਰ ਨਹੀਂ ਹੋ ਸਕਦਾ । ਪਰ _ਮੈਂ` ਅਖੀਰਲੀ 


੍ 


_ ਵਾਰ ਤੈਨੂੰ ਮੱਥਾ ਟੇਕਣ ਤੇ ਤੈਨੂੰ ਰਬ ਰਾਖਾ ਕਹਿਣ ਦੀ ਆਗਿਆ ਮੰਗਦਾ ਹਾਂ । ਇਹ ਮਿਲਣੀ ਸਾਡੇ 


ਵਿਚਕਾਰ ਅਖੀਰਲੀ ਹੋਵੇਗੀ । ਅਖੀਰਲੀ ਵਾਰ ਅੱਖਾਂ ਦਾ ਅੱਖਾਂ ਨਾਲ ਮੌਲ ਹੋਵੇਗਾ । ਮੈਰੇ ਲਈ 
ਇਸ ਦੁਨੀਆ ਵਿਚ ਨਾਂ ਖੁਸ਼ੀ ਤੋ ਨਾ ਸ਼ਾਂਤੀ ਹੈ । ਤੈਨੂੰ ਇਕ ਵਾਰ ਵੇਖ ਲੈਣ ਪਿਛ' ਮੈਂ" ਤਗੜਾ 
ਹੋ ਕੇ ਮੌਤ ਨੂੰ ਮਿਲਾਂਗਾ । ਪਰਮਾਤਮਾ ਦਾ ਮੌਰੇ ਲੱਈ ਇਹੋ ਹੁਕਮ ਹੈ ਤੇ ਇਹ ਅਟੱਲ ਹੈ।” ' 

ਜਿਉਂ ਜਿਉਂ ਉਹ ਚਿੱਠੀ ਪੜ੍ਹਦੀ ਗਈ ਉਸ ਦੀਆਂ ਗੱਲ੍ਹਾਂ ਹੰਝੂਆਂ ਨਾਲ ਭਿਜਦੀਆਂ ਗਈਆਂ 
ਤੋਂ ਪਿਛਲੇ ਸਬੰਧਾਂ ਦੀ ਵਿਕ ਲੰਮੀ ਲੜੀ ਉਸ ਦੇ ਮਨ ਵਿਚ ਆ ਗਈ । ਉਸ ਨੇ ਚਿੱਠੀ ਇਕ ਵਾਰ 
ਆ. ਚੂਰ ਵਾ ਕੇ ਬਕ ਕੀ ਵਾਗ ਪੀ. ਦੇ ਅਧ ਨ ਨਲ ਲਗ 


ਸੁਣੋ, ਮੋਰੇ ਪਿਆਰੇ ਪਿਤਾ. ਮੋਰੀ ਦੁਖੀ ਕਹਾਣੀ ਸੁਣੋ ! ਇਕਲੇ ਤੁਸੀਂ ਹੀ ਮੋਰੇ ਲਈ 
ਦਰਦ ਰਥਦੇ ਹੋਂ ਤੇ ਮੋਰੇ ਦੁੱਖ ਨਾਲ ਸਾਂਝ ਕਰ ਸਕਦੇ ਹੋ । ਸੰਨ 


73 


ਬੈਗਸ਼ੀ ਦਾਸ ਇ ਹੈ 

ਹੁਣ ਤੂੰ ਇਸ ਗੱਲ ਦੀ ਆਗਿਆ ਕਿਸ_ਤਰ੍ਹਾਂ ਦੇ ਸਕਦੀ ਹੈ, ਪਿਆਰੀ ਧੀਏ ! ਹੁਣ 
ਤੈਨੂੰ ਸ਼ਰਧਾ ਵਿਚ ਇਕ ਮਨ ਹੋ ਕੇ ਮਹਾਨ ਦੇਵਤਾ ਸ਼ਿਵਜੀ ਦੀ ਪੂਜਾ ਕਰਨੀ ਚਾਹੀਦੀ ਹੈ । 
ਹੁਣ ਤੈਨੂੰ ਹੌਰ ਕੋਈ ਵਿਚਾਰ ਨਹੀਂ ਵਿਚਾਰਨਾ ਚਾਹੀਦਾ । ਤੂੰ ਫਿਰ ਉਸ ਵਲ ਕਿਸ ਤਰ੍ਹਾਂ 


`ਝੂਕ ਸਕਦੀ ਹੈ । ਉਸ ਦੇ ਕਾਰਨ ਤੇਰਾ ਜੀਵਨ ਮੌਤ ਵਾਂਗ ਸੁਜਾਨ ਹੋ ਗਿਆ ਹੈ । ਅਜਿਹੇ 


ਫੁੱਲ ਨਾਲ ਸ਼ਿਵਜੀ ਦੀ ਪੂਜਾ ਕਿਸ ਤਰ੍ਹਾਂ ਹੋ ਸਕਦੀ ਹੈ ਜਿਹੜੀ ਕਿਸੇ ਧਰਮਨਿੰਦਕ ਦੇ ਰੱਥ ਨਾਲੰ 
ਭ੍ਰਿਸ਼ਟ ਹੋਇਆ ਹੋਵੇ ? ਜਾਂ ਐੱਸੇ ਫਲ ਨਾਲ ਜਿਸਨੂੰ ਪਹਿਲਾਂ ਹੀ. ਕਿਸੇ ਨੇ ਜੂਠਾ ਕੀਤਾ 
ਰੋਵੇ ? ਏਸ ਤਰ੍ਹਾਂ ਤੇਰਾ ਦਿਲ ਸ਼ਿਵਜੀ ਲਈ ਯੋਗ` ਭੇਟਾ ਨਹੀਂ ਹੋਵੇਗਾ ਜੋ ਤੂੰ ਇਸ ਵਿਚ ਕਿਸੇ 
ਪਲੀਤ ਦਾ ਖਿਆਲ ਵੜਨ ਦੇਵੇਗੀ । ਉਹ ਚੰਗਾ ਮੁੰਡਾ ਸੀ. ਤੇ ਮੈਨੂੰ ਪਤਾ ਸੀ ਕਿ ਪਹਿਲੇ 
ਸਾਲਾਂ ਵਿਚ ਉਸ ਦਾ ਮਨ ਗੰਗਾ ਨਦੀ ਵਾਂਗ ਪਵਿਤ੍_ ਸੀ । ਪਰ ਉਸ ਨੇ ਆਪਣੇ ਆਪ ਨੂੰ 
'ਭ੍ਰਸਿਟ ਕਰ ਲਿਆ ਹੈ । ਪਰਮਾਤਮਾ ਦਾ ਇਹੀ ਹੁਕਮ ਹੈ ਿ_ ਤੂੰ ਇਸ ਤਰ੍ਹਾਂ ਹੀ ਦੁਖੀ ਰਵੇ' । 
ਅਫਲ ਨੂੰ ਕਿਵੇ“ ਟਾਲਿਆ ਜਾ ਸਕਦਾ ਹੈ । ਮੋਰੀਏ ਧੀਏ ! ਜਿਹੜਾਂ ਰਾਹ ਤੂ ਫੜਿਆ ਹੈ ਓਸੇ 
ਉਤੇ ਹੀ ਟੁਰੀ ਜਾਹ । ਆਪਣੇ ਮਨ ਨੂੰ ਹੋਰ ਕਿਸੇ ਗੱਲ ਨਾਲ ਅਸ਼ਤ ਨਾਂ ਹੋਣ ਦੇ ।'” 
`` ਰੋਦਰਾ ਨੇ ਚਿੱਠੀ ਦਾ ਜਵਾਬ ਤੇ ਲਿਖਿਆਂ । ਪਰ ਜਿਹੜਾ ਜੈ ਚੰਦਰ ਨੇ ਮਿਲਣ ਲਈ 
ਕਿਹਾ ਜੀ, ਉਸ ਤੋ“ ਨਾਂਹ ਕਰ ਦਿੱਤੀ । ਰ੍ 
``` ਫੁੱਲਾਂ ਅਤੇ ਘਾਹ ਦੇ ਤੀਲਿਆਂ ਦੀ ਭੇਟਾ ਲੈ ਕੇ ਉਹ ,ਸ੍ਰਿਵ੍ਜੀ_ ਦੀ ਪੂਜਾ ਲਈ ਫਿਰ 
ਮੋਰ ਵਿਚ ਦਾਖਲ ਹੋਈ । ਰਤ 

ਉਹ ਅੱਖਾਂ ਮੀਟ ਕੇ ਯੋਗ ਦੀ ਸਬਿਤੀ ਵਿਚ ਬੈਠ ਗਈ । ਇਕਾਗਰ ਚਿਤ ਹੌ ਕੇ ਸ਼ਰਧਾ 
ਨਾਲ ਉਸ ਨੇ ਫੁੱਲ ਅਤੇ ਪਵਿਤ੍ਰ ਬੇਲ ਦੇ ਪਤੇ ਸ਼ਿਵਜੀ ਨੂੰ ਭੇਟਾ ਕੀਤੇ । ਹੌਲੀ ਹੌਲੀ ਉਸ ਦੀਆਂ 
ਅੱਖਾਂ ਵਿਚੋਂ' ਹੰਝੂ ਸੁਕ ਗਏ ਤੇ ਉਸ ਦਾ ਮਨ ਸੰਸਾਰੀ ਖਿਆਲਾਂ ਤੋਂ ਮੁਕਤ ਹੋ ਗਿਆ । ਇਕ ਮਨ, 
,ਇਕ ਚਿਤ ਹੋ ਕੇ ਉਹ ਸ਼ਿਵਜੀ ਦੀ ਗੋਦ ਵਿਚ ਚਲੀ ਗਈ । ਫਿਰ ਉਸ ਦੀ ਰੂਹ ਨੂੰ ਇਸ ਤਰ੍ਹਾਂ ਦੀ 
ਸ਼ਾਂਤੀ ਮਿਲ ਗਈ ਜਿਸ ਵਿਚ ਇਸ ਸੰਸਾਰ ਦੇ ਆਪਣੇ ਘਰ ਦੇ ਅਤੇ ਆਪਣੇ ਮਾਪਿਆਂ ਤਕ ਦੇ 
ਕਿਸੇ ਖ਼ਿਆਲ ਲਈ ਕੋਈ ਥਾਂ ਨਹੀਂ ਸੀ । ਸ਼ਿਵਜੀ ਵਿਚ ਅਤਰ ਧਿਆਨ ਹੋਈ ਉਹ ਆਪਣੇ 
ਬਚਪਨ ਦੀ ਉਹ ਕਹਾਣੀ ਭੁਲ ਗਈ ਜਿਸ ਨੇ ਉੱਸ ਨੂੰ ਐਨਾ ਦੁੱਖ ਦਿਤਾ ਸੀ । ਭਗਤੀ ਦੀ 
ਜਮਾਧੀ ਵਿਚ ਗਵਾਚੀ ਉਸ ਲਈ ਜੈ ਚੰਦਰ ਕੁਝ ਵੀ ਚੀਜ਼ ਨਹੀਂ” ਸੀ । ਸ਼ਿਵਜੀ ਹੀ ਉਸ ਲਈ 
ਸਭ ਕੁਝ ਸੀ । ਉਹ ਅਰਦਾਸ ਉਤੇ ਅਰਦਾਸ ਕਰਦੀ ਗਈ ਜਿੰਨਾ ਚਿਰ ਤਕ ਉਸ ਦਾ ਮਨ 
ਪੂਰ ਤਰਾਂ ਸ਼ਾਂਤ ਨਹੀਂ ਹੋ ਗਿਆ। 

_ਦੈਸ ਪਲ ਜੈ ਚੰਦਰ ਓਧਰ ਆਇਆ ਅਤੇ ਉਸ ਨੂੰ ਅਵਾਜ਼ ਮਾਰੀ । . 

`_ “'ਚੇਦਰਾ ! ਬੂਹਾ ਖੋਲ੍ਹ । ਸੈਂ ਇਕ ਅਖੀਰਲੀ,ਵਾਰ_ਤੇਰਾ ਮੁਖੜਾ ਵੇਖਣਾ ਚਾਹੁੰਦਾ ਹਾਂ । 
ਐਂ ਇਕ ਅਖੀਰਲੀ ਮਿਲਣੀ ਮੰਗਦਾ ਹਾਂ ਤੇ ਇਸ ਤਂ- ਪਿਛੋਂ ਵਿਰ ਮੈਂ ਕਦੀ ਇਜ ਲਈ ਤਰਲਾ 


74 


ਨਹੀਂ' ਕਰਾਂਗਾ । ਮੈ” ਤੋਰੇ ਹੌਟਾਂ ਤੋਂ ਬਸ ਇਕੋ ਵਾਰ ਸੁਨਣਾ ਚਾਹੁੰਦਾ ਹਾਂ ਕਿ ਤੂੰ ਮੈਨੂੰ ਬਿਮਾ 
ਕਰ ਦਿਡੀਹੈ।',.) _ .., ਸ਼ੀ ਭਾਲ ਦਿ ਤੂ ਜਤੀ 2 ੪ 

ਉਸ ਨੇ ਬੂਹਾ ਖੜਕਾਇਆ ਤੇ ਫਿਰ ਪਾਗਲਾਂ ਵਾਂਗ ਆਪਣੀ ਹਿਕ ਕੁੱਟਣ ਲਗੁ ਪਿਆ । 

ਪਰ ਚੰਦਰਾ ਯੋਗ ਵਿਚ ਗੁਵਾਚੀ ਹੋਈ ਸੀ । ਇਕ ਅਸਚਰਜ ਸਮਾਧੀ ਵਿਚ ਲੀਨ ਸੀ । 
ਬਾਹਰੋਂ ਕੋਈ ਅਵਾਜ਼ ਉਸ ਦੇ ਕੰਨਾਂ ਵਿਚ ਨਾਂ ਪਈ __ ਹੇ 

ਫ਼ਿਰ ਉਸ ਨੇ ਪਾਗਲਾਂ ਵਾਂਗ ਅੱਖਾਂ ਪਾੜ ਕੇ ਦੁਵਾਲੋ ਵੇਖਿਆ ਪਰ ਉਥੇ ਕੋਈ ਨਹੀਂ” ਸੀ । 
ਮੰਦਰ ਦੇ ਐਦਰੋ“ ਕੋਈ ਅਵਾਜ਼ ਨਹੀ ਆ ਰਹੀ ਸੀ । ਇਹ ਵੇਖਦੇ ਉਸ ਦਾ ਦਿਲ ਬੈਠ ਗਿਆ । 
ਬਾਵਰਿਆਂ ਵਾਂਗ ਜੈ ਚੰਦਰ ਨੇ ਫਿਰ ਅਵਾਜ਼ ਮਾਰੀ : _ . [:ਉ" ਹ 

''ਦਰਵਾਜਾ ਖੋਲ੍ਹ ਚੰਦਰਾ । ਇਕ ਵਾਰ ਮੈਨੂੰ _ਦਰਸ਼ਨ _ਦੇ । ਤੂੰ ਇਕ ਫੁੱਲ ਵਾਂਗ ਹੈਂ 
ਜਿਹੜਾ ਪਰਮਾਤਮਾ ਨੂੰ ਭੇਟਾ ਕੀਤਾ, ਗਿਆ ਰੌਵਰ । ਤੂ ਕੌਗਾ_ ਵਾਂਗੂ ਹੈ ਜਿਹੜੀ ਧੁਰੋਂ ਹੀ ਪਵਿੜ੍ਰ 
ਹੈ । ਮੇਰਾ ਹੱਥ ਲੱਗਣ ਨਾਲ ਤੂੰ ਭਿੱਟੀ ਜਾਵੇਗੀ ! ਇਹ _ ਸੈਂ ਚੰਗੀ ਤਰ੍ਹਾਂ ਜਾਣਦਾ ਹਾਂ । ਪ੍ਰ 
ਸੈ ਇਕ ਪਲ ਲਈ ਤੇਰੀਆਂ ਜੁੰਦਰ ਅੱਖਾਂ ਵੇਖਣ! ਚਾਹੁੰਦਾ _ਹਾਂ । ਇਕ ਪਲ ਲਈ ਆਪਣੀ 
ਭੂਥੀ ਨਿਗਾਹ ਨਾਲ ਤੇਰੇ ਮੁਖੜੇ, ਦੇ ਦਰਸ਼ਨ _ਕਰਨਾ ,ਚਾਹੁੰਦਾ ਹਾਂ । ਮੈ ਵਿਥੋਂ ਦੂਰ,ਖੜਾ ਹੀ 
ਵੇਖ ਲਵਾਂਗਾ ਤੇ ਮਦਰ ਦੇ ਅੰਦਰ ਨਹੀਂ ਆਵਾਂਗਾ । ਪਿਆਰੀ ਚੰਦਰਾ ! ਮੇਰੇ ਪਰਾਣਹਂ ਦਾ ਵਾਸਤਾ 
ਈ ਮੈਨੂੰ ਇਕ ਵਾਰੀ ਉੱਤਰ ਦੇ ।'” ਖਰੀ ੪੫. ਪਿ ੭" 

ਚੰਦਰ ਨੇ ਇਕ ਸ਼ਬਦ ਵੀ ਨਾ ਬੋਲਿਆ ਤੇ ਨ ਹੀ' ਬੂਹਾ ਖੋਲ੍ਹਿਆ ਕਿਉਂਕਿ ਮੁੰਦਰ ਵਿਚ 
ਸਮਾਧੀ ਵਿਚ ਲੀਨ ਪਈ ਸੀ । ਅਤੇ ਉਸ ਦੀਆਂ ਬਾਹਰਲੀਆਂ ਇੰ੍ਰੀਆਂ ਸਾਰੀਆਂ ਬੰਦ ਸਨ । . 

___ ਗਭਰੂ ਨੇ ਫਿਰ ਚਾਰੇ ਪਾਜੇ ਵੇਖਿਆ ਪੈਰ ਉਸ ਨੂੰ ਕੁਝ ਨ ਦਿਸਿਆਂ । ਉਸ ਦੇ ਕੌਲ ਇਕ 
ਫੁੱਲਾਂ ਦੇ ਬੂਟੇ ਨੂੰ ਲਾਲ ਕਲੀਆਂ ਲਗੀਆਂ ਰੋਈਆਂ ਸਨ ਜਿਸ ਨੂੰ ਸੰਝ ਦੀ ਮਾਲਤੀ ਆਖਦੇ ਹਨ । 
ਭਾਰੇ ਦਿਲ ਨਾਲ ਉਸ ਨੇ ਇਹਨਾਂ ਵਿਚੋਂ“ ਕੁਝ ਫੁਲ ਤੌੜੇ ਤੇ ਉਹਨਾਂ ਦੇ ਲਾਲ ਰਸ ਨਾਲ ਮੰਦਰ 
ਦੇ ਦਰਵਾਜੇ ਉਤੇ ਹੇਠ ਲਿਖੀ ਲਿਖਤ ਲਿਖ ਦਿਤੀ। `_.__ 

__ ਚੰਦਰਾ ! ਬਚਪਨ ਵਿਚ ਮੋਰੇ ਨਾਲ ਖੇਡਣ ਵਾਲੀਏ `ਤੇ ਚੜ੍ਹਦੀ ਜਵਾਂਨੀ ਦੀ_ਮੌਰੀਏ 
ਸਾਥਣੇ ! ਮੈਨੂੰ ਮੁਆਫ਼ ਕਰ ਦੇ । ਤੂੰ ਮੈਨੂੰ ਮਿਲਣ ਤੋ ਇਸ ਲਈ ਨਾਂਹ ਕਰ ਦਿਤੀ ਹੈ ਕਿ ਮੈਂ 
ਦੁਸ਼ਟ ਹਾਂ । ਪਰ ਅੱਜ ਸਭ ਕੁਝ ਦਾ ਐਤ ਹੋ ਗਿਆ ਹੈ । ਹੁਣ ਮੈ ਕਦੀ ਵੀ ਕੋਈ ਮੌਗ ਲੈ ਕੋ 
ਤੇਰੇ ਕੋਲ ਨਹੀਂ ਆਵਾਂਗਾ । ਰੱਬ ਰਾਖਾ ! ਜਹ ਰ੍ 
੨. - 440 ੧... 

1 ਉਸ ਨੇ ਬੂਹਾ ਖੋਲ੍ਹਿਆ ਤੇਂ ਬਾਹਰ ਆ ਗਈ । ਬੂਹੇ ਉੱਤੇ ਲਿਖੇ ਸ਼ਬਦ 
ਦਿਸੇ ਗਰ ਫੜ ਕੇ ਉਹ ਦਰਿਆ ਵਲ ਗਈ ਤਾਂ ਜੇ ਪਾਣ ਇਆ ਕੇ ਉਹ ਦਰ 
ਉਸ ਦੀਆਂ ਅੱਖਾਂ ਵਿਚੋਂ” ਹੰਝੂ ਵਗ ਰਹੇ ਸਨ । ਦਰਿਆਂ ਚੜ੍ਹਿਆਂ ਹੋਇਆ ਸੀ । ਨੇੜੇ ਨੌੜੇ ਹੌਰ 
ਕੋਈ ਨਹੀਂ ਸੀ । ਲਹਿਰਾਂ ਉਤੇ ਜੈ ਚੰਦਰ ਦੀ ਲੱਥ ਤਰ ਰਹੀ ਸੀ ।__.. ` 

ਉਹ ਮਰਿਆ ਹੋਇਆ ਵੀ ਕਿੰਨਾ ਸੁੰਦਰ ਲਗ ਰਿਹਾ ਸੀ। ਇਸ ਤਰ੍ਹਾਂ ਲਗਦਾਂ ਸੀ ਜਿਵੇ 


75 


ਚੈਨ ਦੀਆਂ ਕਿਰਨਾਂ ਲਹਿਰਾਂ ਉਤੇ ਖੇਡ ਰਹੀਆਂ ਹੌਣ । ਉਸ ਦੀਆਂ ਅੱਖਾਂ ਅੱਖੀਆਂ ਬੰਦ ਸਨ । 
ਮ੍ਰੰਹ ਵਿਚੋ” ਉਚਾਰਨ ਸ਼ਕਤੀ ਸਦਾ ਲਈ ਗਵਾਚ ਗਈ ਸੀ । 1 
ਗਮ ਨਾਲ ਪਾਗਲ ਹੋਈ ਚੌਦਰਾਂ ਨੇ ਇਹ ਦੁੱਖ ਭਰਿਆ ਦਿ੍‌ਸ਼ ਵੇਖਿਆ । 
“ਜਾਡੇ ਹਾਸੇ ਅਤੇ ਹੰਝ੍ਰ'” ਕਵੀ ਨਾਇਨ ਚੰਦ ਕਹਿੰਦਾ ਹੈ ਬਸ ਸੁਪਨਿਆਂ ਵਾਂਗ ਹਨ । 
“ਕਿਸੇ ਵੀ ਕਵੀ ਲਈ ਕਿਸੇ ਉਸ ਬਿਰਤਾਂਤ ਦਾ ਦਰਦ ਦਸਣਾ ਬੜਾ ਔਖਾ ਹੈ, ਜਿਸ 
ਉਤੇ ਉਹ ਆਪ ਹੈਝੂ ਵਹਾ ਰਿਹਾਂ ਹੋਵੇ । 


80 ਸੈ 


ਉਸ ਦਾ ਇਕ ਪੁਤਰ ਸੀ ਜਿਸ ਦਾ ਨਾਂ ਸਧਨ ਸੀ । ਉਹ ਪ੍ਰੋਮ ਦੇ ਦੇਵਤੇ ਮਦਨ ਵਾਂਗ, 
ਜਿਹੜਾ ਰਤੀ ਦਾ ਪਤੀ ਹੈ, ਸੁੰਦਰ ਸੀ । ਇਸ ਤੋ" ਪਹਿਲਾਂ ਇਕ ਬਹੁਤ ਸੁੰਦਰ ਲੜਕੀ ਨੇ 
ਉਸ ਦੇ ਘਰ ਜਨਮ ਲਿਆ ਸੀ । ਇਜ ਤਰ੍ਹਾਂ ਲਗਦਾ ਸੀ ਜਿਵੇ“ ਸਰਸਵਤੀ ਦੇਵੀ ਨੇ ਆਪ 
ਅਰਸ਼ਾਂ ਤੋਂ ਉਤਰ ਕੇ ਮਾਨਿਕ ਚਕਲਾਦਾਰ ਦੇ ਘਰ ਜਨਮ ਲੈ ਲਿਆ ਹੋਵੇਂ । ਜੋਤਸ਼ੀ ਉਸ ਵਿਚ 
ਉਚੇ ਭਾਗਾਂ ਦੇ ਚਿੰਨ੍ਹ ਪੜ੍ਹਦੇ ਤੇ ਉਸ ਦੀ ਕੌਮਲ ਜੁੰਦਰਤਾ ਚੰਨ ਦੀਆਂ ਰਿਸ਼ਮਾਂ ਵਾਂਗ ਘਰ ਨੂੰ 
ਉਜਲ ਕਰਦੀ । 

ਮਾਨਿਕ ਚਕਲਾਦਾਰ ਕੋਲ ਇਕ ਕਾਰਕੁਨ ਸੀ ਜਿਸ ਦਾ ਨਾਂ ਨੀਦਨ ਸੀ । ਉਹ ਉਸ ਦੀ` 
ਜਮੀਨ ਦਾ ਪ੍ਰਬੋਧ ਕਰਦਾ, ਲਗਾਨ ਇਕੱਠ ਕਰਦਾ ਤੇ ਹਿਸਾਬ ਕੌਲ ਰਖਦਾ । 


2. ਚੀਕਨ ਗੁਜਰੀ 
ਉਸ ਪਿੰਡ ਵਿਚ ਟਿਕ ਗੁਜਰੀ ਰਹਿੰਦੀ ਸੀ ਜਿਸ ਦਾ ਨਾਂ ਚੀਕਨ ਸੀ । ਆਪਣੀ ਜਵਾਨੀ 
ਵਿਚ ਉਹ ਬਹੁਤ ਖੁਸ਼-ਮਜ਼ਾਜ ਸੀ ਤੇ ਉਸ ਦੇ ਨਖ਼ਰੇ ਜਵਾਨ ਆਦਮੀਆਂ ਨੂੰ ਏਨਾ ਸਵਾਦ 
ਦੇਦੇ ਜਿੰਨਾ ਖੰਡ ਲੱਗੇ ਕੇਲੇ । ਉਸ ਦਾ ਕੰਮ ਦੁੱਧ ਵੇਚਣਾ ਸੀ । ਉਹ ਇਕ ਹਿਸੇ ਦੁੱਧ ਵਿਚ 
ਤਿੰਨ ਹਿੱਸੇ ਪਾਣੀ ਪਾਂਦੀ ਤੇ ਇਸ ਤਰ੍ਹਾਂ ਆਪਣਾ ਸੇਰ ਪੂਰੀ ਕਰਦੀ ਉਹ ਸਦਾ ਅਨੰਦ ਵਿਚ 
ਰਹਿੰਦੀ । ਹਰ ਵਕਤ ਉਹ ਨਿੱਕੇ ਨਿੱਕੇ ਵਿਆਖਿਆਨ ਕਰਦੀ ਤੇ ਪਿਛੋਂ ਮੁਸਕਰਾਂਦੀ । 
ਅਸਲ ਵਿਚ ਉਸ ਦੀਆਂ ਗੱਲਾਂ ਉਸ ਦੁੱਧ ਦਹੀ” ਨਾਲੋ“ ਜਿਹੜਾ ਉਹ ਵੇਚਦੀ ਬਹੁਤੀਆਂ 
ਮਿੱਠੀਆਂ ਹੁੰਦੀਆਂ । ਇਸੇ ਕਰਕੇ ਉਹ ਉਸ ਦੇ ਬਹੁਤ ਪੌਸੇ ਵੱਟ ਲੈਦੀ । ਜਵਾਨੀ ਵੇਲੇਂ 
ਉਸ ਦਵਾਲੇ ਪਰੇਮੀ ਇਸ ਤਰ੍ਹਾਂ ਘੇਰਾ ਪਾਂਦੇ ਹੁੰਦੇ ਸਨ ਜਿਵੇ` ਫੁੱਲਾਂ ਦੁਆਲੇ ਸ਼ਹਿਦ ਦੀਆਂ 
ਮੱਖੀਆਂ । ਉਹਨਾਂ ਵੀ ਸੰਗਤ ਵਿਚ ਉਸਨੇ ਆਪਣੇ ਦਿਨ ਬੜੀਆਂ ਮੌਜਾਂ _ਨਾਲ ਲੰਘਾਏ । 
ਢੀਕਨ ਗੁਜਰੀ ਦਾ ਨਾਂ ਆਉਦਿਆ ਹੀ ਗੱਲਬਾਤ ਚਮਕ ਉਠਦੀ । ਪਿੰਡ ਵਾਲੇ ਉਸ ਨਾਲ 
ਬੜਾ ਹਿਤ ਕਰਦੇ ਸਨ 
ਜਵਾਨੀ ਢਲ ਚੁਕੀ ਸੀ । ਪਰ ਉਹ ਅਜੇ ਵੀ ਚਮਕੀਲੇ ਕੱਪੜੇ ਪਾਂਦੀ ਸੀ । ਇਹ ਠੀਕ 
ਹੈ ਕਿ ਉਸ ਦੇ ਵਾਲ ਚਿੱਟੇ ਹੋ ਗਏ ਸਨ, ਪਰ ਉਹਨਾਂ ਦਾ ਉਹ ਕਰ ਵੀ ਕੀ ਸਕਦੀ ਸੀ । ਉਸ 
ਦੋ ਕੁਝ ਦੰਦ ਡਿਗ ਪਏ ਸਨ ਤੋਂ ਰਹਿੰਦੇ ਡਿਗਣ ਵਾਲੇ ਸਨ । ਭਾਵੇਂ ਉਸ ਦਾ ਘਰ ਵਾਲਾ 
ਢੇਰ ਚਿਰ ਪਹਿਲਾਂ ਪੂਰਾ ਹੋ ਗਿਆ ਸੀ । ਉਸ ਨੇ ਆਪਣੇ ਸੁਹਾਗ ਦੇ ਕੌਗਣ ਨਹੀ” ਲਾਹੇ ਸਨ । 
ਉਸ ਦੇ ਘਰ ਲੁਚਿਆਂ ਅਤੇ ਵਿਸ਼ਈੀ ਲੌਕਾਂ ਦਾ ਆਉਣ ਜਾਣ ਸੀ । ਕਿਉਕਿ ਇਹ ਆਖ਼ ਪ੍ਰਸਿਧ 
ਸੀ ਕਿ ਗੁਜਰੀ ਟੂਣੇ ਕਰਨ ਜਾਣਦੀ ਹੈ ਅਤੇ ਉਸ ਦੇ ਮੰਤ੍ਰੋ ਹੋਏ ਪਾਨ ਵੱਧ ਤੋਂ ਵੱਧ ਪਤੀ ਬ੍ਰਤਾ 
ਇਸਤ੍ਰੀ ਨੂੰ ਵੀ ਭਰਮਾ ਲੈਣ ਦੀ ਸ਼ਕਤੀ ਰਖਦੇ ਹਨ । ਉਸ ਦਾ ਮੋੜਿਆ ਹੋਇਆ ਤੋਲ ਵੀ ਬੜੀ 
ਸਮੱਰਥ ਸ਼ੈ ਸੀ । ਉਹ ਵੀ ਬੜੀਆਂ ਆਗਿਆਕਾਰ ਵਹੁਟੀਆਂ ਤੋ ਆਪਣੇ ਖਸਮ ਛੁਡਵਾ ਦੇ'ਦਾ । 
ਇਕ ਹੋਰ ਟੂਣਾ ਸੀ ਜਿਹੜਾ ਗਿਧ ਦੇ ਕੰਨਾਂ, ਉਲੂ ਦੇ ਮਾਸ ਡੇ ਕਲਪਨਾ ਮੱਛੀ ਤੋ“ ਬਣਾਂਦੀ ਸੀ । 
ਇਹਨਾਂ ਤਿੰਨ ਚੀਜ਼ਾਂ ਨੂੰ ਉਹ ਪੱਥਰ ਉਤੇ ਕੁਟ ਲੈਦੀ ਤੇ ਫਿਰ ਨਿੱਕੀਆਂ ਨਿੱਕੀਆਂ ਗੋਲੀਆਂ 
ਵਟ ਲੈੱਦੀ । ਫਿਰ ਉਹਨਾਂ ਨੂੰ ਧੁਪ ਵਿਚ ਸੁਕਾ ਲੈ'ਦੀ । ਇਹ ਗੋਲੀਆਂ ਉਹ ਬੜੀਆਂ 


1 


ਮਹਿੰਗੀਆਂ ਵੇਚਦੀ । ਇਹ ਇਕ ਦੌ ਦਿਨਾਂ ਦੇ ਬਹੇ ਠੰਡੇ ਪਾਣੀ ਨਾਲੇ ਖਾਣੀਆਂ ਹੰਦੀਆਂ । 
ਜੇ ਕੋਈ ਪਰੇਮੀ ਕਿਸੋਂ ਇਸਤ੍ਰੀ ਨੂੰ ਇਕ ਵੀਂ ਖੁਵਾਣ ਵਿਚ ਸਫਲ ਹੋਂ ਜਾਂਦਾ ਤਾਂ ਪਹਿਲਾਂ ਭਾਵੇ” 
ਉਹ ਕਿੰਨੀ ਵੀ ਪਵਿਤ੍ਰ ਹੁੰਦੀ, ਉਸ ਨੂੰ ਆਪਣੇ ਪਤੀ ਦਾ ਕੋਈ ਖਿਆਲ ਨ ਰਹਿੰਦਾ । ਰ੍ 
3. ਕਮਲਾ ਆਪਣੀ ਜਵਾਨੀ ਵਿਚ ਪਰਵੇਸ਼ ਕਰਦੀ ਹੈ 

ਚਰਲਾਦਾਰ ਦੀ ਧੀ ਦੀ ਸਦਰਤਾ ਅਜਿਹਾ ਵਿ ਹੈ ਜਿਸ ਦਾ ਵਿਸਰ ਵਿਚ 

ਹੁ ਹੈ । ਉਸ ਦੀ ਅਵਾਜ਼ ਕੌਇਲ ਵਰਗੀ ਸੀ । ਉਸ ਵਾਲ 

ਨ ਡਾ ਵਗ ਨਨ ਤਕ ਕਣ ਤੇ ਲੇ ਕਰ ਆ 


ਲਿਟਾਂ ਵਿਚ ਅਪਾਗਜਤ ਦਾ ਗੂਭ੍ਾ ਨੀਲਾ ਫੁੱਲ ਉਸ ਦੀਆਂ ਦੋ ਜੰਦਰ ਅੱਖਾਂ ਦੀ ਬਰਾਬਰੀ ਨਹੀਂ 
ਕਰ ਸਕਦਾ ਸੀ । ਜਦੋਂ ਉਹ ਬਲਦੀ ਅੱਗ ਦੇ ਰੇਗ ਦੇ ਕਪੜੇ ਪਾਉਦੀ ਤਾਂ ਉਸ ਦੀ ਸੰਦਰਤਾ 
ਅਭਾਸ਼ ਦੇ ਤਾਰਿਆਂ ਨੂੰ ਮਾਤ ਪਾ ਦੇਦੀ । 


ਉਹ ਆਪਣੀਆਂ ਸਖੀਆਂ ਦੇ _ਨਾਲ _ਇਸ਼ਨਾਨ_ਕਰਨ ਗਈ । ਪੌੜੀਆਂ ਉੱਤੇ 
ਕਰਉ ਇਆ ਅਤੇ ਪੈਰ ਧੌਤੇ । ਓਥੇ ਉਸ ਨੂੰ ਉਸ ਦੇ ਪਿਤਾਂ ਦੇ ਕਾਰਕੁਨ 
ਨੇ ਵੇਖ ਲਿਆ । ਅਤੇ ਜਦੋਂ” ਉਸ ਨੇ ਪਾਂਣੀ_ਵਿਚ ਛਾਲ ਮਾਰੀ ਤਾਂ ਇਕ ਪ੍ਰੋ ਖਿੜ ਹੋਏ 
ਕੰਵਲ ਵਾਂਗ ਉਸ ਦਾ ਮੁਖੜਾਂ ਉਤੇ ਟਿਕਿਆ ਚਿਹਾਂ । ਬਾਂਕੂਲ ਬਿਰਖ ਦੀ_ ਫੁੱਲਾਂ ਵਾਲੀ ਇਕ 
ਟਾਹਣੀ ਪਿਛੇ ਲੁਕ ਕੇ ਕਾਰਕੁਨ ਭੁੱਖੀਆਂ ਅੱਖਾਂ ਨਾਲ ਉਸ ਵਲ ਵੇਖਦਾ ਰਿਹਾ । ਫਿਰ ਇਸ਼ਨਾਨ 
ਤੋਂ ਪਿਛੋਂ ਜਦੋਂ ਉਹ ਮਟਕ ਨਾਲ ਟੁਰਦੀ ਟੁਰਦੀ ਆਪਣੇ ਘਰ ਵਲ ਨੂੰ 'ਆਈ ਤਾਂ ਕਾਰਕ੍ਨ 
ਆਪਣੀ ਥਾਂ ਬਦਲ ਕੇ ਕਾਦੰਬ ਰੁਖ ਪਿਛੇ ਜਾ ਲੁਕਿਆ ਤਾਂ ਜੋ ਉਸ ਦੀ ਚੁੰਧਿਆ ਦੇਣ ਵਾਲੀ 
ਸੰਦਰਤਾ ਦਾ ਅੱਖ ਭਰ ਕੇ ਦਰਸ਼ਨ ਕਰ ਸਕੇ । ਓ 
ਪਰ ਉਸ ਨੇ ਮੂੰ ਹੋ ਕੋਈ ਗੱਲ ਨ ਕੱਢੀ । ਆਪਣੀ ਅੰਦਰਲੀ ਅੱਗ ਨੂੰ ਉਸ ਨੱਪੀ ਰਖਿਆ 
ਅਤੇ ਆਪਣੀ ਭੜਕਦੀ ਲਾਲਸਾ ਮਿਟਾਉਣ ਲਈ ਉਹ ਵਿਉੱਤ ਸੋਚਣ ਲੱਰਾ । 
4. ਕਾਰਕੁਨ ਅਤੇ ਗੁਜਰੀ 
ਚਕਲਾਦਾਰ ਦੇ ਘਰ ਆਮ ਆਉਂਦੀ ਜਾਂਦੀ ਸੀ । ਉਥੇ ਉਹ ਖੋਇਆ, 
___ (੨੬੦ ਰਲ ਨਾਲ_ਘੁਲੀ ਮਿਲੀ ਹੋਈ ਸੀ । ਜਦ ਉਹ 
ਟਕਠੀਆਂ ਤਾਂ ਮਿਠੀਆਂ ਘੜੀਆਂ ਗੱਲਾਂ ਵਿਚ ਲੰਘਾਦੀਆਂ । 
ਰਿ ੬ ਖੁ ਉਕ= ਦਾ ਪਤਾ ਲਗ_ਗਿਆ_ਅਤੋਂ ਨਾਲ ਹੀ ਗੁਜਰੀ ਦੇ 
ਦੇ ਅਸਚਰਜ ਟੂਣਿਆੰ ਦਾ । ਉਸ ਨੇ ਆਪਣੇ ਮੂੰਹ ਵਿਚ ਇਕ ਪਾਨ ਪਹਿਲਾਂ ਹੀ ਪਾਇਆਂ 
ਰੋਇਆ ਸੀ ਪਰ ਉਸ ਵਿਚ ਚੂਨਾ ਪਾਣਾ ਭੁੱਲ ਗਿਆ, ਜਿਸ ਤੋਂ ਬਿਨਾਂ ਪਾਨ ਦਾ ਕੌਈ 
ਸਵਾਦ ਨਹੀਂ ਆਉਦਾ । ਉਹ ਪੌਲੇ ਪੈਰੀ ਗੁਜਰੀ ਦੇ ਘਰ ਗਿਆਂ । ਗੁਜਰੀ ਨੇ ਪੁੱਛਿਆ 
ਉਸ ਆਉਣ ਦੀ ਕਿਸ ਤਰ੍ਹਾਂ ਕਿਰਪਾ ਕੀਤੀ ਹੈ “ਸੈਂ ਇਕ ਪਾਨ ਖਾਧਾ ਪਰ ਮੇਰੇ ਘਰ ਚੂਨਾ 
ਕੋਈ ਨਹੀਂ' ਸੀ । ਮੈ ਤੇਰੇ ਕੋਲ ਥੋੜਾ ਜਿਹਾ ਚੂਨਾ ਲੈਣ ਆਇਆ ਹਾਂ” ਕਾਰਕੂਨ ਨੇ ਦੱਸਿਆਂ । 
“ਪਰ ਸੋਰੇ ਕੌਲ ਤੈਨੂੰ ਦੇਣ ਲਈ ਪੈਸਾ ਕੋਈ ਨਹੀਂ” ।” ਗੁਜਰੀ ਨੌ ਹਸ ਕੇਂ ਕਿਹਾ “ਸੌਂ ਨ ਪਾਨ 


ਵੇਚਦੀ ਹਾਂ ਨ ਚੂਨਾ । ਅਤੇ ਜੇ ਕਿਸੋ ਨੂੰ ਦਿਆਂ 
1 ਜੇ ਤਾਂ ਪੈਸੇ ਨਹੀਂ 
ਬੀਨ ਪਧ,ਦ ਵਨ. ਨੰ ਹਟ ਨ 
ਪਰ ਰੇ ਗੁੱਜਰ ਨੇ ਟਿਕਚਰਾਂ ਦੀ ਬਹੁਤ ਸਮਗ੍ਰੀ ਤੈਨੂੰ ਦਿਤੀ ਹੈ। ਤੇਰਾ ਸਿਰ ਚਿੱਟਾ 
ਹਨ, ਮੁਕੀਆਂ ਗੁਜਰੀ ਨੇ ਮੋੜਵੀ' ਟਕਾਈ : ਜਿਓ” ਜਿਓ” ਮਿਰਚ 
ਲੌਕ ਧਸੰ ਨੇ ਹੂ” 
ਜੂ ਆ ਦੇ ਹੇ ਜੇ ਨੈ ਆਪਣ ਤਾ ਨ ਵਨ ਅਬ ਰਲ 
ਬੀ । ਹੁਣ, ਕਾਰਕੁਨ, ਤੂੰ ਮੈਨੂੰ ਇਹ ਦਸ ਕਿ ਤੂੰ ਅਸਲ ਵਿਚ ਆਇਆ ਕਿਸ ਕੰ 
ਆ ਨੇ ਉਸ ਨੂੰ ਬਹਾ ਦਿਤਾ । ਆਪਣੇ ਹੱਥਾਂ ਨਾਲ ਕਥਾ ਲਾ ਕਾ 
੬ ਛਿਕਣ ਲਈ ਕਿਹਾ । ਹੁੱਕੇ ਦਾ ਅਨੰਦ ਲੈ'ਦਿਆਂ ਉਸ 
ਹਮ ਦੀ ਗੱ ਚ । "ਬੀ ਵੀ ਜਵਾਨ ਸੈ” ਜਦੋ” ਤੇਰੇ ਉਤੇ ਇਕ 
ਤਤ ਤਾਂ ਹ. ਤਾਂ ਇਸ_ ਤਰ੍ਹਾਂ ਸੀ ਜਿਵੇਂ ਕਾਂਗ ਚੜ੍ਹੀ ਹੋਈ ਹੰਦੀ ਏ । ਤੈਨੂੰ ਪਤਾ 
ਤਉ ਂ ਜਜ਼ਬੇ ਮਨ ਨੂੰ ਕਿਵੇ“ ਕਲੇਸ਼ ਦਿੰਦੇ ਨੇ । ਮੈ ਤੈਨੂੰ ਦੱਸਦਾ ਹਾਂ ਕਿ ਸੈ ਕਿਸ 
4੧: ਵਿ ਦਾਤ ਹੀ ਤਮਗਾ ਵਖ ਬੈਨ ਨਰ ਾ 
ਆ ਿੰਦ । ਪਿਆਰੀ ਗੁਜਰੀ ! ਮੈਨੂੰ ਆਪਣੀ ਜਾਨ ਦੀ ਕਸਮ, ਮੈਨੂੰ ਉਹ, ਕੁੜੀ 
ਰਿ । ਜੋ ਤੂ ਨ ਕਰਕੇ ਦਿਤਾ ਤਾਂ ਮੈ ਏਥੇ ਆਪਣਾ ਖੂਨ ਕਰ ਲਵਾਂਗਾ । ਮੈਨੂੰ ਨੀ 
ਮਾਰ ਲੈ ਪਰ ਮੋਰੀ ਬਾਂਹ ਨ ਛੱਡੀ' । ਹਾਂ, ਇਹ ਆਖ ਕੇ ਉਸ ਨੇ ਤਰਲੇ 0 
1੯੨ ਜੀ 
'ਹ ਵਟ ਲਿਆਂ ਅਤੋਂ ਕਿਹਾ ''ਮੈ' ਤੈਨੂੰ ਤਾੜਨਾ ਕਰਦੀ ਹਾਂ 
ਕਿ 
ਨੋ ਰਤ ਨਰ ਜੜ ਸਣ ਲੜਾ ਤਨ ਨਰ ਦਾ 
੧ ਹੈ । ਇਸ ਤਰ੍ਹਾਂ ਫਜ਼ੂਲ ਕੌਮ ਵਿਚ ਤ੍ਰ ਆਪਣੀ ਜਵਾਨੀ 
ਲੀ ਮਲਾਹ ਦੱ 
ਉਤੇ ਕਾਰਕੁਨ ਨੇ ਗੁਜਰੀ” ਦੇ ਪੈਰੀ" ਪੈ 
ਗੁ ਕੋ ਕਿਹਾ '“ । 
ਨ 
, ਪਰ ਸੋ 
ਵਿ ਦਿਲ ਜਿਸ ਵਿਚਜ ਹਹੰਜਨ, ੧੩6੪੧॥=੧੨੨-" 
5. _ਸਨੇਹਾ ਲੈ ਜਾਣ ਵਾਲੇ ਦਾ ਇਨਾਮ 
170401-04-14 
੪੯ ੬ ਰਿਹਾ । ਫਿਰ ਇਕ ਦਿਨ ਉਸ ਨੇ ਕਮਲਾ ਦੇ 


“ਰੀ ਜਗ 1 ਤੂੰ ਕਈ ਅਨੁਮਾਨ ਹੀ ਹੋ ਸਕਦਾ ਕਿ ਸੌ ਇਕ ਓਪਰਾ ਆਦਮੀ, 


ਤੈਨੂੰ ਕਿੰਨਾ ਪਿਆਰ ਕਰਦਾ ਹਾਂ । ਤੇਰੀਆਂ ਅੱਖਾਂ ਦੀ_ ਇਕ ਬੁਝੇ ਹੋਏ ਮਨ ਨੂੰ 
ਸਰਜੀਤ ਕਰ ਸਕਦੀ ਹੈ । ਮੋਰਾ ਇਹ ਆਸ_ ਕਰਨਾ ਕਿ ਰੇ ਹਵਾਲੇਂ 
-ਕਰ ਦੇਵੇਗੀ, ਕੀ ਬਹੁਤ ਦੂਰ ਦੀ ਗੱਲ ਹੈ ? ਮੈ ਇਸ ਚਿੱਠੀ ਰਾਹੀਂ ਆਪਣਾ ਸਭ ਕੁਝ ਤੋਰੇ , 
ਹਵਾਲੇਂ ਕਰਨ ਦਾ ਇਕਰਾਰ ਕਰਦਾ ਹਾਂ । ਮੈ” ਤੇਰੇ ਲਈ ਆਪਣੀ ਜਾਨ ਵੀ. ਦੇਣ ਨੂੰ ਤਿਆਰ 
ਹਾਂ । ਤੂੰ ਹੀ ਮੋਰਾ ਧਰਮ, ਮੇਰੇ ਪਰਾਣ ਅਤੇ ਮੌਰਾ ਸਭ ਰਰੀ ਛਾਤੀ ਦੇ ਫੁੱਲਾਂ 
-ਦਾ ਹਾਰ ਹੈ' । ਜੇ ਮੈ' ਤੰਨੂੰ ਇਕ ਦਿਨ ਨ ਵੇਖਾਂ ਤਾਂ ਮੋਰਾ ; ਹੋ ਜਾਂਦਾ ਹੈ । ਮੋਰੀ 
ਆਤਮਾ ਮੋਰੇ ਗ਼ਮ ਦੇ ਭਾਰ ਬੱਲੋ ਦਬੀ ਹੋਈ ਹੈ ਹਾਂ ਤਾਂ ਬਿਰਖ 


ਦਇਆ ਨਹੀਂ ਆਵੇਗੀ ?'” ਇ 
ਗਜਰੀ ਚਿੱਠੀ ਲੈ ਕੇ ਕਮਲਾ ਕੋਲ ਗਈ । ਉਸ ਨੇ ਇਸ ਨੂੰ ਦੇ ਪਲੇ 


ਲਾਹਮੇ ਕਰ ਦੇ'ਦੀ । ਉਸ ਵੇਲੋ ਸ਼ਹਿਦ ਦੀਆਂ ਮੱਖੀਆਂ ਪਾਣੀ ਦੇ ਕਮਲ ਨੂੰ ਛਡ ਕੇ ਧਰਤੀ 
`ਦੇ ਇਸ ਹੋਰ ਵੀ ਸੁੰਦਰ ਕਮਲ ਵਲ ਆ ਜਾਂਦੀਆਂ । 

ਪਿਆਰੇ ਮਾਲਤੀ ਫੁੱਲਾਂ ਦਾ ਇਕ ਹਾਰ ਉਸ ਦੀ ਛਾਤੀ ਨੂੰ ਸਜਾ ਰਿਹਾ ਸੀ । ਜਿਸ ਵੇਲੋ 
ਗੁਜਰੀ ਉਸ ਦੇ ਨੇੜੇ ਆਈ ਤਾਂ ਉਸ ਨੇ ਬਨਾਵਟੀ ਗੁੱਸੇ ਨਾਲ ਕਿਹਾ । ਗੁਜਰੀਏ ਜਿਹੜਾ ਦਹੀ” 
ਤਰੰਸਾਡੇ ਘਰ ਦੇ'ਦੀ ਏ' ਉਹ ਖਟਾ ਹੁੰਦਾ ਏ। ਤੇਰਾ ਮੱਖਣ ਵੀ ਤਾਜ਼ਾ ਨਹੀ” ਹੰਦਾ। ਸੋ” 
(ਇਹ ਸਭ ਗੱਲਾਂ ਆਪਣੇ ਪਿਤਾ ਜੀ ਨੂੰ ਦਸ ਦਿਆਂਗੀ । ਉਹ ਤੈਨੂੰ ਧਿੰਡੋ ਬਾਹਰ ਕੱਢ ਦੇਣਗੇ ।” 


ਗੁਜਰੀ 

ਇਹ ਜਾਰਾ ਦੋਸ਼ ਮੇਰੀ ਵਡੇਰੀ ਉਮਰ ਅਤੇ ਮੋਰੀ ਭੈੜੀ ਕਿਸਮਤ ਦਾ ਹੈ । ਜਦੋਂ” ਮੈਂ 
ਜਵਾਨ ਸਾਂ ਤਾਂ ਲੋਕਾਂ ਨੂੰ ਮੋਰਾ ਦਹੀ” ਅਤੇ ਮੱਖਣ ਮਿੱਠਾਂ ਲਗਦਾ ਸੀ । ਤੋ ਮੈ ਇਕ ਸੇਰ ਦੁਧ 
'ਵਿਚ ਸੱਤ ਸੋਰ ਪਾਣੀ ਮਿਲਾ ਦੇ'ਦੀ ਤਾਂ ਵੀ ਲੋਕੀ ਖਾਲਸ ਦਹੀ ਦੇਣ ਲਈ ਮੋਰੀ ਉਸਤਤ 
ਕਰਦੇ । ਮੇਰੇ ਸੱਖਣ ਅਤੇ ਦਹੀਂ ਦੀ ਬੜੀ ਮੰਗ ਜੀ । ਆਪਣੇ ਛਾਤੇ ਦਵਾਲੋਭੌੱਦੀਆਂ ਮਧੂ 
ਮੱਖੀਆਂ ਵਾਂਗ ਇਹ ਲੋਕ, ਮੋਰੀਆਂ ਜਿਫ਼ਤਾਂ ਕਰਨ ਲਈ ਮੇਰੇ ਘਰ ਇਕੱਠੇ ਰੋ ਜਾਂਦੇ । ਮੇਰੇ 
-ਖੱਟੋ ਦਹੀਂ ਦਾ ਉਸ ਵੇਲੋਂ ਮਿਠਾ ਸੁਆਦ ਹੁੰਦਾ ਸੀ । ਹੁਣ ਮੋਰੀ ਜਵਾਨੀ ਢਲ ਗਈ ਹੈ ॥ 


ਹੁਣ ਜੋ ਮੈ ਖਾਲਸ ਦੁੱਧ ਤੋ“ ਵੀ ਦਹੀਂ ਬਣਾਵਾਂ ਤਾਂ ਲੋ 
ਰ੍ ਕੱਢੇ ਨੇ । ਹੁਣ ਮੈ ਮੱਖਣ ਵਨਾਣ ਵੇਲੇ ਭੜਾ ਅਨ ਰਖਦੀ ਹਾ ਦੀ 
| ਮੋਰੇ ਕੰਮ ਦੀ ਤਾਰੀਫ਼ ਵਿਚ ਇਕ ਸ਼ਬਦ ਵੀ ਨਹੀਂ_ਕਿਹਾ । ਅੱਜ ਤੌਂ ਪਿਛੋ ਕੁੜੀਏ 


ਕਵੀ ਈਸ਼ਨ ਦੁਖੀ ਹੋ ਕੇ ਆਖਦ: ਹੈ : “ਕਿੰਨ 
ਗੁਜਰੀ ਦੀ ਪਿਆਲੀ ਸਖਣੀ ਰਹੇਗੀ ।'' ਵੀ 


__ ਗੁਜਰੀ 

-_ ਰੂਪ ਮਤੀਏ ! ਤੇਰੇ ਤੇ ਜਵਾਨੀ ਚੜ੍ਹ ਆਈ ਹੈ । ਪਰ ਤੁੰ ਇਕ ਚ 
] ਜੀਵਨ ਜੀਓ ਰਹੀ ਏ । ਜਦੋ” ਵੱਲ ਖਿੜਦਾ ਤਾਂ ਮਧੂ ਮੱਖੀਆਂ ਦੁਆਲੇ ਆ ਹਿੱਕ 
| ___-. ' ਓਸ ਆਉਂਦੀ । ਮੈਨੂੰ ਤਰੇ ਵਲੋ“ ਬੜਾ 
| ਅਫ਼ਸੋਸ ਤੂੰ ਆਪਣੀ ਜਵਾਨੀ ਨੂੰ _ਸਜਾਣ ਲਈ 
: ਕੋਈ ਸਵਾਦ ਏ ? ਕਿਸੇ ਹੌਰ ਲੇ ਆਪ ਹਾਰ ਗ੍ਰੰਦਦੀ ਹੈ' । ਇਸ ਵਿਚ ਵੀ 


ਕੂ ਤਰ 
ਲੁਕਾ ਕੇ ਰਖਦੀ ਹੈ” ? ਜੇ ਤ੍ਰ ਵਿਆਹੀ ਹੋਈ ਹੁੰਦੀ ਤਾਂ ਮੈ” ਤੇਰੇ 
__ , (੩੨੩ ਹੁੰ ਤੇਰੇ ਪੜੀ ਨੂੰ ਬੜਾ ਵਧੀਆ ਦਹੀ” 
ਜਦੋਂ ਕਮਲਾ ਨੇ ਗੁਜਰੀ ਦੇ ਇਹ ਸ਼ਬਦ ਸੁਣੇ ਤਾਂ ਉਹ ਉਸ ਦੇ ਕੇ 
|! ਜ਼ਰੀਂ ਕਰਿਣ ਲੱਗੀ ! “ਗੁਜਰੀ, ਸੌ" ਤੈਨੂੰ ਆਪਣੇ 2-06%---/... 
| “੫੩ ਨੂੰ ਆਪਣੇ ਵਿਆਹ, ਬਾਰੇ ਬੜੀ ਅਦਵੁਤ ਕਥਾ 
“'ਇਸ ਜਗ ਵਿਚ ਤੇ, ਸੱਚੀ” ਕੋਈ ਹੈ ਨਹੀਂ ਜਿਹੜਾ ਮੋਰੇ ਬਰਾਬਰ ਦਾ ਹੋਵੇ । ਸੈ ਆਪਣਾ 
ਹਾਰ ਕਿਸ ਦੇ ਗੱਲ ਪਾਵਾਂ । ਮੈ” ਤੈਨੂੰ ਆਪਣੇ ਪਿਛਲੇ ਜਨਮ ਦੀ ਕਥਾ ਸੁਣਾਂਦੀ ਹਾਂ । ਸਵਰਗ ਵਿਚ 
| ਮੈਂ ਕਾਮ ਢੇਤਤਾ ਦੀ ਪੜਨੀ ਰਤੀ ਸਾਂ । ਇਕ ਸਰਾਪ ਕਰਕੇ ਮੈ ਅਤੇ ਮੋਰਾ ਪਤੀ ਕਾਮ ਦੁਨੀਆ 
] ਦੇ ਦੂਖਾਂ ਵਿਚ ਹਿਸਾ ਵੰਡਾਣ ਆ ਗਏ ।_ ਮੋਰਾ ਆਕਾਰ ਵੇਖ ! ਕੀ ਇਹ ਚੈਦਰਮਾ ਨਾਲੋ” 
ਵਧ ਨਹੀਂ ਚਮਕਦਾ ? ਕਿਹੜਾ ਨਾਸ਼ਮਾਨ ਪ੍ਰਾਣੀ ਹੈ ਜਿਹੜਾ ਮੋਰੇ ਲਈ ਯੋਗ ਵਰ ਰੋਵੇ ? 
ਪਰ ਇਕ ਹੌਰ ਵੀ ਕਾਰਨ ਹੈ ਜਿਸ ਕਰਕੇ ਮੈਨੂੰ ਵਿਆਹ ਨਹੀਂ“ ਕਰਵਾਣਾ ਚਾਹੀਦਾ । ਜੋ ਮੈ 
ਕਿਸੇ ਹੌਰ ਨੂੰ ਆਪਣਾ ਪਤੀ ਚੁਣ ਲਵਾਂ ਤੇ ਮੋਰਾ ਮਾਲਕ _ਕਾਮ ਕਿਸੇ ਦਿਨ ਮੌਰੇ ਕੌਲ ਆ 
ਜਾਵੇ ਮੈ ਆਪਣੀ ਕੀਤੀ ਉਸ ਤੱ“ ਕਿਵੇ“ ਬਖਸ਼ਾਵਾਂਗੀ । ਇਸ ਲਈ ਮੈ ਸਾਰੀ ਉਮਰ ਕਵਾਰੀ 
- “੭੬੩੬੬ ਪੈ ਕੱ ਦੇਵਤਾ ਦਾ ਝੰਡਾ ਲਾ ਕੇ _ਆਪਣੀ ਜਵਾਨੀ ਦੀ 
ਦਰ ਵਿਚੋਂ“ ਹੌਲੀ ਹੌਲੀ 
ਰਾਵ ਹੱਲੀ ਚਲਾ ਕੇ ਲੌ ਜਾਵਾਂਗੀ ਅਤੇ ਅਖੀਰ ਤਕ 
ਗੁਜ਼ਰੀ ਕਮਲਾ ਦੀਆਂ `ਚਤਰ ਤੇ ਹਸਾਉਣੀਆਂ ਗੱਲਾਂ ਉਤੇ ਬੜੀ ਖੁਸ਼ ਰਈ ਅਤੇ ਉ 
ਫਲ ਹਜ ਬਿਸ ਦੇ ਵਾਲ ਖਿਠਰ ਕੇ ਫਸ ਚੇ ਧਰ ਰੇ, 


ਗੁਜਰੀ 

“ਸੋ ਵੀ ਤੈਨੂੰ 'ਇਕ ਸੱਚੀ ਕਹਾਣੀ ਦੱਸਦੀ ਹਾਂ ਜੇ ਤ੍ੰ` ਇਸ ਨੂੰ ਸੱਚ ਮੈਲੇ ਤਾਂ । ਕੁਝ 
“ਦਿਨ ਹੋਏ ਮੈ“ ਸਵਰਗ ਦੀ ਯਾਤਰਾ ਤੇ ਗਈ । ਮੈ" ਓਥੇ ਦਹੀਂ ਗਈ ਸਾਂ । ਰਾਹ ਵਿਚ 
ਮੈਨੂੰ ਤੇਰਾ ਕਾਮ ਦੇਵਤਾ ਮਿਲ ਗਿਆ । ਤੋਰੇ ਤੱ ਵਿਛੜਿਆ ਉਹ ਪੀਲਾ ਪੈ _ਗਿਆ _ਲਗਦਾ 
ਸੀ । ਮੈਨੂੰ ਉਥੇ ਵੇਖ ਕੇ ਬਹੁਤ ਪ੍ਰਸੈਨ ਹੋਇਆ । ਮੇਰੇ ਕੋਲ ਆ ਕੇ ਉਸ ਨੇ ਕਿਹਾ, ''ੜੂੰ ਮਾਤ 
ਲੌਕ ਤੋਂ ਆਈ ਹੈ' । ਤੇਰਾ ਕੰਮ ਦੁਧ ਦਹੀ" ਵੇਚਣਾ ਹੈ ਤੋ ਤ੍ਰੰ ਰਾਜਿਆਂ ਦੇ ਮਹਿਲਾਂ ਵਿਚ ਜਾਂਦੀ 
ਰਹਿੰਦੀ ਹੈ । ਹੇ ਗੁਜਰੀ ! ਹੂੰ ਉਥੇ ਮੈਰੀ ਰਤੀ ਤੇ ਨਹੀ" ਵੇਖੀ ਕਿਧਰੇ ? ਮੈਨੂੰ ਸੱਚ ਮੁੱਚ ਦਸੀ” । 
`ਓਡੀ ਹੀ ਬੇਚੈਨੀ ਨਾਲ ਮੈ” ਉਸ ਨੂੰ ਕਿਹਾ: ਹਾਂ ਉਸ ਨੂੰ ਜਾਣਦੀ ਹਾਂ । ਉਸਨੇ ਇਕ ਵੱਡੇ ਰਈਸ ਦੇ 
ਘਰ ਜਨਮ ਲਿਆ ਹੋਇਆ ਹੈ ਅਤੇ ਉਸ ਦੀ ਸੁੰਦਰਤਾ ਉਸ ਘਰ ਦਾ ਚਾਨਣ ਹੈ । ਮਾਤ ਲੌਕ 
-ਵਿਚ ਉਸਦਾ ਨਾਂ ਕਮਲਾ ਹੈ । ਅਤੇ ਫਿਰ ਮੈ' ਉਸ ਨੂੰ ਤੇਰੇ ਮਾਪਿਆਂ ਬਾਰੇ ਸਭ ਕੁਝ ਦੱਸਿਆ ।'” 


“ਉਹ ਖਲੋਤਾ ਹੋਇਆ ਸੀ । ਪਰ ਜਦੋ ਉਸ ਮੈਥੋਂ ਇਹ ਸਭ ਕ੍ਝ ਸੁਣਿਆ ਤਾਂ ਨੀਵੇ” 
ਹੋ ਕੇ ਮੈਨੂੰ ਮਥਾ ਟੇਕਿਆ ਅਤੇ ਫਿਰ ਬੜੇ ਧਿਆਨ ਨਾਲ ਉਸ ਨੇ ਤੋਰੇ ਨਾਂ ਇਕ ਚਿੱਠੀ ਲਿਖੀ । 
-ਇਹ ਮੈ ਤੋਰੇ ਲਈ ਲੈ ਆਈ ਹਾਂ । ਇਸ ਚਿੱਠੀ ਵਿਚਲੀਆਂ ਗਲਾਂ ਪੜ੍ਹ ਤੇ ਤੈਨੂੰ ਪਤਾ ਲਗ 
ਜਾਏਗਾ ਕਿ ਉਹ ਤੈਥੋਂ ਵਿਛੜ ਕੇ ਕਿੰਨਾ ਦੁਖੀ ਹੈ । 

“ਸੋਚ ! ਮੈ' ਤੋਰੇ ਲਈ ਕਿੰਨਾ ਕੁਝ ਕੀਤਾ ਹੈ । ਤੇਰੇ ਲਈ ਮੈ ਧਰਤੀ ਤੱ“ ਸਵਰਗ 
ਸਾਰਾ ਪੈਂਡਾ ਮਾਰਿਆ । ਹਜ਼ਾਰਾਂ ਪੌੜੀਆਂ ਮੈ” ਚੜ੍ਹੀ ਕਿਉਕਿ ਸਵਰਗਾਂ_ਨੂੰ ਲਗੀ 
ਕਈ ਮੀਲ ਲੰਮੀ ਹੈ । ਹਾਏ ! ਕਿੰਨੀ ਪੀੜ ਹੁੰਦੀ ਏ । ਪੌੜੀਆਂ ਚੜ੍ਹਦਿਆਂ ਮੈ” 
_ _ ੭ ਵੀ ਨ ਪੁਜਾਰਨ ਹੀ ਤੇਰੇ ਲਈ ਏਨਾ 

1 


ਕਵੀ ਡੀਸ਼ਨ ਆਖਦਾ ਹੈ, ਕਿ ''ਹਾਂ ਗੁਜਰੀ, ਤੈਨੂੰ ਤੇਰੀ ਮਿਹਨਤ ਦਾ ਪੂਰਾ ਇਨਾਮ 
ਮਿਲਣਾ ਚਾਹੀਦਾ ਹੈ, ਪਰ ਪਹਿਲਾਂ ਚਿੱਠੀ ਪੜ੍ਹੀ ਜਾਣੀ ਚਾਹੀਦੀ ਹੈ । 

ਚਿੱਠੀ ਪੜ੍ਦਿਆਂ ਸਾਰ ਹੀ ਗੁੱਸੇ ਨਾਲ ਕਮਲਾ ਦੇ ਸਾਰੇ ਆਕਾਰ ਵਿਚ ਅੱਗ ਲਗ ਗਈ । 
-ਉਹ ਇਸ ਤਰ੍ਹਾਂ ਲਗਦੀ ਸੀ ਜਿਵੇ“ ਕੋਈ ਫੁੱਲਾਂ ਦਾ ਬਾਗ ਸੜ ਰਿਹਾ ਹੋਵੇ । ਖੂਨ ਉਸ ਦੋ ਸਿਰ ਨੂੰ 
`ਚੜ੍ਹ ਗਿਆਂ ਤੇ ਉਸ ਦਾ ਦਿਲ ਜ਼ੋਰ ਨਾਲ ਧੜਕਣ ਲਗ ਪਿਆ । ਪਰ ਆਪਣੇ ਤਾਵਾਂ ਨੂੰ ਦਬਾ 
ਕੇ ਉਜ ਨੇ ਫੋਕੀ ਮ੍ਸਕਾਨ ਨਾਲ ਕਿਹਾ, ਹਾਂ ਮੋਰੀ ਪਿਆਰੀ ਗੁਜਰੀ ! ਤੂੰ ਮੇਰੇ ਲਈ ਸਵਰਗ 
ਤਕ ਦਾ ਪੈੱਡਾ ਮਾਰਿਆ । ਤੈਨੂੰ ਤੇਰੀ ਮਿਹਨਤ ਦਾ ਚੋਖਾ ਬਦਲਾ ਮਿਲਣਾ ਚਾਹੀਦਾ ਹੈ। ਆਪਣੇ 
ਕਾਮ ਤੋਂ ਵਿਛੜੀ ਮੈ“ ਬੜੇ ਦੁਖੀ ਦਿਨ ਕੱਟ ਰਹੀ ਹਾਂ । ਪਰ ਲਗਦਾ ਹੈ ਕਿ ਤੇਰੀ ਸਹਾਇਤਾ 
ਨਾਲ ਮੋਰਾ ਜੀਵਨ ਬਦਲ ਜਾਏਗਾ । ਕਾਮ ਦੇਵਤਾ ਭਝਾ ਦੇਖਣ ਨੂੰ ਕਿਹੋਂ ਜਿਹਾ ਹੈ । ਮੈ” ਤੇ 
“ਕਿੰਨੇ ਚਿਰ ਤੋ ਉਸਨੂੰ ਵੇਖਿਆ ਹੀ ਨਹੀਂ" 


ਗੁਜਰੀ 
''ਉਹ ਕੱਤਕ ਦੌਵਤੇ ਵਾਂਗ ਸ੍ਰੰ ਦਰ ਹੈ । ਉਸ ਦੇ ਸਿਰ ਦੁਆਲੋਂ ਚੈਨ ਦੀਆਂ ਕਿਰਨਾਂ 


ਵਰਗਾ ਚੱਕਰ ਹੈ । ਉਸ ਤੈਨੂੰ ਅਸ਼ਨਾਨ ਕਰਦੀ ਨੂੰ ਵੇਖਿਆ । ਉਸ ਵੇਲੇਂ ਉਹ ਬਾਕੁਲ ਦੇ ਬਿਰਖ 


ਰੇਠ ਖਲੌਤਾ ਸੀ । ਜਢੋ' ਉਹ ਤੇਰੀ ਗੱਲ ਕਰਨ ਲਗਦਾ ਹੈ ਤਾਂ ਉਸ ਦਾ ਗਲਾ ਭਰ ਆਉਦਾ 
ਹੈ ਤੇ ਉਸ ਦੇ ਮੂੰਹੋ“ ਹਾਏ ਹਾਏ ਨਿਕਲਦੀ ਹੈ । ਉਸ ਦੀਆਂ ਅੱਖਾਂ, ਜੇ ਤੋ ਇਕ ਵਾਰ_ ਉਨ੍ਹਾਂ ਨੂੰ 
ਵੇਖ ਲਵੇ" ਤਾਂ, ਤੈਨੂੰ ਖਿੱਚ ਲੈਣਗੀਆਂ ਜਿਵੇ ਉਹਨਾਂ ਨੇ ਹੋਰ ਕਈ ਇਸਤ੍ਰੀਆਂ ਨੂੰ ਖਿਚਿਆ ਹੈ । 
ਉਹ ਤੇਰੇ ਪਿਤਾ ਜੀ ਦੇ ਅਧੀਨ ਹੀ ਇਕ ਅਫ਼ਸਰ ਹੈ, ਕਮਲਾ ।'” 

“ਤੇਰੀ ਮਿਹਨਤ ਦੇ ਇਨਾਮ ਬਦਲੋ ਮੈ' ਤੈਨੂੰ ਕੀ ਦੇ ਸਕਦੀ ਹਾਂ ? ਪਰੌੜ੍ਰ_ ਕੁਝ ਲੰ 
ਹੀ ਜਾ ।' ਇਹ ਆਖ ਕੇ ਕਮਲਾ ਨੇ ਆਪਣੇ ਗੱਲ ਦਾ ਹਾਰ ਚੁੱਕਿਆ ਜਿਵੇ ਗੁਜਰੀ ਨੂੰ ਦੇਣ 
ਲਗੀ ਹੋਵੇ । ਉਹ ਉਸ ਦੇ ਕੌਲ ਆਈ ਤਾਂ ਕਮਲਾ ਨੇ ਝਟ ਪਟ ਉਸ ਨੂੰ ਗੁਤੋ' ਫੜ ਲਿਆ ਤੇ 
ਉਹਦੀਆਂ ਗਲ੍ਹਾਂ ਉਤੇ ਖੂਬ ਚਪੇੜਾਂ ਠੋਕੀਆਂ । ਜਿਹੜੇ ਥੌੜੇ ਜਹੇ ਦੰਦ ਉਸ ਦੇ ਰਹਿੰਦੇ ਸਨ 
ਉਹ ਪਹਿਲਾਂ ਹੀ ਹਿਲਦੇ ਸਨ ਤੋਂ ਉਸਨੂੰ ਸਦਾ ਦੌਦ ਪੀੜ ਲਗੀ ਰਹਿੰਦੀ ਸੀਂ । ਚਪੇੜਾਂ ਨਾਲ 
ਉਹ ਬਾਹਰ ਜਾ ਪਏ । ਕੁਝ ਮੁਕੇ ਵਾਧੂ ਇਨਾਮ ਵਜੋ, ਉਸ ਦੀ ਕੋਡ ਉਤੇ ਵੀਂ ਵਜੇ ।” 

ਗੁਜਰੀ ਨੇ ਕਮਲਾ ਦੇ ਪੈਰ ਫੜ ਲਏ ਤੇ ਤਰਲੇ ਪਾ ਕੇ ਉਸ ਨੂੰ ਹਟ ਜਾਣ ਦੀ ਮਿਨਤ 
ਕੀਤੀ । ਉਹ ਉਚੀ ਰੋ ਵੀ ਨਹੀਂ ਸਕਦੀ ਸੀ । ਕਿ ਲੋਕਾਂ ਨੂੰ ਉਸ ਦੀ ਬਦੀ ਦਾ ਪਤਾ ਨ 
ਲੱਗ ਜਾਵੇ । 


ਕਮਲਾ 

ਗੁੰਡੀਏ ਰੰਨੇ ! ਤੂੰ ਚੋਂਹ ਵਿਚ' ਤਿੰਨ ਹਿੱਸੇ ਉਮਰ ਭੋਗ ਬੈਠੀ ਏ' ਤੇ ਹੁਣ 
ਅਖੀਰਲੇ ਹਿਸੇ ਵਿਚੋ ਲੰਘ ਰਹੀ ਏ” । ਤ੍ਰੰ_ ਆਪ ਸਾਰਾ ਜੀਵਨ ਕਾਮ ਵਿਚ ਰੁਲਦਿਆਂ 
ਲੰਘਾਇਆ ਹੈ ਤੋ ਹੁਣ ਚਾਹੁੰਦੀ ਹੈ ਕਿ ਦੂਜੇ ਵੀ ਇਉ“ ਹੀ ਕਰਨ । ਮੈ ਇਹ ਸਭ ਕੁਝ 
ਪਿਤਾ ਜੀ ਨੂੰ ਦੱਸ ਦੇਣਾ ਸੀ ਤੇ ਉਸ ਹਾਲਤ ਵਿਚ ਤੇਰੀ ਮੌਤ ਯਕੀਨੀ ਸੀ । ਪਰ ਮੈ" ਇੰਜ 
ਨਹੀਂ“ ਕਰਦੀ । ਤੇਰੇ ਵਰਗੀ ਕਾਲੀ ਕੀਂੜੀ ਨੂੰ ਮਾਰ ਕੇ ਹੱਥ ਕਾਲੇ ਕਰਨ ਦਾ ਕੋਈ ਫਾਇਦਾ 
ਨਹੀ” ! ਪਰ ਇਹ ਯਾਦ ਰਖ ਮੁੜ ਕੇ ਏਥੇ ਸਾਡੇ ਘਰ ਕਦੀ" ਨ ਆਵੀਂ” । ਜੇ ਤੂੰ _ ਆਈ ਤਾਂ 
ਤੋਰੀ ਜਾਨ ਦੀ ਖੈਰ ਨਹੀ” । ਉਸ ਬਦਮਾਸ਼ ਕਾਰਕੁਨ ਨੂੰ ਵੀ ਇਹ ਸਭ ਕੁਝ ਦੱਸ ਦਈ" । 
ਸਾਡਾ ਨੌਕਰ ਹੋ ਕੇ ਉਸ ਦੀ ਇਹ ਹਿੰਮਤ ਕਿਸ ਤਰ੍ਹਾਂ ਪਈ ? _ਉਹ ਇਸ ਤਰ੍ਹਾਂ ਹੈ ਜਿਵੇ ਕੋਈ 
ਡੱਡ੍ਰ ਕਮਲ ਫੁੱਲ ਦੀ ਅਭਿਲਾਖਾ ਕਰ ਰਿਹਾ ਹੋਵੇ । ਇਕ ਗੌਲਾ ਸਿਰ ਉਤੇ ਚੜ. ਕੇ ਬੈਠਣਾ 
ਚਾਹੁੰਦਾ ਹੈ । ਮੌਤ ਦੀ ਸਜ਼ਾ ਉਸ ਲਈ ਠੀਕ ਨਿਆਂ ਹੁੰਦਾ । ਪਰ ਜੇ _ਹਲਕਾ ਕੁੱਤਾ ਵੱਢ ਖਾਵੇ 
ਤਾਂ ਕੋਈ ਸਿਆਣਾ ਆਦਮੀ ਬਦਲਾ ਲੈਣ ਲਈ ਉਸ ਨੂੰ ਦੰਦੀ ਨਹੀ” ਵੱਢੇਗਾ ।'” 

ਗੁਜਰੀ ਹੌਲੀ ਹੌਲੀ ਟੁਰਦੀ ਬਾਹਰ ਨਿਕਲ ਗਈ । ਉਸ ਦੇ ਮਸੂੜਿਆਂ ਵਿਚੋ" ਲਹੂ ਵਗ' 
ਰਿਹਾ ਸੀ । ਜਦੋਂ“ ਰਾਹ ਵਿਚ ਲੋਕਾਂ ਪੁੱਛਿਆ ਕਿ ਕੀ ਗਲ ਹੈਤਾਂ ਉਸਨੇ ਕਿਹਾ ਕਿ ਉਸ ਦੀ 
ਪੁਰਾਣੀ ਦੰਦ ਪੀੜ ਉਸ ਨੂੰ ਦੁਖ ਦੇ ਰਹੀ ਹੈ । ਜੇ ਫਿਰ ਵੀ ਕਿਸੇ ਨੇ ਹੌਰ ਪੁੱਛਗਿੱਛ ਕੀਤੀ. 


87 


`ਡਾਂ ਉਹ ਗੁੱਸੇ ਹੋ ਕੇ ਉਸ ਨੂੰ ਗਾਲਾਂ ਕੱਢਣ ਲਗ ਪਈ । ਘਰ ਅਪੜ ਕੇ ਉਸਨੇ ਕਿਸੇ ਨਾਲ 


ਗੱਲ ਨਾ ਕੀਤੀ, ਸਗੋ ਇਕੱਲੀ ਬੈਠ ਕੌ ਰੋਂਦੀ ਰਹੀ । ਕਵੀ ਦਵੀਜਾ ਈਸਨ ਆਖਦਾ ਹੈ 
“ਨਿਰਾਦਰ ਨੂੰ ਬਿਨਾਂ ਰੋਲਾ ਪਾਏ ਪੀ ਜਾਣਾ ਚਾਹੀਦਾ ਹੈ । 
6. ਬਦਲਾ 
ਕਾਰਕ੍ਰਨ ਨੇ ਦਿਨ ਬੇਅਰਾਮੀ ਵਿਚ ਕੱਟਿਆ । ਅਤੇ ਹੁਣ ਜਦੋਂ" ਸੂਰਜ ਡੁੱਬਣ ਲਗਾਂ 
ਸੀ ਉਹ ਭੱਜ ਕੇ ਗੁਜਰੀ ਦੇ ਘਰ ਗਿਆ । ਰਾਹ ਵਿਚ ਉਸ ਦਾ ਦਿਲ ਬੜਾ ਦਿਲਗੀਰ ਸੀ ਕਿ 
ਖੌਰੇ ਕੁੜੀ ਨੇ ਉਸ ਦੀ ਚਿੱਠੀ ਦੇ ਜਵਾਬ ਵਿਚ ਕੀ ਕਿਹਾਂ ਹੌਵੇ, ਪਰ ਜਿਸ ਵੇਲੋਂ ਉਸ ਨੇ ਗੁਜਰੀ ' 
ਦੇ ਘਰ ਦੀਆਂ ਬਰੂਹਾਂ ਲੰਘੀਆਂ ਤਾਂ ਉਹ ਅੱਖਾਂ ਕੱਢ ਕੇ ਉਸ ਵਲ ਝਪਟੀ । ਉਸ ਦੋ ਕੋਈ 
ਗੱਲ ਕਰਨ ਤੋਂ ਪਹਿਲਾਂ ਹੀ ਗੁਜਰੀ ਨੇ ਉਸ ਉਤੇ ਗਾਲਾਂ ਦੀ ਵਾਛੜ ਕਰ ਦਿਤੀ । ''ਬਦਮਾਸ਼ਾ 
ਜੇ ਤੂੰ ਫਿਰ ਏਥੇ ਆਇਆ ਤਾਂ_ ਮੈ ਆਪਣਾ ਝਾੜ੍ਹ_ ਤੇਰੀ ਕੰਢ ਉਤੇ _ ਤੋੜਾਂਗੀ । 
ਜੋ ਕੁਝ ਤੂੰ ਇਕ ਵਾਰੀ ਕੀਤਾ ਹੈ ਜੋ ਤੂੰ ਮੁੜ ਕੇ ਉਹ ਕੀਤਾ ਤਾਂ ਤੈਨੂੰ ਮੌਤ ਦੀ ਸਜ਼ਾ ਮਿਲੋਗੀ । 
ਜੇ ਮੈਂ ਇਕ ਨਿਰਥਲ ਇਸਤ੍ਰੀ ਦੀ ਥਾਂ ਮਨੁੱਖ ਹੰਦੀ ਤਾਂ ਮੈਂ ਤੇਰੇ ਦੋਵੇ ਕੰਨ ਵੱਢ ਦੇਣੇ ਸਨ ।'' 
ਕਾਰਕੁਨ ਨੂੰ ਬਹੁਤ ਦੁਖ ਲਗਾ ਤੇ ਗੁਜਰੀ ਦੀਆਂ ਗਾਲਾਂ ਦਾ ਜਵਾਬ ਦਿਤੇ ਬਿਨਾਂ ਉਹ 
ਘਰ ਮੁੜ ਆਇਆ ਅਤੇ ਉਸ ਨੇ _ਆਪਣੀ ਬੇਇਜ਼ਤੀ ਦਾ ਬਦਲਾ ਲੈਣ ਦਾ ਨਿਸਚਾ ਕਰ 
ਲਿਆ । “'ਸਤਾਂ ਦਿਨਾਂ ਦੇ ਅੰਦਰ ਮੈਂ“ ਫਿਸ ਚਕਲਾਦਾਰ ਦੀ ਸਾਰੀ ਜਾਇਦਾਦ ਅਤੇ ਦੌਲਤ 
ਬਰਬਾਦ ਕਰ ਦਿਆਂਗਾ । ਇਹ ਜਿਮੀਦਾਰ ਦੇ ਪਰਦੇ ਹੇਂਠ ਕੇਵਲ ਇਕ ਠੌਕੇਦਾਰ ਹੀ ਤੇ ਹੈ । 
ਸੈ” ਕਿਸੇ ਨਾ ਕਿਸੇ ਤਰ੍ਹਾਂ ਇਸ ਨਿਰਾਦਰ ਦਾ ਬਦਲਾ ਜ਼ਰੂਰ ਲਵਾਂਗਾਂ ।'' 

ਉਸ ਨੇ ਜ਼ਿਮੀਦਾਰ ਨੂੰ ਇਕ ਚਿੱਠੀ ਲਿਖੀ । ਜ਼ਿਮੀਦਾਰ ਦਾ ਨਾਂ ਦਿਆਲ ਸੀ ਅਤੇ ਉਸ 
ਦੇ ਸ਼ਹਿਰ ਦਾ ਨਾਂ ਰਘ੍ਰਪੁਰ । ਮਾਨਿਕ ਚਕਲਾਦਾਰ ਜਿਸ ਦੇ ਕੌਲ ਉਹ ਨੌਕਰ ਸੀ । ਇਸ 
ਜ਼ਿਮੀਦਾਰ ਦਾ ਇਕ ਪਟੇਦਾਰ ਹੀ ਸੀ । ਕਾਰਕ੍ਨ ਦੀ ਚਿੱਠੀ ਦਸ ਤਰ੍ਹਾਂ ਸੀ -- 

“ਐਂ” ਹਜ਼ੂਰ ਦੇ ਨਿਆਂ ਸਰੂਪ ਹੌਣ ਕਰਕੇ ਸ੍ਰੀ ਹਜ਼ੂਰ ਨੂੰ ਬੈਦਨਾ ਕਰਦਾ ਹਾਂ । ਕਿਰਪਾ 
ਕਰਕੇ ਇਸ ਦੀਨ ਦੀ ਅਰਜ਼ੀ ਪੜ੍ਹੇ । ਚਕਲਾਦਾਰ ਨੂੰ ਜ਼ਮੀਨ ਦੇ ਹੇਠੋ' ਬਹੁਤ ਵੱਡ ਖਜਾਨਾ 
ਲਭਾ ਹੈ। ਸੋਨੇ ਦੀਆਂ ਮੋਹਰਾਂ ਨਾਲ ਭਰੇ ਸਤ ਘੜੇ ਸਨ । ਇਹਨਾਂ ਉਤੇ ਅਸਲ ਹਕ 
ਜ਼ਿਮੀਦਾਰ ਦਾ ਹੈ । ਪਰ ਚਕਲਾਦਾਰ ਨੇ ਇਹ ਆਪਣੇ ਖਜਾਨੇ ਵਿਚ ਪਾ ਲਏ ਹਨ । 

7. ਅਤਿਆਚਾਰ 

ਜਿਸ ਵੇਲੇ ਜ਼ਿਮੀਦਾਰ ਨੂੰ ਚਿੱਠੀ ਮਿਲੀ ਉਸ ਹੁਕਮ ਦਿਤਾ ਕਿ ਚਕਲਾਦਾਰ ਨੂੰ ਇਕ 

ਦਮ ਉਸੇ ਦੇ ਸਾਹਮਣੇ ਪੇਸ਼ ਕੀਤਾ ਜਾਵੇ । ਹਜ਼ਾਰਾਂ ਆਦਮੀਆਂ ਨੇ _ਚਕਲਾਦਾਰ ਦੇ ਘਰ ਨੂੰ 

ਘੇਰ ਲਿਆ । ਉਸ ਦੀਆਂ ਮੁਸ਼ਕਾਂ ਬਨ੍ਹ ਕੇ ਉਸ ਨੂੰ ਜ਼ਿਮੀਦਾਰ ਦੇ ਸਾਮ੍ਹਣੇ ਲਿਆਂਦਾ ਗਿਆ । 
ਜ਼ਿਸੀਦਾਰ ਨੇ ਉਸ ਤੋਂ ਪੁੱਛਿਆ ''ਤੈਨੂੰ ਧਰਤੀ ਦੇ ਹੇਠੋਂ .ਕਿੰਨਾ ਰੁਪਿਆ ਮਿਲਿਆ ਹੈ ।'' 

ਚਕਬਾਦਾਰ_ਨੂੰ ਇਸ ਸਵਲਾ ਤੇ ਬੜੀ ਹੈਰਾਨੀ ਹੋਈ ਤੋ ਉਸਨੇ ਕਿਹਾ ''ਹਜ਼ੂਰ ਕੋਲ 

ਇਹ ਝੂਠ ਕਿਸ ਨੇ ਬੋਲਿਆ ਹੈ ? ਸੈਨੂੰ ਤੇ ਇਕ ਕੌਡੀ ਵੀ ਨਹੀਂ ਮਿਲੀ । ਮੇਰੇ ਨਾਲ ਬੇਵਜਾ 


੧੨੫੫੧ ੮੫੬4 ਰਿਹਾ ਹੈ ?” 

ਜ਼ਿਮੀਦਾਰ ਇਸ ਜਵਾਬ ਉਤੇ ਬੜਾ ਗੁੱਸੇ ਹੋਇਆ ਤੇ ਹੁਕਮ ਦਿਤਾ ਕਿ ਚਕਲਾਦਾਰ 
ਨੂੰ ਉਸ ਦੀ ਜੇਲ੍ਹ ਵਿਚ ਬੈਦ ਕਰ ਦਿਤਾ ਜਾਵੇ । ਜਿਸ ਦਾ ਨਾਂ ਖੂਨਸ਼ਾਲਾ (ਕਤਲਘਰ) ਸੀ । 
__ . -> ਆ ਆ, ਘਰ ਵਿਚ ਵੜਨ ਲਈ 
ਪਹਿਲ ਇਸ ਜੋਕਾਂ ਟਪਦਾ ਹੈ ਤੋਂ ਫਿਰ ਅਗਲਾ ਟੱਪਣ ਦੀ ਕੌਸ਼ਿਸ਼ ਕਰਦਾ ਹੈ । ਕਾਰਕੁਨ 
ਨੇ ਸੋਚਿਆ “ਪਹਿਲਾ ਜੰਗਲਾ ਟੱਪਿਆ ਰਿਆ ਹੈ । ਹਣ ਦੂਜੇ ਉਤ" ਦੀ ਲੰਘਣਾ ਚਾਹੀਦਾ ਹੈ । 
ਰਤ 902 ਮਹ ਕਨਨ ਜਹੀਦਾ ਹੈ।” 

_ ਉਹ ਉਸ ਜਵਾਨ ਮੁੰਡੇ ਕੋਲ ਗਿਆ ਤੇ ਕਹਿਣ ਲਗਾ ''ਇਿਹ ਬੜੇ ਦੁਖ ਦੀ ਗੰਲ ਹੈ ਕਿ 
ਤੁਹਾਡੇ ਪਿਤਾ ਜੀ ਏਨੀ ਔਖੀ ਸਥਿੜੀ ਵਿਚ ਹਨ । 46440 ---4. ਰੱਥ 
ਪੈਰ ਬਹ ਦਿਤੇ ਗਏ ਹਨ ਤੇ _ਉਹਨਾਂ ਦੀ ਛਾਤੀ ਉਤੇ ਪੱਥਰ ਰਖ ਦਿਤਾ ਗਿਆ ਹੈ । ਉਹਨਾਂ 
ਦੇ ਬਿਸਤਰੇ ਉਤੇ ਕੋਡਿਆਂ ਵਾਲੇ ਬੂਟੇ ਖਲਾਰ ਦਿਤੇ ਗਏ ਹਨ । ਫਜ਼ਹਲ ਗ਼ਮ ਵਿਚ ਸਮਾਂ ਬਿਤਾਣ 
ਦਾ ਕੋਈ ਲਾਭ ਨਹੀਂ । ਤੁਹਾਨੂੰ ਝਟ ਪਟ ਜਾ ਕੇ ਉਹਨਾਂ ਨੂੰ ਇਸ ਬਿਪਤਾ ਵਿਚੋ ਕੱਢਣਾ 
ਚਾਹੀਦਾ ਹੈ । ਪ੍ਰਾਣਾਂ ਤੋ" ਪਤਾ ਮਿਲਦਾ ਹੈ ਰਾਜਕੁਮਾਰ ਰਾਮ ਅਤੇ ਲਛਮਣ ਬਨਾਂ ਵਿਚ ਚਲੇ 
ਗਏ ਅਤੇ ਆਪਣੇ ਪਿਤਾ ਨੂੰ ਦਿਤਾ ਬਚਨ ਪਾਲਣ ਲਈ ਚੌਦਾਂ ਸਾਲ ਮੰਗਤਿਆਂ ਵਾਂਗ ਫਿਰਦੇ 
ਰਹੇ । ਪਰਸੂਰਾਮ ਨੇ ਆਪਣੇ ਪਿਤਾ ਦੇ ਹੁਕਮ ਹੋਠ ਆਪਣੀ ਮਾਂ ਦੀ_ ਹਤਿਆ ਕੁਰ ਦਿਤੀ । 
ਆਪਣੇ ਪਿਤਾ ਨੂੰ ਲੱਭਣ ਲਈ ਸ੍ਰੀ ਮੰਤ ਘਰ ਤੋਂ ਬਹੁਤ ਦਰ ਦੂਰ ਭਵਿਆਂ । ਇਸ ਔਖੇ ਸਮੇ” 
ਤੁਹਾਨੂੰ ਘਰ ਰਹਿਣਾ ਨਹੀ” ਸੋਭਦਾ । ਆਪਣੇ ਪਿਤਾ ਨੂੰ ਮੁਕਤ ਕਰਾਨ ਲਈ ਜਤਨ ਕਰੋ । 
ਗਿ ਤਾਕ ੧ ਨ ਮੀਆਂ ਜੜ ਮਹ! ਲਟ ਨ ਵੇ 

_ਐਸੀਆਂ ਚਾਲਬਾਜ਼ ਗੱਲਾਂ ਕਰ ਕੇਂ ਉਸਨੇ ਸਾਧਨ ਨੂੰ ਘਰ ਛਡਵਾ ਕੇ ਜ਼ਿਮੀਦਾਰ ਦੇ ਸ਼ਹਿ 
ਵਲ ਟੋਰ ਦਿਤਾਂ । ਹੁਣ ਜਦੋਂ ਰਾਹ ਵਿਚੋ ਸਾਰੀਆਂ ਰੁਕਾਵਾਟਾਂ ਨਾ 
-_ ਤਵ ਗੁ ਹਟ ਗਈਆਂ ਤਾਂ ਉਹ 

ਸਾਧਨ ਜ਼ਿਮੀਦਾਰ ਦੇ ਸ਼ਹਿਰ ਪਹੁੰਚ ਗਿਆ ਤੇ ਨੇ ਸੋਨੇ 
(0. ੧੫੫ ਵਰ ਰਾ 7 ਤੇ ਜਾਂ ਕੇ ਨਮਸਕਾਰ ਕੀਤੀ । ਉਸ ਨੇ ਸੋਨੇ 

ਜ਼ਿਮੀਦਾਰ ਨੇ ਸਾਧਨ ਦੇ ਆਉਣ ਦਾ ਕਾਰਨ ਪੁੱਛਿਆ ਣੇ 
ਅਨਿਆਈ ਕੈਦ ਦਾ ਵਰਣਨ ਕੀਤਾ । ੍ 4 ਦਮ 

ਜਿਮੀਦਾਰ 

“ਤੈਨੂੰ ਉਹ ਸਾਰੀਆਂ ਸੋਨੇ ਦੀਆਂ ਮੁਹਰਾਂ ਮੈਨੂੰ ਇਕ ਦਮ ਦੇ ਦੇਣੀਆਂ ਚਾਹੀਦੀਆਂ 
ਹਨ ਜਿਹੜਿਆਂ ਤੇਰੇ ਪਿਤਾ ਨੇ ਜ਼ਮੀਨ ਦੇ ਹੋਠੋ“ ਲਭੀਆਂ ਤੇ ਜਬਤ ਕਰ ਲਈਆਂ ਹਨ । ਤਦ 
ਹੀ ਮੈ" ਉਸ ਨੂੰ ਮੁਕਤ ਕਰਨ ਬਾਰੇ ਸੌਚ ਸਕਦਾ ਹਾਂ । ਜਿਹੜਾ ਰੁਪਿਆ ਉਸ ਨੂੰ ਮਿਲਿਆ ਹੈ 
ਵਿ ਵਗ ਦੀਨ ਟਨ ਧਰਦੇ ਲਿਆ ਹੈ। 

“ਇਹ ਦੋਸ਼ ਝੂਠਾ ਹੈ, ਸਾਧਨ ਨੇ ਕਿਹਾ ਤੇ _ਨਿਰਮਤਾ ਲੇ 
ਰਾ ਨਾਲ ਆਪਣੇ ਮਾਮਲੇ ਬਾਰੇ 


ਜ਼ਿਸੀਦਾਰ ਨੇ ਬਹਿਸ ਦਾ ਕੋਈ ਜਵਾਬ ਨਹੀ' ਦਿਤਾ ਤੇ ਹੁਕਮ ਕੀਤਾ ਕਿ ਸਾਧਨ ਨੂੰ ਵੀ 
ਉਸੇ ਜੇਲ੍ਹ ਵਿਚ ਸੁੱਟ ਦਿਤਾਂ ਜਾਵੇ ਜਿਥੇ ਉੱਸ ਦਾ ਪਿਓ ਪਿਆ ਸੀ । ਅਤੇ ਓੱਥੇ ਇਕ ਭਾਣਾ 
ਪੱਥਰ ਉਸ ਦੀ ਹਿੱਕ ਉਤੇ ਰਖ ਦਿਤਾ ਗਿਆ । ਹ 
ਇਹ ਸੀ ''ਸਾਰੀਆਂ ਸੋਨੇ ਦੀਆਂ ਮੋਹਰ ਮੈਨੂੰ ਮੌੜ ਦਿੱਤੀਆਂ ਜਾਣ । ਤਦ ਅਤੇ 
ਕੇਵਲ ਤਦ ਹੀ ਪਿਤਾ ਅਤੇ ਪੁੱਤਰ ਮੁਕਤੀ ਦੀ ਆਸ ਕਰ ਸਕਦੇ ਹਨ । 
8. ਕਾਰਕੁਨ ਚਕਲਾਦਾਰ ਦੀ ਥਾਂ ਉਤੋ ਨਿਯੁਕਤ ਹੋ ਜਾਂਦਾ ਹੈ 
ਓਧਰ ਕਾਰਕੁਨ, ਜੋ ਕੁਝ ਹੋਇਆਂ ਸੀ ਉਸ ਬਾਰੇ ਅਤਿ ਪ੍ਰਸੋਨ ਸੀ । ਉਸ ਨੇ ਮਜ਼ਾਰਿਆਂ 
-ਤੱ“ ਸਾਰਾ ਰਹਿੰਦਾ ਮਾਮਲਾ ਭੱਜ ਦੌੜ ਕੇ ਇਕੱਠਾ ਕੀਤਾ ਤੇ ਜ਼ਿਮੀਢਾਰ ਦੇ ਪੈਸ਼ ਕੀਤਾ ਤੇ 
ਨਾਲ ਹੀ ਇਹ ਵੀ ਬੇਨਤੀ ਕੀਤੀ (ਕਿ ਚਕਲਾਦਾਰ ਦੀ ਨੌਕਰੀ ਜਿਹੜੀ ਵਿਹਲੀ ਪਈ ਸੀ, ਉਸ 
ਨੂੰ ਦੇ ਦਿਤੀ ਜਾਵੇ । ਜ਼ਿਮੀਦਾਰ ਕਾਰਕ੍ਨ ਦੀ ਚੁਸਤੀ ਉਤੇ ਬੜਾ ਪ੍ਰਸੰਨ ਹੋਇਆ ਤੇ ਉਸ 
ਨੂੰ ਚਕਲਾਦਾਰ ਦੀ ਨੌਕਰੀ ਉਤੇ ਨਿਯੁਕਤ ਕਰਨ ਦੀ ਸਨਦ ਜਾਰੀ ਕਰ ਦਿਤੀ । 
ਜਦ“ ਉਸ ਨੇ ਇਸ ਤਰ੍ਹਾਂ ਸਨਦ ਹਾਸਲ ਕਰ ਲਈ ਤਾਂ ਉਹ ਕਮਲਾ ਕੌਲ ਗਿਆ ਤੇ 
`ਉਸ ਨੂੰ ਇਸ ਤਰ੍ਹਾਂ ਕਹਿਣ ਲੱਗਾ :-- 
..ਰੇ ਸੰਦਰੀਏ `! ਮੈਨੂੰ ਉੱਜ ਚਕਲਾਦਾਰੀ ਮਿਲ ਗਈ ਹੈ । ਜੇ 
_ਕਰਨ_ਉੇ ਰਾਜ਼ੀ ਹੋ ਜਾਵੇ" ਤਾਂ ਅਜੀਂ ਦੋਵੇ" ਬੜੀ ਮੌਜ ਵਿਚ ਰਵ੍ਾਂਗੇ । ਉਸ 
ਮੈਂ ਤੋਰੀ ਨਿੱਕੀ ਤੱ“ ਨਿੱਕੀ ਇਛਿਆ ਇਕ ਆਗਿਆਕਾਰੀ ਸੇਵਕ ਵਾਂਗ ਪੂਰੀ 
ਜੇ ਤੂੰ ਨਾ ਮੰਨੇਗੀ ਤਾਂ ਬਹੁਤ ਦੁਖੀ ਹੋਵੇਂਗੀ । ਤੇਰੇ ਦੁਖ ਵੇਖ ਕੇ ਰੁੱਖਾਂ ਦੇ ਪੱਤਰ ਵੀ 
ਜਾਣਗੇ । ਹੁਣ ਤੂੰ ਚੰਗੀ ਤਰ੍ਹਾਂ ਵਿਚਾਰ ਕਰ ਲੈ । ਜੇ ਤੂੰ ਮੌਰੀ ਬੇਨਤੀ ਨਹੀਂ“ ਮੰਨਦੀ ਤਾਂ 
ਇਹ ਘਰ ਛੱਡਣਾ ਪਵੇਗਾ । ਇਹ ਹੁਣ ਤੇਰੇ ਪਿਤਾ ਦਾ ਨਹੀ” ਰਿਹਾ ਸਗੇ_ਮੋਰੀ ਨਿਯੁਕਤੀ , 
ਕਰਕੇ ਮੇਰਾ ਹੋ ਗਿਆ ਹੈ ।'” 


ਲੂਣ ਖਾਧਾ ਹੈ । ਉਸ ਨੂੰ ਇਸ ਤਰ੍ਹਾਂ ਉਜਾੜਦਿਆਂ ਤੋਰੇ ਦਿਲ ਨੂੰ ਕੁਝ ਨਾ ਹੋਇਆ । ਮੇਰੇ ਪ੍ਰਾਣਾਂ 
ਤੋਂ ਪਿਆਰੇ ਵੀਰ ਨਾਲ ਤ੍ਰੰ ਇਸ ਤਰ੍ਹਾਂ ਕੀਤੀ ਹੈ । ਇਸ ਸਭ ਕੁਝ ਬਦਲੋ ਤੋਰੇ ਮੂੰਹ ਉਤੇ 
ਨੂਭੇ ਮਾਰਨੇ ਚਾਹੀਦੇ ਹਨ । ਤੋਰੇ ਜਿਹੇ ਰਾਖ਼ਸ਼ ਦੀ ਛੱਤ ਹੇਠ ਸ਼ਰਨ ਲੈਣ ਨਾਲੋ” ਮੋਰੇ ਲਈ ਇਹੋਂ 
ਚੰਗਾ ਰੌਵੇਗਾ ਕਿ ਮੈ ਜੰਗਲੀ ਪਸ਼ੂਆਂ _ਨਾਲ ਭਰੇ ਹੋਏ ਜੰਗਲ ਵਿਚ ਰਫ੍ਾਂ । ਇਸ ਘਰ ਵਿਚ 
ਇਕ ਪਲ ਹੌਰ ਰਹਿਣ ਨਾਲੋਂ” ਮੈ' ਬੂਹੇ ਬੂਹੇ ਮੰਗ ਕੇ ਖਾਣਾ_ਚੰਗਾਂ ਸਮਝਦੀ ਹਾਂ । ਜੇ ਮੇਰਾ 
ਪਿਤਾ ਤੇ ਵੀਰ ਏਥੇ ਹੁੰਦੇ ਤਾਂ ਤੈਨੂੰ ਕਾਠ ਮਾਰ ਦਿੜੀ ਜਾਂਦੀ ਤੇ ਉਤ' ਬੈੱਤ ਜਾਂ ਚਾਬੂਕ ਮਾਰ 
ਮਾਰ ਕੇ ਮਾਰ ਦਿਤਾ ਜਾਂਦਾ ।' 

ਦੇ ਪਾਲਕੀ ਬਰਦਾਰ ਆਂਧੀ ਅਤੇ ਸਾਂਧੀ ਸਨ ਜਿਹੜੇ ਮਾਨਿਕ ਚਕਲਾਦਾਰ ਦੇ ਘਰਾਣੇ 


ਦੇ ਆਗਿਆਕਾਰ ਸਨ । ਕਮਲਾ ਨੇ ਉਨ੍ਹਾਂ ਨੂੰ ਸਦ ਘਲਿਆ 
ਰਮ ਚਲਕਲ ਤੇ ਅੜੇ ਮਚ ਪਰ ਕਦ 3 ਨਦੀ ਮਾ 


9 


ਕਾਰਕੁਨ ਨੂੰ ਜਿਹੜਾ ਹੁਣ ਚਕਲਾਦਾਰ ਬਣਿਆ ਰੋਇਆ ਸੀ ਮਾਵਾਂ ਧੀਆਂ ਲੀ ੬ 


ਧੈ ਗਈ । ਉਸ ਨੇ ਇਕ ਦਮ ਕਮਲਾ ਦੇ ਮਾਮੇ ਨੂੰ `ਜਿਹੜਾ ਉਸ ਵੇ, 
ਜੀਤ ਚਿੱਤ ਲਿਪੀ, ਕਿਟ ਆ ਤਾ ਚ ੬004...-..... 
“ਤੁਹਾਡੀ ਭਨੇਵੀ' ਦਾ, ਸ੍ਰੀ ਮਾਨ ਜੀ ਚਾਲ ਚਲਣ ਖਰਾਬ ਹੈ । ਜੇ ਹੈ ਆਪਣੇ 
ਘਰ ਵਿਚ ਰਹਿਣ ਦੀ ਆਗਿਆ ਦਿਓਗੇ ਤਾਂ ਪੰਚਾਇਤ ਉਆ ੮. 
ਸਤ ਸਰ ਬਣਾਈ ਕਹਾ ਖਹ ਰਹ ਹਜਮਤ ਨਹੀ ਕਰਨਗੇ | ਮਰੇ ਪੁਜਾਰੀ ਉਥੇ 
ਧਾਰਮਿਕ ਕਿਰਿਆ ਨਹੀਂ' ਕਰਨਗੇ । ਤੁਹਾਨੂੰ ਧਰਮ ਵਿਚੇ“ ਵੀ ਖਾਰਜ ਕਰ ਦਿੱਤਾ ਜਾਵੇਗਾ 
ਅਤੇ ਇਸ ਤੋਂ ਕੇਈ ਬਚਾ ਨਹੀਂ ਹੋਵੇਗਾ । ਉਹ ਇਕ ਚੰਡਾਲ ਗਭਰੂ ਦੇ ਪਰੇਮ ਵਿਚ ਪਾਗਲ 
੨ 4 ਉਸ ਨੇ ਸਾਰੇ ਸਮਾਜਿਕ ਸਬੰਧ ਤਿਆਗ ਦਿਤੇਂ ਹਨ । ਆਪਣੇ 

ਘਰ ਫੇਸ ਲਈ ਕੌਈ ਥਾਂ ਨਹੀ ਰਹੀ` ਤੋ 
ਬੜਾ ਗਰਕ ਕਰਨ ਲਈ ਉੱਥੇ ਜਾ ਵੜ ਹੈ । ਤਾੰ ਦਰ ਨਾਲ ਰੁਕ ਬਧ ਦਾ 
ਸਿ ਨਾਵ ਤਾ ਾਵ। ਇਕ ਗੱਲ ਹੌਰ_ਹੈ । ਜ਼ਿਮੀਦਾਰ ਲੇ ਇਹ 
"4646 ਫੈਸ ਨੂੰ ਆਪਣੇ ਘਰ ਵਿਚ ਸ਼ਰਨ ਦੇਵੇਗਾ । ਉਸ ਨੂੰ ਮੌਤ 
_ਮਾਮਾਂ, _ ਜਿਵੇ ਕਿ ਪਹਿਲੇ ਦੱਸਿਆ ਗਿਆ _ਹੈ ਪਰਦੇਸ ਵਿਚ ਰ੍ 
ਜਿਸ ਵੇਲੇਂ ਉਸ ਨੂੰ ਇਹ ਚਿੱਠੀ ਮਿਲੀ ਉਸਨੇ ਉਸੇ ਵੇਲੇ ਆਪਣੀ ਪਲ 


੨ “ਮੈਨੂੰ ਏਥੇ ਪਤਾ ਲਗਾ ਹੈ ਕਿ ਕਮਲਾ ਆਪਣੀ ਮਾਂ ਸਮੇਤ, ਜਿਹੜੀ ਮੇਰੀ ਭੈਣ ਹੈ ਮੋਰੇ ਘਰ ਵਿਚ 


ਰਹਿ ਰਹੀ ਹੈ । ਉਹ ਅਜੋ ਕਵਾਰੀ ਹੈ ਤੇ ਕਿੱਡੀ ਸ਼ਰਮ ਦੀ ਗੁੱਲ ਹੈ 

ਦੱ ਹੈ ਕਿ ਉਸ ਦੇ ਨਾਂ ਦੇ 
ਏਡੀ ਵਡੀ ਤੁਹਮਤ ਲਗ ਗਈ ਹੈ । ਮੈਨੂੰ ਪਤਾ ਹੈ ਕਿ ਉਹ_ਲੁਕੇ ਛਿਪੇ ਚੰਡਾਲ ਅਪਿ-- 
ਨਾਲ ਪਰੇਮ ਕਰਦੀ ਹੈ ॥ ਤੂੰ ਉਸ ਨੂੰ ਇਕ ਦਮ ਬਾਹਰ ਕੱਢ ਦੇ । ਕਿਉਕਿ ਜੋ ਤ੍ਰੰ ਉਸ ਨੂੰ 
ਮੋਰੇ ਘਰ ਰਹਿਣ ਦਿਤਾ ਤਾਂ ਅਸੀ ਸਾਰੇ ਬਰਾਦਰੀ ਵਿਚੋਂ“ ਖਾਰਜ ਕਰ ਦਿਤੇ ਜਾਵਾਂਗੇ । ਇਹ 
.- -<( ੯ 6 ਪਲ ਵੀ ਨਾ ਲੰਘਣ ਦੋਵੀ', ਉਸ ਨੂੰ ਇਕ ਦਮ ਘਰੋ” ਬਾਹਰ ਕੱਢ 
ਤਦ ਉਰ ਦੰਭ ਹੌਰ ਰਹਿਣ ਦਾ ਜਤਨ ਕਥੇ ਤਾਂ ਉਸ. ਨੂੰ ਵੜ ਕੇ ਧਬੋ ਜੀਪ 
___ ਮਾਮੀ ਆਪਣੈ ਪਤੀ ਵਲੋਂ ਇਹ ਚਿੱਠੀ ਆਉਣ ਉਤੇ ਬੜ) ਦਿਲਗੀਰ 

ਸੋਚਣ ਲੱਗੀ ) ਕਮਾ ਦੀ ਮਾਂ ਮੋਰੇ ਪਤੀ ਦੀ ਸਕੀ. ਭੈਣ ਹੈ, ਰੇ ਦੀ 
ਹੈ । ਮੈ” ਉਸ ਨੂੰ ਕਿਸ ਤਰ੍ਹਾਂ ਬਾਹਰ ਕਢ ਸਕਦੀ ਹਾਂ ? 

ਆਪਣੀ ਪਤ ਕਿਵੇ ਬਚਾਵੇਗੀ ? ਹਾਏ ਕਿੰਨਾ ਕਲੋਸ਼_ਹੈ 


91 


ਧੀਆਂ ਰੋਣ ਲਗ ਜਾਣਗੀਆਂ ਤਾਂ ਮੈਂ ਉਹ ਦ੍੍‌ਸ਼ ਵੇਖ ਕੇ ਕਿਵੇਂ ਸਹਾਰਾਂਗੀ_? ਉਹ ਬੜੀਆਂ 
ਕੌਮਲ ਚਿਤ ਹਨ। ਮੈਂ” ਉਹਨਾਂ ਨੂੰ ਕਿਸ ਤਰ੍ਹਾਂ ਦੁਖ ਦੇ ਸਕਦੀ ਹਾਂ ? ਸੇ 
10. ਕਮਲਾ ਆਪਣੇ ਮਾਮੇ ਦਾ ਘਰ ਤਿਆਗ ਦੇ'ਦੀ ਹੈ 
ਮਾਮੀ ਬਹੁਤ ਦੇਰ ਇਸ ਮਾਮਲੇ ਉਤੇ ਵਿਚਾਰ ਕਰਦੀ ਹੈ ਤੇ ਫਿਰ ਇਕੱਲੀ ਕਮਲਾ 
ਦੇ ਕਮਰੇ ਵਿਚ ਗਈ । ਜਦੋ ਉਹ ਅਤੇ ਉਸ ਦੀ ਮਾਂ ਓਥੇ ਨਹੀਂ ਸਨ । ਉਸ ਨੇ ਆਪਣੇ ਪੜੀ 
ਦੀ ਚਿੱਠੀ ਬਿਸਤਰੇ ਉੱਤੇ ਰਖ ਦਿਤੀ । & 
ਸ਼ਾਮ ਨੂੰ ਕਮਲਾ ਕਮਰੇ ਵਿਚ ਆਈ ਤੇ ਚਿੱਠੀ ਆਪਣੇ ਬਿਸਤਰੇ ਉਤੇ ਪਈ ਵੇਖੀ । ਜਦੋਂ” 
ਉਸ ਪੜ੍ਹੀ ਤਾਂ ਉਸ ਦਾ ਮੁਖੜਾ ਹੌਝ੍ਹਆਂ ਨਾਲ ਭਿੱਜ ਗਿਆ । "ਮੈਂ ਕਿੱਡੇ ਖੋਟੇ ਕਰਮਾਂ ਵਾਲੀ 
ਹਾਂ”! ਉਸ ਨੇ ਆਪਣੇ ਮਨ ਵਿਚ ਕਿਹਾ, “ਮੋਗਾ ਪਿਤਾ ਤੋਂ ਵੀਰ ਕੈਦੀ ਹਨ ਅਤੇ ਪਰਮਾਤਮਾ 
ਜਾਣਦਾ ਹੈ ਕਿਹੜੇ ਮੈਦੇ ਭਾਗਾਂ ਨੂੰ ਮੈ ਆਪਣੇ ਮਾਮੋ ਦੇ ਘਰ ਆਈ । ਸਾਡੇ_ਕੌਲ ਜਿੰਨੀ 
ਦੌਲਤ ਹੈ ਸੀ ਉਹ ਡਾਕੂਆਂ ਨੇ ਲੁੱਟ ਲਈ ਹੈ ।' ਉਸਨੇ ਕਾਰਕੁਨ ਵਲੋ“ ਕੀਤਾ ਗਿਆ ਘੋਰ 
ਨਿਰਾਦਰ ਵੀ ਯਾਦ ਕੀਤਾ ਤੇ ਫਿਰ ਨਿਸ਼ਚਾ ਕੀਤਾ, ''ਕਿੰਨਾ ਭਿਆਨਕ ਅਕਾਸ਼ ਮੈਨੂੰ ਉਤ” 
ਤਕ ਰਿਹਾ ਹੈ । ਓਥੇ ਨ ਸੂਰਜ ਹੈ ਨ ਚੰਨ । ਪਰ ਕੋਈ ਚਿੰਤਾ ਨਹੀਂ । ਮੈਂ ਇਕ ਪਲ ਵੀਂ 
ਹੋਰ ਇੱਥੇ ਨਹੀਂ ਠਹਿਰਾਂਗੀ । ਜੇ ਮੈਂ ਆਪਣੇ ਮਾਪਿਆਂ ਦੀ ਅਸਲੀ ਧੀ ਹਾਂ ਤਾਂ ਮੈਂ ਇਕ ਪਲ 
ਵੀ ਏਥੇ ਨਹੀਂ ਠਹਿਰਾਂਗੀ, ਭਾਵੇ” ਮੋ` ਡੁੱਬ ਮਰਾਂ, ਜ਼ਹਿਰ ਪੀਆਂ ਜਾਂ ਚਾਕੂ ਨਾਲ ਆਪਣਾ ਗੱਲ 
ਵੱਢਾਂ...ਕ੍ਝ ਵੀ ਹੋ ਜਾਏ ਪਰ ਏਥੇ ਨਹੀਂ” ਰਫ੍ਰਾਂਗੀ । ਧਨ ਦੁਰਗਾ ਦੇਵੀ ਜਿਵੇ ਵੀ ਇੱਛਾ 
ਰੋਵੇ ਮੇਰੀ ਕਿਸਮਤ ਦਾ ਫ਼ੈਸਲਾ ਕਰ ਦੇਵੇ । 
ਇਕ ਵਾਰ ਵੀ ਉਸ ਕੌਨਿਆਂ ਨੇ ਆਪਣੀ ਮਾਂ ਨੂੰ ਮਿਲਣਾ ਨਹੀ ਚਾਹਿਆ, ਨ ਉਹ 
ਆਪਣੀ ਮਾਮੀ ਤੱ ਵਿਦਿਆ ਹੱਣ ਲਈ ਇਕ ਪਲ _ਠਹਿਰੀ, ਉਸ ਦੀ ਮਾਂ ਨੂੰ ਇਸ ਗੱਲ ਦਾ 
ਕਿੰਨਾ ਦੁਖ ਹੋਵੇਗਾ, ਇਹ ਸੋਚ ਕੇ ਵੀ ਉਹ ਝਕੀ ਨਹੀਂ, ਨ ਇਸ ਗੱਲ ਤੋ' ਕਿ ਇਕ ਇਕੱਲੀ 
ਜਵਾਨ ਰਾਹਿਨ ਬਣ ਕੇ ਉਹ ਖਤਰੇ ਵੇਲੇ ਆਪਣੀ ਪਤ ਕਿਵੇ” ਬਚਾਵੇਗੀ ਤੇ ਆਪਣੇ ਰਸਤੇ ਵਿਚਲੇ 
ਖ਼ਤਰਿਆਂ ਉਤੇ ਕਿਵੇ“ ਕਾਬੂ ਪਾਵੇਗੀ । ਉਸ ਨੇ ਕਿਸੇ ਤੋਂ _ਇਹ ਨਹੀਂ' ਪੁੱਛਿਆ ਕਿ ਉਹ ਕਿਸ 
ਰਸਤੇ ਜਾਵੇ ਨ ਇਕ ਵਾਰ ਇਹ ਹੀ ਪੁੱਛਿਆ ਕਿ ਉਹ ਕਿਥੇ _ਜਾ ਕੇ ਢੋਈ ਲਵੇ । ਚੁੱਪ ਚਾਂ 
ਵੇਲੇ ਜਦੋ ਤਾਰੇ ਅਜੇ ਅਕਾਸ਼ ਵਿਚ ਨਿਕਲ ਹੀ ਰਹੇ ਸੀ_ ਅਤੇ ਸੂਰਜ ਦੂਰ ਦਿਸ ਹੱਦੇ ਉਡ 


ਡੁੱਬ ਗਿਆ ਸੀ ਉਸ ਨੇ ਬਨ ਦੀ ਦੇਵੀ ਦੁਰਗਾ ਅਗੇ ਮੌਨ ਅਰਦਾਸ ਕੀਤੀ ਫਿਰ ਇਕਲੀ 


ਘਰੋ ਨਿਕਲ ਟੁਰੀ । 
11. ਉਹ ਇਕ ਛੇੜ੍ ਨੂੰ ਮਿਲਦੀ ਹੈ 
ਉਹ ਘੜੀ ਘੜੀ ਆਪਣੀਆਂ ਅੱਖਾਂ ਪੂੰ ਝਦੀ । ਉਸ ਦਾ ਕੋਮਲ ਸਰੀਰ ਜਿਹੜਾ ਟੁਰਨ 
ਨਹੀ ਹਿਲਿਆ ਹੋਇਆ ਸੀ ਹਰ ਪੈਰ ਉਤੇ ਕੰਬਦਾ ਸੀ । ਉਹ ਕਰਝ ਪੈਰ ਟੂਰ ਲੈ'ਦੀ । ਫਿਰ 
ਥੋੜਾ ਦਮ ਲੈ ਲੈਦੀ ਅਤੇ ਫਿਰ ਟੁਰ ਪੈਂਦੀ । ਉਸੇ ਵੇਲੇ ਇਕ ਘਣਾ ਜੈਗਲ ਸਾਮ੍ਹਣੇ ਆਇਆ । 
ਉਥੇ ਮਨੁੱਖਾਂ ਦੀ ਕੋਈ ਵਸਤੀ ਨਹੀਂ” ਸੀ । ਨ ਹੀ ਉਸ ਸਮੋ” ਓਥੇ ਕੋਈ ਰਾਹੀ ਦਿਸਦਾ ਸੀ 


'ਜਿਚੜਾ ਉਹਨਾਂ ਪਾਸਿਆਂ ਵਲ ਟੁਰ ਰਿਹਾ ਹੌਵੇ । ਏਬੇ ਸ਼ਾਇਦ ਪ੍ਰਮਾਤਮਾ ਨੇ ਉਸ ਦੀ ਸਹਾਇਤਾ 


ਕਮਲਾ 


“ਹੇ ਛੇੜ੍ਹ' ਮੈ" ਤੈਨੂੰ ਨਿਆਸਰਿਆਂ ਦਾ ਆਸਰਾ ਸਮਝਦੀ ਹਾਂ । ਤੂੰ` ਮੈਨੂੰ ਪਿਤਾ ਕਹਿਣ 
ਦੀ ਆਗਿਆ ਦੇ । ਮੋਰੇ ਉਤੇ ਇਕ ਭਾਰੀ ਬਿਪਤਾ ਆਂ ਪਈ ਹੈ ਜਲ ਕਿ 
ਆ ਹੈ ਸਰੇ ਲਖ ਭਲੋ ਮੰਦ ਹਨ। ਪਰ ਮਤ ੍ਰਰਥਨਾ ਕਰਦੀ ਹਾ ਹੇ ਛੇੜ ਕਿ ਤੂ 
ਆਪਣੇ ਗਾਵਾਂ ਵਾਲੇ ਵਾੜੇ ਦੀ ਇਕ ਗੁਠੇ ਸ਼ਰਨ ਦੇ ਦੇ, ਤਾਂ ਜੋ ਮੈ" ਰਾਤ ਕੱਟ ਲਵਾਂ । ਮੈਨੂੰ ਨ 
ਅੰਨ ਚਾਹੀਦਾ ਹੈ ਨ ਪਾਣੀ । ਤੇ ਪਿਤਾ ਮੈਨੂੰ ਇਕ ਗੁੱਠੇ ਸਾੜੀ ਦਾ ਪਲਾ ਵਿਛਾ ਕੋ ਸੌਣ ਦੀ 
ਆਗਿਆ ਦੇ ਦੇ ।' 

7 ਘਾ ਆਫ ਕਕਦੀ ਸੰਦਰਤਾ ਵਖ ਕੇ ਛੂ ਹਰਾ ਰਹਿ ਗਿਆ। ਉਸ ਨੇ ਇਹ ਸਮਝਿਆ 
ਕਿਸਮਤ ਲਛਮੀ ਆਪ ਉਜ ਦੀ ਭਗਤੀ ਦੀ ਪ੍ਰੀਖਿਆ ਲੈਣ ਭੇਸ ਵਟਾ ਕੇ ਉਸ 
ਦੇ ਸਮ੍ਰਣ ਪ੍ਰਗਟ ਹੋ ਗਈ ਹੈ । 


ਇਕ ਹੌਰ ਵਰ ਜੌ ਮੈ“ ਤੋਰੀ ਮਿਹਰ ਤੋ ਮੰਗਦਾ ਹਾਂ । ਇਹ ਹੈ ਕਿ ਕੋਈ ਖਤਰਾ ਜਾਂ ਬਿਪਤਾ 
ਮੇਰੀਆਂ ਬਰੂਹਾਂ ਨ ਲੰਘੇ ਤੇ ਮੇਰੀਆਂ ਮਝਾਂ ਤਿੰਨ ਗੁਣਾਂ ਦੁੱਧ ਹੌਰ ਦੇਣ ।'” 


ਘਰ ਚਲਾਂਦੀ। ਛੇੜਹ ਸਾਰੇ ਦਿਨ ਦਾ ਕੰਮ ਮੁਕਾ ਕੇ ਜਦੋਂ ਘਰ_ਮੁੜਦਾ ਤਾਂ ਉਹ ਵੇਖਕੇ ਬਹਤ 
ਸ਼ ਹੁੰਦਾ ਕਿ ਉਸ ਦੀ ਰੋਟੀ ਪਕ] ਹੋਈ ਹੈ । ਦੁੱਧ ਤੱ“ ਉਹ ਬੜਾ ਵਧੀਆ ਦਰੀ“ ੬੮੫੧੫" 
'“ਉਲਾ” ਚਾਉਲਾਂ ਦਾ ਸਵਾਦੀ ਪਲਾਅ, ਇਹ ਉਹ ਆਪਣੇ ਧਰਮ ਪਿਤਾ ਨੂੰ ਖੂਵਾਂਦੀ ਤੇ ਜਢੋਂ” 
ਉਹ ਖਾਂਦਾ ਹੁੰਦਾ ਤੇ ਉਸ ਦੇ ਕੌਲ ਖਲੌਤੀ ਰਹਿੰਦੀ । ਬਿਰਧ ਨੂੰ ਇਕ ਨਵੇਂ ਜੀਵਨ ਦਾ ਸੁਆਦ 
'ਆ ਰਿਹਾਂ ਸੀ । ਅਤੇ ਉਸ ਦੇ ਘਰ ਵਿਚ ਸਭ ਕੁਝ ਬਦਲ ਕੇ ਵਧੀਆ ਦਿਜਣ ਲੱਗਾ। 


99 


12. ਉਹ ਓਪਰੇ ਆਦਮੀ ਨਾਲ ਜਾਂਦੀ ਹੈ 

ਇਕ ਦਿਨ ਇਕ ਜਵਾਨ ਆਦਮੀ ਬਾਜਾਂ ਦਾ ਸ਼ਿਕਾਰ ਖੇਡਣ ਲਈ ਓਸ ਪਾਸੇ ਆਇਆ। 
ਕਿਸੇ ਨੂੰ ਪਤਾ ਨਹੀ“ ਸੀ ਕਿ ਉਹ ਕਿਸ ਥਾਂ ਤੋਂ ਆਇਆ ਹੈ ਜਾਂ ਕਿਜ ਘਰ ਦਾ ਸ਼ਿੰਗਾਰ ਹੈ । 
ਪਰ ਉਹ ਇਕ ਦੇਵਤੇ ਵਾਂਗ ਸੁੰਦਰ ਅਤੇ ਨਿਪੁੰਨ ਸੀ । ਉਸ ਦਾ ਰੰਗ ਕ੍ਰੰਦਨ ਵਾਂਗ ਚਮਕਦਾ 
ਸੀ ਤੇ ਉਸ ਨੇ ਸ੍ਨਹਿਰੀ ਬਸਤਰ ਪਾਏ ਹੋਏ ਸਨ । ਕਿ ਹਰ ਪਾਸਿਓਂ” ਉਹ ਇਕ ਰਾਜਕ੍ਰਮਾਰ 
ਲਗਦਾ ਸੀ । ਜਦੋਂ ਆਜੜੀ ਸ਼ਾਮ ਨੂੰ ਘਰ ਆਇਆ ਤਾਂ ਉਸ ਗਭਰੂ `ਨੂੰ ਆਪਣੀ ਕੁਟੀਆ 
ਦੇ ਨੇੜੇ ਖਲੌਤੇ ਵੇਖਿਆ, ਜਿਵੇ ਉਹ ਯੁਧ ਦੇਵਤਾ ਕੱਤਕ ਹੁੰਦਾ ਹੈ । 

ਸ਼ਿਕਾਰੀ 

“ਸੈ ਬਹੁਤ ਥੱਕਿਆ ਹੋਇਆ ਹਾਂ, ਜੰਗਲ ਵਿਚ ਮੈ” ਬੜੀ ਚਿੰਤਾ ਅਤੇ ਔਖ ਕੱਟਿਆ 
ਹੈ ਤੇ ਮੈਨੂੰ ਤ੍ਰੇਹ ਲੱਗੀ ਹੋਈ ਹੈ । ਕੀ ਤ੍ਰੰ ਮੈਨੂੰ ਪਾਣੀ ਦਾ ਛੈਨਾ ਦੇ'ਗੀ ?” 

ਕਮਲਾ ਨੇ ਉਸ ਨੂੰ ਪਾਣੀ ਦਾ ਛੋਨਾ ਦਿਤਾ । ਪੀ ਕੇ ਉਸ ਨੂੰ ਆਪਣਾ ਥਕੋਵਾਂ ਲਹਿ 
ਗਿਆ ਲੱਗਾ । 

ਸ਼ਿਕਾਰੀ 

“'ਬਜੁਰਗਾ ! ਮੈ” ਇਸ ਵੇਲੋਂ ਬਹੁਤ ਥੱਕਿਆ ਅਤੇ ਹੰਭਿਆ ਹੋਇਆ ਹਾਂ । ਮੈਨੂੰ ਸਮਝ 
ਨਹੀਂ' ਧੈਦੀ ਕਿ ਤੇਰੇ ਘਰ ਇਹ ਕੁੜੀ ਕੌਣ ਹੈ । ਜਿਸ ਨੇ ਮੈਨੂੰ ਪਾਣੀ ਦਿੱਤਾ ਸੀ । ਉਹ ਸੰਝ 
ਦੇ ਤਾਰੇ ਵਾਂਗ ਚੁੱਪ ਅਤੇ ਨੀਲੇ ਅਕਾਸ਼ ਵਿਚ ਥੋੜੇ ਦਿਨਾਂ ਦੇ ਚੌਨ ਵਾਂਗ ਸੁੰਦਰ ਹੈ । ਇਸ 
ਤਰਹਾਂ ਜਾਪਦਾ ਹੈ ਜਿਵੇਂ ਮਾਇਆ ਦੀ ਦੇਵੀ ਲੱਛਮੀ ਸੁੰਦਰਤਾ ਵਿਚ ਇਸ ਦੇ ਸਾਮ੍ਹਣੇ ਕੋਈ 
ਚੀਜ਼ ਹੀ ਨ ਹੋਵੇ । ਇਹ ਹੈ ਕੌਣ ? ਇਸ ਦੇ ਮਾਪੇ ਕੋਣ ਹਨ । ਮੈ” ਤੇ ਇਸ ਨੂੰ ਰਾਜਕੂਮਾਰੀ 
ਸਮਝਦਾ ਹਾਂ । ਜਾਂ ਕੀ ਇਹ ਗੱਲ ਹੈ ਕਿ ਦੇਵਤਿਆਂ ਦੀ ਉਚੋਚੀ ਕਿਰਪਾ ਨਾਲ ਇਸ ਨੰ ਤੇਰੀ 
ਧੀ ਬਣ ਕੇ ਜਨਮ ਲੈ ਲਿਆ ਹੈ । ਕੀ ਇਹ ਵਿਆਹੀ ਹੋਈ ਹੈ ਜਾਂ ਅਜੇ ਕਵਾਰੀ ਹੈ । ਤੈਨੂੰ 
ਇਸ ਬਾਰੇ ਸਭ ਕੁਝ ਮੈਨੂੰ ਸੱਚ ਸੱਚ ਦੱਸ ਦੇਣਾ ਚਾਹੀਦਾ ਹੈ ।' 

ਬਿਰਧ 

“'ਹੇ ਨਿਆਂ ਸਰੂਪ ! ਮੋਰੀ ਗੱਲ ਸੁਣਨ ਦੀ ਕ੍ਰਿਪਾ ਕਰੋਂ । ਮੈਨੂੰ ਆਪ ਇਹ ਪਤਾ ਨਹੀਂ 
ਕਿ ਇਸ ਦੇ ਮਾਤਾ ਪਿਤਾ ਕੌਣ ਹਨ । ਨ ਹੀ ਮੈ ਇਹ ਦੱਸਣ ਯੋਗ ਹਾਂ ਕਿ ਇਸ ਦਾ ਘਰ ਕਿਥੇ 
ਹੈ । ਮੈ” ਤੇਂ ਇਸ ਨੂੰ ਆਪ ਲਛਮੀ ਦੇਵੀ ਹੀ ਸਮਝਦਾ ਹਾਂ । ਮੋਰੇ ਉਤੇ ਅਪਾਰ ਕ੍ਰਿਪਾ ਕਰਕੇ 
ਇਸ ਨੇ ਮੇਰੇ ਘਰ ਪ੍ਰਾਹੁਣਾ ਬਣਨਾ ਸਵੀਕਾਰ ਕੀਤਾ ਹੈ । ਜਿਸ ਦਿਨ ਦੀ ਇਹ ਆਈ ਹੈ ਮੋਰੇ 
ਭਾਗ ਖੁਲ੍ਹ ਗਏ ਹਨ । ਮੈਨੂੰ ਦੁੱਧ ਵੇਚ ਕੇ ਆਸ ਤੋ ਵਧ ਰੁਪਿਆ ਮਿਲਿਆ ਹੈ ਤੇ ਇਕ ਮਝ 
ਜਿਸ ਨੂੰ ਮੈ” ਫੈਡਰ ਸਮਝ ਕੇ ਛੱਡਿਆ ਹੋਇਆ ਸੀ ਨਵੇ” ਦੁਧ ਹੋ ਗਈ ਹੈ । ਇਸ ਤਰ੍ਹਾਂ 
ਲਗਦਾ ਹੈ ਕਿ ਇਸ ਦੀ ਕ੍ਰਿਪਾ ਨਾਲ ਹੁਣ ਮੇਰੇ ਦਿਨ ਫਿਰ ਗਏ ਹਨ ।'' 

ਸ਼ਿਕਾਰੀ 

“ਹ੍ਣ ਮੇਰੀ ਗੱਲ ਸੁਣ, ਛੇੜ੍ਹਆਂ । ਇਹ ਕੌਨਿਆ ਮੈਨੂੰ _ ਦੇ ਦੇ । ਮੈਂ ਇਸ ਨੂੰ ਆਪਣੇ 


ਛੇੜ੍ਹ ਨੇ ਰੋ ਕੇ ਕਿਹਾ : 

(ਨਹੀਂ, ਇਹ ਨਹੀਂ” ਹੋ ਸਕਦਾ । ਮੈਨੂੰ ਮਾਇਆ ਨਹੀਂ' ਚਾਹੀਦੀ । ਸੈਂ ਇਸ ਨੂੰ ਆਪਣੀ 
ਧੀ ਬਣਾ ਚੁੱਕਾ ਹਾਂ, ਹੁਣ ਮੈ“ ਇਸ ਤੋਂ ਬਿਨਾਂ ਜੀਓ ਨਹੀ” ਸਕਦਾ । ਮੈ“ ਸਾਰੀ ਉਮਰ ਇਸ ਦੇ 
ਕੈਵਲ ਚਰਨਾਂ ਦੀ ਪੂਜਾ ਕਰਦਾ ਰਵ੍ਰਾਂਗਾ । ਇਹ ਲੱਛਮੀ ਦੇਵੀ ਆਪ ਹੈ । ਹੋਰ ਕੋਈ ਨਹੀਂ । 
ਦੇਲੇ ਥੋੜੇ ਜਿਹੇ ਸਮੇ ਵਿਚ ਇਹ ਮੈਨੂੰ ਸਭ ਤੋ ਵਧ ਪਿਆਰੀ ਹੋ ਗਈ ਹੈ, ਇੱਸ ਤੋਂ ਬਿਨਾਂ 
_ਦੂਨੀਆ ਮੈਨੂੰ ਅਨ ਰੀ ਅਤੇ ਸਖੈਣੀ ਲਗੇਗੀ ।' ਨ 

ਜੋ ਕੁਝ ਵੀ ਉਸ ਗਭਰੂ ਨੇ ਕਿਹਾ ਉਸ ਦਾ ਕੁਝ ਅਸਰ ਨ ਹੋਇਆ । ਛੋਹ ਨੂੰ ਉਸ ਦੀ 
'ਇਸ ਤਜਵੀਜ਼ ਦਾ ਬੜਾ ਦੁਖ ਹੋਇਆ ਅਤੇ ਉਹ ਹਾਂ ਕਾਰਨ ਉਤੋਂ ਰਾਜੀ ਨ ਹੋਇਆਂ । 

ਇਕ ਪੂਰਾ ਦਿਨ ਇਸ ਤਰ੍ਹਾਂ ਝਗੜਦਿਆਂ ਲੰਘ ਗਿਆ_। ਅਗਲੇ ਦਿਨ ਇਹ ਫ਼ੈਸਲਾ 
ਰੋਇਆ ਕਿ ਉਹ ਜਵਾਨ ਸ਼ਿਕਾਰੀ ਉਸ ਨੂੰ ਆਪਣੇ ਘਰ ਨਾਲ ਲੈ ਜਾਏ । 

ਛੇੜ੍ਹ ਨੇ ਕਮਲਾ ਨੂੰ ਕਿਹਾ "ਤਰ ਮੇਰੇ ਗ਼ਰੀਬ ਘਰ ਵਿਚ ਬੜੀ ਤੋਗੀ ਵਿਚ ਰਹੀ ਏ” । 
ਜੋ ਔਖ ਤੇ ਬੇ ਆਰਾਮੀ ਤੈਨੂੰ ਏਥੇ ਹੋਈ ਹੈ ਉਸ ਲਈ ਮੈਨੂੰ ਖਿਮਾ ਕਰ ਦੇਵੀ” ਅਤੇ ਮੇਰੇ ਉਤੋ 
'ਮਿਹਰ ਰਖੀ । ਮੈਨੂੰ ਨ ਆਇਆ ਚਾਹੀਦੀ ਹੈ ਨ ਚੌਦਾਂ ਮੁਰੱਬੇ । ਬਸ ਤੇਰੇ ਚਰਨ ਰੈਵਲ ਮੇਰੇ ਮਰਨ 
ਵੇਲੋ ਮੇਰੇ ਉਤੇ ਪਰਮਾਤਮਾ ਦੀ ਮਿਹਰ ਵਰ੍ਹਾਂਦੇ ਰਹਿਣ । 

ਛੇੜ੍ਹ ਦੇ ਹੰਝੂ ਉਸ ਘਾਹ ਉਤੇ ਡਿਗੇ ਜਿਹੜਾ ਉਸਦੇ ਵਿਹੜੇ ਵਿਚ ਉਗਿਆਂ 
ਹੋਇਆ ਸੀ । 

ਸ਼ਹਿਜ਼ਾਦਾ ਉਸ ਸੰ ਦਰੀ ਨੂੰ ਆਪਣੇ ਨਾਲ ਘਰ ਲੈ ਗ਼ਿਆ । 

13. ਰਾਜਕੁਮਾਰ ਪ੍ਰਦੀਪ ਕੁਮਾਰ ਅਤੇ ਕਮਲਾ 

ਸੁੰਝ ਨੂੰ ਜਦੋਂ ਕਮਲਾ ਨੇ ਆਪਣੇ ਕਮਰੇ ਵਿਚ ਦੀਵਾ ਬਾਲਿਆ ਤਾਂ ਉਹ ਆਪਣੀ ਮਾਂ 

ਨੂੰ ਯਾਦ ਕਰਕੇਂ ਰੋਈ । ਉਸ ਵੇਲੋਂ ਰਾਜਕੁਮਾਰ ਪ੍ਰਦੀਪ ਕ੍ਰਮਾਰ ਪੌਲੋ ਪੈਰੀਂ ਕਮਰੇ ਵਿਚ ਦਾਖਲ 

ਰੋਇਆ । ਕੁਰਸੀ ਉਤੇ ਬੈਠੀ ਉ੍‌ਹ ਆਪਣੀ ਮਾਂ ਬਾਰੇ ਸੌਚ ਰਹੀ ਸੀ ਜਿਹੜੀ ਦੂਰ ਦੁਰਾਡੇ ਬੈਠੀ 
ਸੀ। ਉਸ ਵੇਲੇ ਰਾਜਕੁਮਾਰ ਉਸ ਦੇ ਕੌਲ ਗਿਆਂ । 

ਰਾਜਕੁਮਾਰ 


“ਅੱਜ ਨਹੀਂ ਕੱਲ'” ਆਖ ਕੇ ਹੀ, ਪਿਆਰੀ ਸ੍ਰੰਦਰੀ ਜਦੋਂ ਦੀ ਏਥੇ 


ਨ 


ਪ੍ਰਾਰੂ; 


ਆਈ 
ਬਣੀ ਏ' ਤੂੰ ਮੈਨ ਟਾਲਦੀ ਰਹੀ ਹੈਂ, “ਮੈਂ ਤੈਥੋਂ ਕੇਵਲ ਇਹੀ ਗੱਲਾਂ ਖੁਛਣਾ' ਚਾਹ 
ਹਾਂ । ਤੇਰਾ ਘਰ ਕਿਥੋ ਹੈ ਅਤੇ ਤੂੰ ਕਿਸਦੀ ਧੀ ਹੈ” ? ਤੇਰੀ ਸ੍ਰੰਦਰਤਾ ਨੇ ਮੈਨੂੰ ਪਾਗਲ ਕਰ 
ਦਿਤਾਂ ਹੈ ਪਰ ਮ ਕਿਸ਼ਮਤ ਹੈ ਕਿ ਮੈ' ਤੈਨੂੰ ਸਦਾ ਰੋ'ਦੀ ਹੀ ਵੇਖਦਾ ਹਾਂ । ਜਿੰਨੇ ਹੰਝ੍ਹ 


95 


ਆਪਣੇ ਪੂੰਝਦੀ ਹੈ ਓਨੇ ਹੀ ਉਹ ਵਧਦੇ ਹਨ । ਦੁੱਖ ਕੀ ਹੈ ? ਕੀ ਤੂੰ 
ਦਇਆ ਦੋ ੬<59-4..-- 
ਛੇੜ੍ਹ ਦੇ ਘਰ ਵੇਖਿਆ ਹੈ ਮੈਂ ਆਪਣਾ ਜੀਵਨ ਅਤੇ ਹੋਰ ਸਭ ਕੁਝ ਤੈਨੂੰ ਅਰਪਣ ਕਰ ਦਿਤਾ ਹੈ । 
ਓਸੇ ਦਿਨ ਤੋਂ ਮੇਰਾ ਬਾਜਾਂ `ਦਾ ਸ਼ਿਕਾਰ ਖੇਡਣ ਦਾ ਸ਼ੌਕ ਖ਼ਤਮ ਹੋ ਗਿਆ ਤੇ ਤੈਨੂੰ ਪਤਾ ਹੇ 
ਕਿ ਹੁਣ ਮੈ ਘਟ ਵਧ ਹੀ ਕਿਤੇ ਬਾਹਰ ਜਾਂਦਾ ਹਾਂ । ਹੁਣ ਮੈ” ਹੋਰ ਸਭ ਕੁਝ ਬਾਰੇ ਬੇਪ੍ਰਵਾਹ ਹਾਂ । 
ਮੇਰੇ ਬਾਗ ਵਿਚ ਖਿੜੇ ਫੁੱਲ, ਕਾਮਨੀ ਤੇ ਸਫੈਦ, ਹੁਣ ਮੈਨੂੰ ਬਿਲਕੁਲ ਨਹੀ ਖਿੱਚਦੇ । ਤੇਰੀਂ” 
ਮੁਹੱਬਤ ਵਿਚ, ਪਿਆਰੀ, ਮੈ ਸੁਦਾਈਆਂ ਵਾਂਗ ਹੋ ਗਿਆ ਹਾਂ । ਤੇਰੀ ਖਿੱਚ ਮੈਨੂੰ ਸੋਨੇ ਨਾਲੋ“ 
ਵੀ ਵੱਧ ਹੈ । ਤੂੰ ਮੋਰੀ ਹਿੱਕ ਦਾ ਵੱਡਮੁਲਾ ਹੀਰਿਆਂ ਦਾ ਗਹਿਣਾ ਹੈ । ਜੇ ਤੰ ਮਨੂੰ ਛੱਡ ਦੇਏਗੀ 
ਤਾਂ ਵੀ ਮੈ” ਤੈਨੂੰ ਨਹੀ“ ਛਡਾਂਗਾ । ਮੈ” ਤੇਰੇ ਚਰਨਾਂ ਦੀਆਂ ਬਾਕਾਂ ਬਣਕੇ ਉਨ੍ਹਾ ਨੂੰ ਚੰਬੜ 
ਜੀ ਗਾ ਦਿ ਹਰ ਰੁ ਕਾਇਈ ਰਵ੍ਰਾਂਗਾ । ਤੀ 
1 “'ਇਹ ਕਾਮ ਦੇਵ ਦਾ ਤੀਰ ਹੈ ਜਿਸਨੇ ਦੌਹਾਂ ਦੇ ਢਿਲਾਂ ਨੂੰ 
ਸਵੇਰੇ ਸਾਰ ਰਾਜਕੁਮਾਰ ਕਮਲਾ ਦੇ ਕਮਰੇ ਵਿਚ ਜਾਂਦਾ ਅਤੇ ਸ਼ਾਮ 
ਤਲ ਵਿਚ ਫਲ ਚ ਉਲ ਨੂੰ ਤੇ ਨਾ ਪਦ: ਮਾ ਤੂਰ 


ਕੁਝ ਦਸਾਂਗੀ ਤੇ ਇਹ ਜਾਨਣ ਦਾ ਤੇਰਾ ਹੱਕ ਵੀ ਹੈ ਪਰ ਤੰਨੂੰ ਸਬਰ ਮੋ” 
ਉਡੀਕ ਕਰਨੀ ਚਾਹੀਦੀ ਹੈ ।” ਕੰ [ਓ)' 
ਇਸ਼ ਤਰ੍ਹਾਂ ਰਾਜਕ੍ਰਮਾਰ ਦਿਹਾੜੀ ਵਿਚ ਕਈ ਵਾਰੀ ਸੰ ਦਰੀ ਕੋਲ ਜਾਂਦਾ 
ਰਿਹਾ 
ਹਰ ਵਾਰ ਨਿਰਾਸ ਪਿਛਾਂ ਆਪਣੇ ਮਹਿਲ ਨੂੰ ਮੁੜ ਆਉ'ਦਾ । ਇਸ਼ਕ ਉਸ ਦੇ ਚਿਲ ਕੰ ਚੁਪ 
ਰੀ ਤਤ ਗਦੱਤ ਗੱਲਾ ਅਹੁਠੀ ਗੱਲ ਨ ਕਰ ਸਕਦਾ । ਜਿਸ ਤਰ੍ਹਾਂ ਕੋਈ ਮਬੂ 
ਆਪਣੇ ਪਿਆਰੇ ਫੁੱਲ ਤੋ ਨਾਂਹ ਦਾ ਇਸ਼ਾਰਾ ਪਾ ਕੇ ਉੱਡ ਜਾਂਦੀ ਹੈ ਤੇ ਆਸ ਵਿਚ ਫਿਰ 
ਮੁੜ ਮੁੜ ਆਉਂਦੀ ਹੈ, ਇਸ ਤਰ੍ਹਾਂ ਹੀ ਰਾਜਕ੍ਮਾਰ ਆਉ'ਦਾ ਅਤੇ ਜਾਂਦਾ ਰਿਹਾ । 
ਅਤੇ ਇਸ ਤਰ੍ਰਾਂ ਤਿੰਨ ਮਹੀਨੇ ਲੰਘ ਗਏ । 
14. ਮਨੁੱਖੀ ਬਲੀਦਾਨ 


ਇਕ ਦਿਨ ਮਹਿਲਾਂ ਵਿਚ ਜ਼ਰ ਜ਼ੌਰ ਦੀ ਢੋਲ ਵੱਜਿਆ । 

“ਮਹਿਲਾਂ ਵਿਚ ਇਹ ਢੋਲ ਕਿਹਾ ਵੱਜ ਰਿਹਾ ਹੈ ? 

ਰਾਜਾ ਕਾਲੀ ਦੇਵੀ ਦੀ ਮਨੁੱਖੀ ਬਲੀਦਾਨ ਦੇ ਕੇ ਪੂਜਾ ਕਰੇਗਾ ।” 

ਕਮਲਾ ਨਾਰ ਨੂੰ ਹੌਲੀ ਹੌਲੀ ਪਤਾ ਲਗ ਗਿਆ ਕਿ ਜਿਨ੍ਹਾਂ ਮਨੂਖਾਂ ਦੀ ਕਾਲੀ ਸਾਮ੍ਹਣੇ 


96 


ਜਾਣੀ ਹੈ ਉਹ ਕੌਣ ਹਨ ਤੇ ਇਹ ਕਾਰਜ ਕਿਸ ਤਰ੍ਹਾਂ ਹੌਣਾ ਹੈਂ । 

ਬਾਲ ਸਮਰ ਵੀਰ ਹੀ_ਸਨ ਜਿਨ੍ਹਾਂ ਦੀ ਬਲੀ ਦਿਤੀ ਜਾਣੀ ਸੀ । ਉਂਹ 
ਰਣ ਲਗ ਪਈ ਅਤੇ ਉਸ ਦੇ ਹੰਝੂ ਵੇਖ ਕੇ ਰੁੱਖਾਂ ਨੇ ਵੀ ਹਮਦਰਦੀ ਵਜੋ ਆਪਣੇ ਫੁੱਲ ਅਤੇ 

ਦਿਤੇ । ੨ 
ਪਤ ਦਸ ਮਾਤਸ ਦੇ ਵਲੋ ਰਾਜਕਮਾਰ ਪ੍ਰਦੀਪ ਕੁਮਾਰ ਨੇ ਉਸ ਦੇ ਕਮਰੇਂ ਵਿਚ 
ਵੇਸ ਕੀਤਾ । 

ਰਾਜਕ੍ਰਮਾਰ 

ਪਰੋਸ ਦਰੀ ਤੂੰ ਇਕ ਅਦੁਤ ਕਥਾਂ ਸੁਣੀ ਹੈ ? ਮੋਰੇ ਪਿਤਾਂ ਜੀਂ_ ਮਨੁੱਖੀ ਬੂ“ ਤ 

ਰ ਕਰਨਗੇ । ਅਸੀਂ ਦੌਵੇ' ਮੈਦਰ ਚਲੀਏ ਤੇ ਇਹ ਵਿਲਿਖਣ ਦਿਸ ਵੇਖੀਏ । 

90 ਗਮਗੀਨ ਆਵਾਜ਼ ਵਿਚ ਪੁੱਛਿਆ: “'ਇਹ_ ਵਿਚਾਰੇ ਕੌਂਣ ਹਨ ਜਿਹੜੇ 
ਬਲੀਬਾਨ ਲਈ ਲਿਆਂਦੇ ਗਏਂ ਹਨ । ਤੁਹਾਡੇ ਪਿਤਾਂ ਜੀ ਨੇ ਇਹਨਾਂ _ਲਈ ਕਿੰਨੀ ਕੀਮਤ 
ਤਾਰੀ ਹੈ ।” 


ਰੋਸ ਨੇ ਆਪਣੇ ਵਧ ਰਹੇ ਹੰਝੂਆਂ ਨੂੰ ਪੂੰਝ ਸੁਟਿਆ ਅਤੇ ਰਾਜਕ੍ਰਮਾਰ ਤੱ” ਆਪਣਾ ਸੂਹ 
ਲੁਕਾ ਲਿਆ । ਧਿਆਨ ਦੂਜ 


੪੩ ਦਾ ਚਕਲਾਦਾਰ ਬਣਾ ਦਿਤਾ ਗਿਆ ਹੈ । ਸਨੇਹਾ ਘਲ ਕੋ ਤ੍ਰ ਉਸ ਨੂੰ ਏਥੇ ਮੰਗਵਾ ਲੌ । 
ਰੌਰ, ਉੱਥੇ ਦੌ ਪਾਲਕੀ ਬਰਦਾਰ ਆਂਧੀ ਅਤੇ ਸਾਂਧੀ ਰਹਿੰਦੇ ਜਨ । ਉਨ੍ਹਾਂ ਨੂੰ ਵੀ ਕਹਾਣੀ ਦੇ 
ਇਕ ਰਿਸ ਦਾ ਪਤਾ ਹੈ ਤੋਂ ਉਨ੍ਹਾਂ ਨੂੰ ਵੀ ਤੁਹਾਡੇ ਰਾਂਜਾ ਪਿਤਾਂ ਦੇ ਦਰਬਾਰ ਵਿਚ ਆਉਣ ਦਾ 


ਮੈ ੰਨੂੰ ਇਕ ਬੇਨਤੀ ਕਰਨੀ ਹੈ ਰਲੀਆ ਪਿੰਡ ਵਿਚ ਕਾਕੁਰਨ ਰਹਿੰਦਾ ਹੈ ਜਿਸ ਨੂੰ ਹੁਣੇ 


ਕਿਰਾ ਕਿ ਜਿਸਛੇੜਹ ਦੇ ਘਰੋਂ” ਉਹ ਲੱਭੀ ਸੀ ਉਸਨੂੰ ਵੀ ਭੁੱਲਣਾ ਨਹੀ ਚਾਹੀਢਾ । ਫਿਹ ਸਾਰੇ 
ਲੋਕ ਦਰਬਾਰ ਵਿਚ ਹਾਜਰ ਹੋਣੇ ਚਾਹੀਦੇ ਹਨ । ਜਿੰਨਾ ਚਿਰ 
ਆਪਣੀ ਕਹਾਣੀ ਨਹੀਂ' ਦੱਸੇਗੀ । 

ਦਰਬਾਰ ਲਗਦਾ ਹੈ । ਫਰੀਕ ਪੌਸ਼ ਹੌ ਦੇ ਹਨ । ਰਾਜਕ੍ਰਮਾਰ ਪ੍ਰਦੀਪ ਕ੍ਰਮਾਰ ਆਪਣੇ 
ਪਿਤਾ ਦੇ ਕੌਲ ਬੈਠ ਜਾਂਦਾ ਹੈ । ਮੁਟਿਆਰ ਆਂਪਣੀ ਕਹਾਣੀ ਸੁਣਾਂਦੀ ਹੈ । 


97 


15. ਬਾਰਾਂਮਾਹ 

“ਹ ਦਰਬਾਰ ਦੇ ਦਾਨਾ ਲੌਕੇਂ ! ਇਹ ਵਸਾਖ ਦਾ ਮਹੀਨਾ ਹੈ।ਇਸ ਅਭਾਗਣ ਦੀ, 
ਦੂਖ ਭਰੀ ਕਹਾਣੀ ਸੁਣੋ । 

ਹੋ ਚੈਨ ਅਤੇ ਸੂਰਜ ! ਤੁਸੀਂ ਗਵਾਹੀ ਦੇਣਾ ! ਅਕਾਸ਼ ਦੇ ਦੇਵਤਿਓ ! ਬਿਰਖੋ ਅਤੇ 
ਪੌਦਿਓ ! ਮੈ' ਤੁਹਾਨੂੰ ਸਾਰਿਆਂ ਨੂੰ ਗਵਾਹੀ ਲਈ ਸਦਦੀ ਹਾਂ । ਇਹ ਮੋਤੇ ਸਾਮਣੇ ਦੇਵੀ ਮਾਤਾ 
ਦਾ ਮੰਦਰ ਹੈ, ਮੈ ਉਸ ਅਗੇ ਵੀ ਗਵਾਹੀ ਦੇਣ ਲਈ ਅਰਦਾਸ ਕਰਦੀ ਹਾਂ । ਅਗਨੀ, ਜਲ, 
ਅਕਾਸ਼ ਦੇ ਦੇਵਤਾ ਇੰਦਰ ਅਤੋਂ ਮਿ੍‌ਤ ਦੇਵਤਾ, ਜਮ ਤੁਸੀਂ, ਸਾਤੇ ਗਵਾਹੀ ਦੇਣਾ, ਤੇ ਧਰਤੀ 
ਮਾਤਾ । ਜੋ ਕ੍ਝ ਮੈਂ“ ਕਹਿਣ ਲਗੀ ਹਾਂ ਉਸ ਦਾ ਸਚ ਹੋਣਾ ਸਵੀਕਾਰ ਕਰਨਾ । ਜੌਗਲ ਵਿਚ 
ਸੈਂ“ ਮੈਗਲ ਦੀ ਦੇਵੀ ਬਨ ਦਰਗਾ ਦੀ ਕਈ ਸਾਲ ਪੂਜਾ ਕੀਤੀ ਹੈ । ਉਸ ਨੂੰ ਮੈਂ ਗਵਾਹ ਵਜੋ” 
ਜਦਦੀ ਹਾਂ । ਤੁਸੀਂ ਜਿਹੜੇ ਜਿਹੜੇ ਜੀਵ ਹਵਾ ਵਿਚ ਉਡਦੇ ਹੋ ਜਾਂ ਧਰਤੀ ਉਤੇ ਭੌੱਦੇ ਰ 
ਮੈ” ਤ੍ਰਹਾਨੂੰ ਸਾਰਿਆਂ ਨੂੰ ਆਪਣੀ ਕਹਾਣੀ ਦਾ ਸਚ ਪਰਖਣ ਲਈ ਬੇਨਤੀ ਕਰਦੀ ਹਾਂ । 

(ਮੇਰੇ ਪਹਿਲੇ ਗਵਾਹ ਮੋਰੇ ਮਾਤਾ ਪਿਤਾ ਹਨ । ਉਨ੍ਹਾਂ ਦੇ ਚਰਨਾਂ ਉਤੇ ਮੈ“ ਸੌ ਵਾਰ 
ਪਰਨਾਮ ਕਰਦੀ ਹਾਂ । ਮੇਰੇ ਲਈ ਉਹ ਓਨੇ ਹੀ ਉਚੇ ਅਤੇ ਆਦਰਯੋਗ ਹਨ ਜਿਨਾ ਰਬ ਆਪ । 
ਸੋਰਾ ਆਪਣਾ ਪਿਆਰਾ ਵੀਰ ਏਥੇ ਹੈ, ਉਹ ਵੀ ਮੋਰੀ ਗਵਾਹੀ ਦੇਵੇਗਾ । ਕਾਰਕੁਨ ਵੀ ਏਥੇ ਹੈ । 
ਉਸ ਨੂੰ ਵੀ ਸਚ ਬੋਲਣਾ ਪਵੇਗਾ । ਅਤੇ ਚੀਕਨ ਗੁਜਰੀ ਵੀ ਜ਼ਰੂਰ ਮੇਰੀ ਕਹਾਣੀ ਦੀ ਤਸਦੀਕ 
ਕਰੇਗੀ । ਮੈਰਾ ਮਾਮਾ ਅਤੇ ਮਾਮੀ ਮੋਰੇ ਬੜੇ ਜ਼ਰੂਰੀ ਗਵਾਹ ਹਨ । ਸੰਝ ਦਾ ਤਾਰਾ ਜਿਹੜਾ 
ਅਕਾਸ਼ ਵਿਚ ਚਮਕਦਾ ਹੈ, ਉਸ ਨੂੰ ਮੈ" ਸਾਖੀ ਭਰਨ ਲਈ ਆਖਦੀ ਹਾਂ । ਅਤੇ ਮੌਰੇਂ ਆਪਣੇਂ 
ਹੰਝੂ ਮਰੇ ਦੁਖਾਂ ਦੇ ਗਵਾਹ ਹਨ ਅਤੇ ਮੋਰੇ ਸਚ ਨੂੰ ਸਾਬਤ _ਕਰਦੇ ਹਨ । ਆਹ ਵੀ ਇਕ ਗਵਾਹੀ 
ਹੈ (ਉਹ ਇਕ ਚਿਠੀ ਕਢਦੀ ਹੈ ।) ਇਹ ਚਿਠੀ ਮੇਰੇ ਮਾਮੇ ਨੇ ਮੋਰੀ ਮਾਮੀ ਨੂੰ ਲਿਖੀ । ਜਿਸ 
ਛਤਰ ਨੇ ਮੈਨੂੰ ਪਿਤਾ ਵਾਂਗ ਸ਼ਰਨ ਦਿਤੀ ਤੋਂ ਉਸ ਦੀ ਰਿਸ਼ਤੇਦਾਰ, ਇਹ ਸਭ ਮੇਰੇਂ ਗਵਾਹ ਹਨ । 
ਮੋਰਾਂ ਅਖੀਰਲ ਗਵਾਹ ਰਾਜਕੁਮਾਰ ਆਪ ਹੈ ਜਿਸ ਨੇ ਮੈਨੂੰ ਵਡੇ ਕਲੋਸ਼ ਵਿਚੋਂ ਕਢਿਆ ' ਉਹ 
ਮੇਰੇ ਦਿਲ ਦਾ ਮਾਲਿਕ ਹੈ । ਹੈ ਮਹਾਂ ਪੁਰਖੋ ਮੈ” ਤੁਹਾਬੋ” ਕੁਝ ਨਹੀ” ਲੁਕਾਵਾਂਗੀ । 

“ਜੇਠ ਦਾ ਮਹੀਨਾ ਸੀ । ਕਾਲੇ ਬਦਲਾਂ ਨੇ ਅਕਾਸ਼ ਉਤੇ ਅਨ੍ਰੈਰਾ ਕੀਤਾ ਹੋਇਆਂ ਸੀ । 
ਰਾਤ ਮੁਕਣ ਵਾਲੀ ਸੀ ਜਦੋ” ਵਿਸ ਅਭਾਗਣ ਦਾ ਜਨਮ ਰੋਇਆ । ਮੋਰੀ ਮਾਂ ਨੇ ਪਿਆਰ ਨਾਲ 
ਮੇਰਾ ਨਾਂ ਕਮਲਾ ਰਖਿਆਂ । (ਜਿਹੜਾ ਲਛਮੀ ਦੇਵੀ ਦਾ_ਦੂਜਾ ਨਾਂ ਹੈ ।) ਜਦੋ” ਮੋਰੀ ਪੈਦਾਇਸ਼ 
ਨੂੰ ਤਿੰਨ ਸਾਲ ਹੋ ਗਏ ਤਾਂ ਸਾਡੇ ਘਰ ਮੋਰੇ ਭਰਾ ਦਾ ਜਨਮ ਹੋਇਆ_। ਚੈਨ ਵਰਗਾ ਸੁੰਦਰ 
ਕਾਕਾ ਮੈਂ ਆਪਣੀ ਮਾਂ ਦੀ ਗੋਦ ਵਿਚ ਵੇਖਿਆ ਅਤੇ ਮਨ_ ਨੂੰ ਬੜੀ ਠੰਡ ਪਈ । ਮੈ” ਉਸ ਨੂੰ 
ਕੁਛੜ ਚੁਕ ਲੰ'ਦੀ, ਉਸ ਨਾਲ ਖੋਡਦੀ ਤੋ ਉਸ ਨੂੰ ਪੰਘੂੜੇ ਵਿਚ ਝ੍ਰਟੇ ਦੇਦੀ । ਟਿਸ ਤਰ੍ਹਾਂ ਦੀ 
ਖੁਸ਼ੀ ਅਤੇ ਖੋਡਾਂ ਵਿਚ ਮੋਰਾ ਬਚਪਣ ਲੰਘਿਆ । ਮੇਰਾ ਵੀਰ ਮੋਰੀਆਂ ਅਖਾਂ ਦਾ ਚਾਨਣ ਸੀ ਅਤੇ 
ਮਾਤਾ ਪਿਤਾ ਦਾ ਪਿਆਰ _ਮੋਰੇ ਲਈ ਸਾਲ ਤੋ ਵਡਮੁਲੀ ਸ਼ੈ ਸੀ । ਜਦੋਂ” ਮੇਰੇ ਜੀਵਨ ਦੇ ਤੇਰਾਂ 
ਸਾਲ ਲੰਘ ਗਏ ਤਾਂ ਮੈ ਆਪਣੇ ਪਿਤਾ ਜੀ ਨੂੰ ਮੇਰੇ ਵਿਆਹ ਦੀਆਂ ਗਲਾਂ ਕਰਦੇ ਸੁਣਿਆ । ਹੁਣ 


ਸੈਂ ਤੁਹਾਨੂੰ ਆਪਣੇ ਜੀਵਨ ਦੀਆਂ ਕੁਝ ਗੁਝੀਆਂ ਘਟਨਾਵਾਂ ਦਸਾਂਗੀ ਅਤੇ ਮੈ ਬੇਨਤੀ ਕਰਦੀ 


ਹਾਂ ਕਿ ਹਜ਼ੂਰ ਮੇਰੇ ਮਾਮਲੇ ਵਿਚ ਠੀਕ ਇਨਸਾਫ਼ ਕਰਨ । ਜਦ ਮੈਂ“ ਜਵਾਨੀ ਚੜ੍ਹੀ ਤਾਂ ਮੇਰੇ 
ਰੌਗ ਦੀ ਲਾਲੀ ਚਮਕਣ ਲਗੀ । ਮਾਂ ਨੇ ਕਿਹਾ, ''ਦਰਿਆ ਦੇ ਘਾਟ ਉਤੇ ਇਕੱਲੀ ਨਾ ਜਾਇਆ 
ਕਰ। ਮੈਂ ਅਤਿ ਸੁੰਦਰ ਕਪੜੇ ਪਾਂਦੀ ਅਤੇ ਆਪਣੇਂ ਸ਼ਰੀਰ ਨੂੰ ਗਹਿਣਿਆਂ ਨਾਲ ਸਜਾਂਦੀ । ਆਪ 


_ਣੀਆਂ ਲੰਮੀਆਂ ਗੁਤਾਂ ਵਿਚ ਮੈ“ ਹਰ ਰੌਜ ਚੰਪਾ ਫੁਲਾਂ ਦੇ ਹਾਰ ਗ੍ਰੰਦੀ । ਅਸ਼ਨਾਨ ਵੇਲੇ ਸੇਵਾ ਵਿਚ 


ਖਲੋਤੀਆਂ ਗੌਲੀਆਂ_ਮੋਰੀਆਂ ਜੁਲਫਾਂ ਵਿਚ ਸੁਗੰਧਾਂ ਲਾਂਦੀਆਂ ਤੇ ਅਬਰਕ ਨਾਲ ਸਜਾਈਆਂ 
ਕੰਘੀਆਂ ਨਾਲ ਮੇਰੇ ਉਲਝੇ ਹੋਏ ਕੋਸਾਂ ਨੂੰ ਕੰਘੀ ਕਰਕੇ ਸੰਵਾਰਦੀਆਂ । ਮੈਂ ਆਪਣੀਆਂ ਗੋਲੀਆਂ 
ਨਾਲ ਰਰ ਰੋਜ਼ ਨਹਾਉਣ ਵਾਲੇ ਘਾਟ ਉਤੇ ਜਾਂਦੀ ਪਰ ਕਿਸੇ ਨੂੰ ਬਹੁਤਾ ਨੇੜੇ ਆਉਣ ਦਾ ਹੌਸਲਾ 
ਨਪੈੱਦਾ।” 

ਖੋਹ ਦਾ ਮਹੀਨਾ ਸੀ ਜਦੋਂ ਦਿਨ ਅਸਲੌ” ਛੋਟੇ ਸਨ । ਆਪਣੀਆਂ ਗਿਆਰਾਂ ਭੈਣਾਂ ਵਿਚ” 
ਉਹ (ਪੋਹ) ਸਭ ਤ_ਛੋਟੀ ਸੀ । ਇਕ ਦਿਨ ਮੈ” ਸਵੇਰੇ ਉਠੀ ਅਤੇ ਜੰਗਲ ਦੀ ਦੇਵੀ ਬਨ 
ਦੁਰਗਾ ਦੀ ਪੂਜਾ ਕੀਤੀ ।. ਜਦੋਂ“ ਦੁਪਹਿਰ ਹੋਈ ਤਾਂ ਮੈ“ ਆਪਣੇ_ਸਰੀਰ_ਨੂੰ ਤੇਲ ਨਾਲ 
ਜੁਗੈਧਤ ਕੀਤਾ ਤੇ ਆਪਣੀ ਛਾਤੀ ਤੋ“ ਹੀਰਿਆਂ ਦਾ _ਵਡਾ_ਹਾਰ ਲਾਹਿਆ । ਫਿਰ ਇਕ ਸੌਨੇ 


_ਦੀ ਗਾਗਰ ਹਥ ਵਿਚ ਲੰ ਕੇ ਮੈਂ” ਆਪਣੀਆਂ ਗੌਲੀਆਂ ਸਮੋਤ ਦਰਿਆ ਦੇ ਘਾਟ ਉਤੇ ਗਈ । ਉਹ 


ਬੂਸ਼ੀ ਖੁਸ਼ੀ ਗਾਉੱਦੀਆਂ ਸਨ ਤੇ ਕੁਝ ਨਚਦੀਆਂ ਸਨ । ਅਸੀਂ ਥੁਸ਼ੀ_ ਖੁਸ਼ੀ ਗਲਾਂ ਕਰਦੀਆਂ 
ਪੌੜੀਆਂ ਤੀਕਰ ਅਪੜ ਗਈਆਂ । ਪਰ ਜਦੋ ਅਸੀਂ ਮੁੜਨ ਲਗੀਆਂ_ ਤਾਂ ਮੇਰਾ ਪੈਰ ਇਟ 
ਵਿਚ ਵੱਜਾ ਜਿਹੜਾ ਕਿ ਇਕ ਭੈੜਾ ਸਗਨ ਸੀ । ਹੁਣ ਕੀ ਹੋਵੇਗਾ ? ਇਹ ਸੌਚ ਕੇ ਮੈਂ ਡਰ ਨਾਲ 


_ਕੈਬਨ ਲਗ ਪਈ । ਜੌ ਮੈਨੂੰ ਪਤਾ ਹੁੰ ਦਾ ਕਿ ਮੋਰੇ ਰਾਹ ਵਿਚ ਇਕ ਕਾਲਾ ਸਪ ਲੌਟਿਆ ਹੋਇਆ ਹੈ 
ਤਾਂ ਮੈਂ ਕਦੀ ਬਾਹਰ ਨ ਨਿਕਲਦੀ । ''ਉਹ ਵੇਗ ਵਿਚ ਚੁਪ ਹੋ ਗਈ ਤੋਂ ਕਾਰਕੁਨ ਵਲ ਉੱਗਲ 


ਕਰਕੇ ਦਰਬਾਰ ਨੂੰ ਕਿਹਾ ਕਿ ਉਸ ਨੂੰ ਪੁਛਿਆ ਜਾਏ ਕਿ ਉਸ ਨੂੰ ਇਸ ਕਿਸੇ ਬਾਰੇ ਕੀ ਪਤਾ ਹੈ । 

“ਹੁਣ ਮਾਘ ਅਤੇ ਫਗਣ ਆਏ । ਚੀਰਵੀਂ ਠੰਢ ਹੋ ਗਈ । ਗਰੀਬ ਕਪੜਿਆਂ ਖੁਨ" ਦੁਖੀ 
ਜਨ ਤੋ ਲੰਮੀਆਂ ਰਾਤਾਂ ਲੰਮਕਦੀਆਂ ਟਿਕੀਆਂ ਰਹਿੰਦੀਆਂ ਜਿਵੇ ਉਹਨਾਂ ਦਾ ਜਾਣ ਨੂੰ ਜੀ ਨਾ 
ਕਰਦਾ ਹੋਵੇ । ਇਕ ਦਿਨ ਇਹ ਗੁਜਰੀ ਚੀਕਨ, ਸਾਡੇ _ਘਰ ਦਹੀ“ ਵੇਚਣ ਆਈ । ਇਹ ਉਹ 
ਚਿਠੀ ਹੈ ਜਿਹੜ) ਉਹ ਲੈ ਕੌ ਆਈ । (ਉਹ _ਚਿਠੀ ਪੇਸ਼ ਕਰਦੀ ਹੈ ਤੇ ਕਹਿੰਦੀ ਹੈ) । 

ਚ “ਮੈਨੂੰ ਇਹ ਦਸਣ ਦੀ ਲੌੜ ਨਹੀਂ ਕਿ ਇਸ ਵਿਚ ਕੀ ਲਿਖਿਆ. ਹੈ । ਮੈ ਦਰਬਾਰ ਅਗੇ 
ਬੋਨਤੀ ਕਰਦੀ ਹਾਂ ਕਿ ਇਹ ਸਾਰੀ ਪੜ੍ਹ ਲਈ ਜਾਏ ।'” 

'ਫਿਰ ਪਿਆਰਾ ਚੇਤਰ ਆਇਆ । ਫੁਲ ਬੂਟਿਆਂ ਅਤੇ ਹੇਰ ਬਨਸਪਤੀ ਨੇ ਆਪਣੇ ਰੰਗਾਂ 
ਦੇ ਖਜ਼ਾਨੇ ਖੋਲ੍ਹ । ਇਸ ਤਰ੍ਹਾਂ ਲਗਦਾ ਸੀ ਜਿਵੇ ਕਾਮ ਦੇਵਤਾ ਆਪਣੇ ਫੁਲਾਂ ਦੇ ਤੀਰ ਲੈ 
ਕੇ ਹਰ ਬੂਟੇ ਪਿਛੇ ਲੁਕਿਆ ਬੈਠਾ ਸੰ । ਸਜਣਾਂ ਤੌ“ ਵਿਛੜਿਆਂ ਨੂੰ ਵਿਛੋੜਾ ਵਢ ਵਢ ਖਾਂਦਾ 
ਸ਼ੀ । ਮਧੂ ਮਖੀਆਂ ਦੀ ਭਿੰਨ ਭਿੰਨ ਨਾਲ ਬਾਗਾਂ ਵਿਚ ਰੌਣਕ ਲਗੀ ਰਹਿੰਦੀ ਸੀ ਤੋਂ ਕੋਇਲ 
ਸਾਰਾ ਦਿਨ ਗਾਉੱਦੀ । ਮੈ“ ਸ੍ਣਿਆ'ਕਿ ਮੇਰੇ ਮਾਤਾ ਪਿਤਾ ਆਪੋ ਵਿਚ ਹੌਲੀ ਹੌਲੀ ਮੋਰੇ 


99 


ਵਿਆਹ ਦੀਆਂ ਗੜਾਂ ਕਰਦੇ । ਬਸ ਓਨ੍ਹੀ` ਦਿਨੀ" ਹਜ਼ੂਰ ਵਲੋ ਹਰਕਾਰਾ ਆਇਆ ਜਿਸ ਨੇ 
ਮੋਰੇ ਪਿਤਾ ਨੂੰ ਹਜ਼ੂਰ ਸਾਮਣੇ ਪੇਸ਼ ਤੌਣ ਦਾ ਹੁਕਮ ਸੁਣਾਇਆ । ਹਾਥੀ ਘੋੜੇ ਤਿਆਰ ਕੀਤੇ 
ਗਏ ਅਤੇ ਆਪਣੇ ਅੰਗ ਰਖਿਅਕਾਂ ਅਤੇ ਮੁਜਾਹਿਬਾਂ ਦੇ ਨਾਲ ਉਨ੍ਹਾਂ ਨੇ ਹਜ਼ੂਰ ਦੀ ਰਾਜਧਾਨੀ 
ਦਾ ਰਾਹ ਫੜਿਆ । ਟੁਰਨ ਲਗਿਆਂ ਉਹ ਮੌਰੇ ਕੌਲ ਆਏ ਅਤੇ ਕਿਹਾ, ''ਮੋਰੀ ਬਚੀ ! ਪਤਾ 
ਨਹੀਂ ਮੈਨੂੰ ਕਿੰਨੇ ਦਿਨ ਬਾਹਰ ਰਹਿਣਾ ਪਵੇ, _ ਮੋਰੇ ਪਿਡ_ ਆਪਣੇ ਆਪ ਦਾ ਪੂਰਾ 
ਖ਼ਿਆਲ ਰਖੀ'।'” ਉਨ੍ਹਾਂ ਦੇ ਵਿਛੜਨ ਲਗਿਆਂ ਮੋਰੀਆਂ ਅਖਾਂ ਵਿਚ ਹੰਝੂ ਆ ਗਏ । ਜਦ 
ਮੋਰੇ ਪਿਤਾ ਜੀ ਚਲੋ ਗਏ ਤਾਂ ਸਾਰਾ ਘਰ ਅਨ੍ਰੌਰਾ ਲਗਦਾ ਸੀ । ਲੈ 

“ਫਿਰ ਜੇਠ ਆ ਗਿਆ । ਸਾਰੇ ਲੋਕ ਸਜ ਧਜ ਬਨ ਦੁਰਗਾ ਦੀ ਪੂਜਾ ਕਰਨ ਲਗੇ 1 
ਢੋਲ ਢਮਕੇ ਵਜ ਰਹੇਂ ਸਨ। ਮੰਦਰਾਂ ਦੇ ਅੰਦਰ ਖੁਸ਼ੀ ਖੁਸ਼ੀ ਛੈਣੇ ਅਤੇ ਖੜਤਾਲਾਂ _ਖੜਕਦੀਆਂ 
ਸਨ । ਮੈਦਰਾਂ ਨੂੰ ਬੜੇ ਸੰ ਦਰ ਢੰਗ ਨਾਲ ਸਜਾਇਆ ਗਿਆ ਸੀ ਅਤੇ ਤੀਵੀਆਂ ਅਤੇ ਬਚੋ ਸੋਹਣੇ 
ਸੋਹਣੇ ਕਪੜੇ ਪਾ ਕੇ ਸ਼ਾਮਿਆਨਿਆਂ ਦੇ ਹੇਠਾਂ ਮੌਜ ਮੋਲੋ ਵਿਚ ਲਗੇ ਹੋਏ ਸਨ। ਮੈ“ ਅਤੇ ਮੋਰੀ 
ਮਾਤਾ ਇਕੱਲੀਆਂ ਬਹਿ ਕੇ ਰੱਦੀਆਂ, ਇਹ ਸੌਂਚ ਕੇ ਕਿ ਮੇਰੇ ਪਿਤਾ ਨਾਲ ਖਬਰੇ ਕੀ ਬੀਤੀ ਹੈ । 
ਵਿਸ ਵੇਲੇ ਸਾਨੂੰ ਹਜੂਰ ਦੇ ਮਹਿਲਾਂ ਤੱ“ ਖਬਰ ਅਪੜੀ ਕਿ ਮੋਰੇ ਪਿਤਾ ਜੀ ਨੂੰ ਕੈਦ ਕਰ ਲਿਆ 
ਗਿਆ ਹੈ । ਇਹ ਹੈ ਉਹ ਚਿਠੀ ਜਿਸ ਰਾਹੀਂ ਵਿਹ ਨਿਰਦਈ _ਖਬਰ ਮਿਲੀ (ਉਹ ਚਿਠੀ 
ਕਢਦੀ ਹੈ ਤੋ ਫਿਰ ਕਹਿੰਦੀ ਹੈ । 

ਹੁਣ ਕੀ ਮੈ” ਹਜ਼ੂਰ ਨਿਆਂ ਸਰੂਪ ਨੂੰ ਪ੍ਛ ਸਕਦੀ ਹਾਂ ਕਿ ਮੋਰੇ ਪਿਤਾਂ ਜੀ ਨੂੰ ਕਿਸ ਗਲ 
`ਦੀ ਸਜ਼ਾ ਦਿਤੀ ਗਈ ?'” 

ਪਜਾਡੇ ਕਰਿੰਦੇ, ਕਾਕੁਰਨ ਨੇ ਮੇਰੇ ਵੀਰ ਨੂੰ ਸਮਝਾਇਆ ਕਿ ਇਹ ਉਸ ਦਾ ਧਰਮ ਬਣਦਾ 
`ਹੈ ਕਿ ਉਹ ਜਾ ਕੇ ਪਿਤਾ ਜੀ ਨੂੰ ਖਤਰੇ ਤੱ“ ਛੁਡਾਵੇ । ਇਸ ਤਰ੍ਹਾਂ ਮਰੇ ਵੀਰ ਨੂੰ, ਜਿਹੜਾ ਇਕ 
ਮਾਸ੍ਹਮ ਛੋਹਰ ਸੀ ਤੇ ਜਿਸ ਨੂੰ ਦੁਨੀਆਂ ਦੀਆਂ _ਚਾਲਾਕੀਆਂ ਦਾ ਕੁਝ ਪਤਾ ਨਹੀਂ ਸੀ, ਸਾਡੇ 
ਕੋਲ ਟੌਰ ਦਿਤਾ ਗਿਆ । ਮੈ ਅਤੇ ਮੋਰੀ ਮਾਤਾ ਖੂੰਜੇ ਬਹਿ ਕੇ ਰੱਦੀਆਂ । ਮੈ ਬਨ ਦੁਰਗਾ 
ਦੀ ਪੂਜਾ ਵਿਚ ਕਿਵੇ ਰਲ ਸਕਦੀ ਸਾਂ । ਆਪਣੀਆਂ ਸਾੜ੍ਹੀਆਂ ਨਾਲ ਗਲ ਵਿਚ ਪਲਾਂ ਪਾਂ ਕੇ 
ਅਜਾਂ ਦੋਵੀ ਅਗੇ ਮਨ ਦੀ ਅਰਦਾਸ ਕੀਤੀ । ਵਰ ਅਜਾਂ ਇਹ ਮੌਗਿਆਂ ਕਿ ਮੇਰਾ ਪਿਤਾ ਅਤੇ 
ਮੋਰਾ ਵੀਰ ਘੜ ਮੁੜ ਆਉਣ । 

“ਜੋਠ ਦਾ ਮਹੀਨਾ ਅਗੇ ਟੁਰਿਆ । ਰੁਖਾਂ ਦੀਆਂ ਟਾਹਣੀਆਂ ਉਤੇ ਐਥਾਂ ਦੇ ਬੂਰ ਵੀ 
ਅਬ ਬਣ ਗਫੋ । ਪਿੰਡਾਂ ।ਵਚ ਇਸਤ੍ਰੀਆਂ ਅਤੇ ਮਨੁਖ ਖੁਜ਼ੀ ਨਾਲ ਫੁਲਾਂ ਵਾਲੀਆਂ ਪੀਘਾਂ ਉਤੋਂ 
ਝੂਟਦੇ ਰਹੇ । ਸਾਨੂੰ ਇਕ ਪਤ ਆਇਆ ਜਿਸ ਵਿਚ ਲਿਖਿਆ ਸੀ ਕਿ ਮੇਰੇ ਪਿਤਾ ਜੀ ਅਤੇ ਵੀਰ 
ਦੌਵੇ' ਜੇਲ ਵਿਚ ਸੁਟ ਦਿਤੇ ਗਏ ਹਨ । ਅਸੀਂ ਜਿਹੜੇ ਪਹਿਲਾਂ ਹੀ ਮਜਬੂਰ ਸਾਂ ਸਵਾਏ ਸਾਰਾ 
ਦਿਨ ਰੋਂਦੇ ਰਹਿਣ ਦੇ ਹੌਰ ਕੀ ਕਰ ਸਕਦੀਆਂ ਸੀ ? 'ਅਜੀ'ਸੋਚਦੀਆਂ ਕਿ ਹੁਣ ਕਿਹੜੇ 
ਦੇਵਤੇ ਦੀ ਮੈਨਤ ਮੰਨੀਏ ਕਿ ਉਹ ਸਾਨੂੰ ਵਾਪਸ ਮਿਲ ਜਾਣ । ਕਾਲਾ ਸਪ ਦਫਤਰ ਵਾਲੇ 'ਕਮਰੇ 
-ਵਿਚ ਸੀ । ਅਸੀਂ ਉਸ ਤੋ ਡਰਦੀਆਂ ਉਚੀ ਰਾਂਦੀਆਂ ਵੀ ਨ । ਮਣੀ 


100 


''ਜੇਠ ਦੇ ਅਖ਼ੀਰ ਵਿਚ ਬਿਰਖਾਂ ਦੀਆਂ ਟਾਹਣੀਆਂ _ਉੜੇ ਐਬ ਪਕ ਗਏ । ਮੋਰੇ ਮਾਤਾ 
ਜੀ ਚੰਡੀ ਦੋ ਮੰਦਰ ਗਏ ਅਤੇ ਬੰਦਿਆਂ ਦੇ ਘਰ ਮੁੜ ਆਉਣ ਦੀ ਅਰਦਾਸ _ਕਟਕੇ ਵਰਤ 
ਰਖਿਆ । ਵਰਤ ਰਖ ਕੇ ਉਹ ਮੰਦਰ ਦੇ ਦਰਵਾਜੋ ਨੇੜੇ ਡੰਡੌਤ ਵਿਚ ਪਈ ਰਹੀ । ਇਕ ਹਥ 
ਨਾਲ ਮੈ" ਆਪਣੇ ਹੰਝੂ ਪ੍ਰਝੇ ਤੇ ਦੂਜੇ ਨਾਲ ਮਾਂ ਦੀ ਬਾਂਹ ਫੜ ਕੇ ਉਸ ਨੂੰ ਘਰ ਲੈ ਆਂਦਾ । 
ਉਹ ਸ਼ਨਥੀ ਦੇਵੀ ਦੀ ਪਰਜਾ ਕਰਦੀ, ਜਿਹੜੀ ਦਿਆਂ ਦੀ ਰਖਿਆ ਕਰਦੀ ਹੈ, ਤੇ ਦਿਨ ਰਾਤ 
ਉਸ ਦੇ ਕਦੀ' ਹੰਝੂ ਬੈਦ ਨਾ ਹੁੰਦੇ । ਇਕ ਦਿਨ ਬਦਮਾਸ਼ ਕਾਰਕੁਨ ਸਾਡੇ ਅੰਦਰ ਆਇਆ ਤੋਂ 
ਹਜ਼ੂਰ ਵਲੋ" ਮਿਲੀ ਸਨਦ ਮੈਨੂੰ ਵਿਖਾਈ । ਉਹ ਸਨਦ ਉਸ ਨੂੰ ਹੁਣ ਪੋਸ਼ ਕਰਨੀ ਦਾਹੀਦੀ ਹੈ । 
ਉਹ ਵੀ ਮੇਰੀ ਗਵਾਹੀ ਹੈ । 

ਅਸੀ ਆਪਣੇ ਘਰ ਵਿਚ ਕੌੰਦੀਆਂ ਵਾਂਗ ਹੋ ਗਏ । ਫਿਰ ਮੰ” ਅਤੇ ਮੋਰੀ ਮਾਤਾ ਨੇ 
ਘਰ ਛਡ ਦਿਤਾ । ਸਾਡੇ ਕੋਲ ਇਕ ਕੌਡੀ ਵੀ ਨਹੀਂ” ਸੀ । ਪਾਲਕੀ ਉਤੋਂ ਚੜ੍ਹ ਕੇ ਅਸੀਂ ਮਾਮੋ 
ਦੇ ਘਰ ਟ੍ਰ ਗਈਆਂ । ਹਾੜ ਵਿਚ ਦਿਨ ਰਾਤ ਮੀਂਹ ਪੈਦਾ ਤੇ ਮੀਂਹ ਵਾਂਗ ਹੀ ਡਿਗਦੋਂ ਸਾਡੇ 
ਹੰਝੂ, ਮਾਮੇ ਦੇ ਘਰ ਦੇ ਇਕ ਕਮਰੇ ਵਿਚ ਜਿਥੇ ਅਸੀਂ” ਰਹਿੰਦੀਆਂ । । ਸਾਡੇ ਜੀਵਨ ਆਸ ਦੀ' 
ਇਕੋ ਤੰਦ ਨਾਲ ਲਮਕ ਰਹੇ ਸਨ । ਦਰਿਆ ਹੁਣ ਭਰ ਕੇ ਵਗ ਟਹੇ ਸਨ । ਬੇੜੀ ਚਲਾਨ ਵਾਲੋਂ 
ਸਾਡੀ ਬੇੜੀ ਚਲਾ ਕੇ ਲਿਆਉਣਗੇ ਤੇ ਮੌਰਾ ਪਿਤਾ ਅਤੇ ਵੀਰ ਬਾਰਸ਼ਾਂ ਵਿਚ ਹੀ ਘਰ 
ਮੁੜ ਆਉਣਗੇ ।'' 

“ਪਰ ਅਚਾਨਕ ਮੇਰੇ ਮਾਮੇ ਵਲੋ ਜਿਹੜਾ ਪਰਦੇਸ ਵਿਚ ਰਹਿੰਦਾ ਸੀ, ਇਕ ਚਿਠੀ 
ਆਈ । ਇਹ ਸਾਡੇ ਦਖ ਦੀ ਬਲਦੀ ਉਤੇ ਤੇਲ ਪਾਉਣ ਵਾਂਗ ਸੀ । ਮੰਨੂੰ ਕਹੀ ਬਿਜ਼ ਪਈ । 
ਮੇਰੀ ਮਾਂ ਵਿਚਾਰੀ ਨੂੰ ਅਜੇ ਇਸ ਚਿਠੀ ਦੇ ਮਜਮੂਨ ਦਾ ਪਤਾ ਨਹੀਂ । ਮੈ ਉਸ `ਤੇ ਵਿਦਿਆ 
ਹੋਣ ਲਈ ਵੀ ਨਹੀ ਉਡੀਕਿਆ । ਬਸ ਇਕ ਦਮ ਮਾਮੇ ਦਾ ਘਰ ਛਡ ਦਿਤਾ । ਇਹ ਹੈ ਉਹ 
ਚਿਠੀ । ਇਹ ਵੀ ਮੋਰੀ ਗਵਾਹੀ ਹੈ (ਉਹ ਚਿਠੀ ਪੋਸ਼ ਕਰਦੀ ਹੈ ਤੇ ਫਿਰ ਅਗਾਂਹ ਟੁਰਦੀ ਹ)'' 

“ਮੈਂ ਆਪਣੇ ਮਾਸੇ ਦਾ ਘਰ ਛਡ ਦਿਤਾ । ਮੋਰੇ ਦਿਲ ਨੇ ਇਹੋ _ਧਾਰਿਆ ਹੋਇਆ ਸੀਂ 
ਕਿ ਨਾ ਮੈ ਏਥੋਂ ਕੁਝ ਮੂਹੇਹ ਵਿਚ ਪਾਵਾਂਗੀ ਅਤੇ ਨ ਹੀ ਇਕ ਪਲ ਏਸ ਘਰ ਵਿਚ ਠਹਿਰਾਂਗੀ । 
ਇਸ ਨਾਲੋਂ ਤੇ ਮੰ“ ਕਿਸੇ ਦਰਿਆ ਵਿਚ ਡੁਝ ਕੇ ਮਰ ਜਾਵਾਂਗੀ ਜਾਂ ਜ਼ਟਿਰ ਪੀ ਲਵਾਂਗੀ ।'' 

__ “ਸੈਂ ਇਕੱਲੀ ਇਕ ਵਡੇ ਜੰਗਲ ਕੌਲ ਆ ਗਈ । ਸਾਰੇ ਪਾਸੇ ਅਨ੍ਰੇਰਾ ਸੀ । / 
ਨੇ ਨੰ ਨ ਵਚਿਆ । ਨ ਹੀ ਜਲ ਦੇ ਸੇਨ ਮਰੇ ਦਿਨ ਦਾ ਅਤ ਕੀਤ। ਮਰ 
ਦੇਵਤਾ ਇਸ ਵੇਲੋਂ ਮੰਨੂੰ ਸ਼ਰਨ ਦੇਵੇਗਾ । ਮੈ“ ਆਪਣੇ ਮਨ ਤੋਂ ਪੁਛਿਆ । ਫ਼ਿਰ ਮੈ” ਰੋ ਕੇ ਉਚੀ 
ਸਾਰੀ ਕਿਹਾ, £'ਹੇ ਦੇਵਤਿਓ ! ਮੈਨੂੰ ਆਪਣਾ ਆਪ ਲੁਕਾਣ ਲਈ ਕੋਈ ਥਾਂ ਦੱਸੋ । ਮੇਰੀਆਂ 
ਅਖਾਂ ਨੇ ਹੰਝੂਆਂ ਦੀ ਝੜੀ ਲਾਈ ਹੋਈ ਸੀ । ਜਿੰਨਾ ਮੈ ਉਹਨਾਂ ਨੂੰ ਪੂੰਝਦੀ ਉਨਾਂ ਹੀ 
ਵਧਦੇ ਜਾਂਦੇ । ਹੰਝੂਆਂ ਕਰਕੇ ਮੈਨੂੰ ਰਾਹ ਵੀ ਨ ਦਿਸਦਾ । ਮੌਰੇ ਨੇੜੇ 
ਮਿਤਰ _ਨਹੀ' ਸੀ _। ਇਹੋਂ ਜਿਹੀ ਨਿਰਾਸ਼ਾ _ਵੇਲੇ ਮੈ” 
ਉਹ ਪਿਛਲੇ ਕਈ ਜਨਮਾਂ ਵਿਚ ਮੋਰਾ ਮਿੜ੍੍‌ ਰਿਹਾ ਹੋਵੇਗਾ । ਇਸ 


ਮੋਰਾ ਸਹਾਇਕ ਸੀ ਤੋ ਮੋਰੇ ਨਾਲ ਓਸੇ ਤਰ੍ਹਾਂ ਦਾ ਹੀ ਵਰਤਾਓ ਉਸ ਕੀਤਾ ਜਿਹੋਂ ਜਿਹਾ 
ਮੋਰਾ ਪਿਤਾ _ਆਪ__ਕਰਦਾ_।_ ਉਸ ਦਾ ਮੇਰੇ ਲਈ _ਪਿਮਾਰ _ਮੋਰੇ ਆਪਣੇ 
ਮਾਪਿਆਂ ਤੋ ਵੀ ਵਧ ਸੀ । ਉੱਸ ਦੀ ਕੁਟੀਆ ਵਿਰ ਮੈਨੂੰ ਤਿੰਨ ਰਾਤਾਂ ਸ਼ਰਨ ਮਿਤੀ । ਇਹ 
ਛੋੜ੍ਹ ਮੋਰਾ ਮੁਖ ਸਾਖੀ ਹੈ । ਜਦੋ' ਮੈਂ ਅਮਲੋ' ਬੇ-ਸਰ' ਸਾਂ ਤਾਂ ਇਜ ਨੇ ਮੇਤੀ ਪਤ ਬਚਾਈ ।” 

“ਸੈਂ ਆਪਣੇ ਸਾਰੇ ਗਵਾਹਾਂ ਦੇ ਨਾਂ ਦਜ ਦਿਤੇ ਹਨ । ਹੁਣ ਮੈ” ਉਜ ਦੀ ਗਲ ਕਰਾਂਗੀ ਜੋ 
ਮੋਰੇ ਦਿਲ ਦਾ ਸਵਾਮੀ ਹੈ । ਹੁਣ ਸੋਣ ਦਾ ਮਹੀਨ ਸੀ । ਉਸ ਦਲਦਲੀ ਇਲਾਕੇ ਵਿਚ ਬਾਜਾਂ 
`ਨੇ ਆਪਣੀ ਕਰਕ ਨਾਲ ਅਸਮਾਨ ਸਿਰ ਉਤੇ ਚੁਕਿਆ ਹੋਇਆ ਸੀ । ਰਾਜਕੁਮਾਰ ਓਥੇ ਸ਼ਿਕਾਰ 
ਖੋਡਣ ਆਇਆ ।” ਛੋੜ੍ਹ ਦੀ ਕੁਟੀਆ ਵਿਚ ਮੰ ਉਜਨੂੰ ਮਿਲੀ । ਉਸ ਮੈਥੋਂ ਪ੍ਰਛਿਆ ਤੂੰ ਕੌਣ 
ਹੈਂ । ਮੈ ਕਿਹਾ ''ਅਜੇ ਨਹੀ', ਵੇਲਾ ਆਉਣ ਉਤੇ ਸਭ ਕ੍ਝ ਦਸਾਂਗੀ । ਮੈ" ਠੰਡੇ ਪਾਣੀ ਦਾ ਛੰਨਾਂ 
'ਉਸ ਨੂੰ ਦਿਤਾ ਕਿਉਕਿ ਉਹ ਤਿਹਾਇਆ ਸੀ । ਪਰ_ਉਜ ਵੇਲੇ ਮੋਰੇ ਮਨ ਵਿਚ ਇਕ ਭਾਵ 
ਜਾਗ _ਪਿਆ, ਜਿਹੜਾ _ਕਮਲ ਵਾਂਗ ਕੌਮਲ ਅਤੇ ਪਿਆਰਾ ਜੀ_। ਉਹ ਕੱਤਕ ਦੇਵਤਾ ਵਾਂਗ 
'ਸੰਦਰ ਲਗਦਾ ਸੀ ਤੋ ਉਸਨੂੰ ਵੇਖ ਕੋ ਮੇਰੀਆਂ ਅਖਾਂ ਕੀਲੀਆਂ _ਗਟੀਆਂ । ਉਹ ਮੇਰੇ _ਖੂਨ ਦਾ 
ਸਵਾਮੀ ਮੈਨੂੰ ਆਪਣੇ ਨਾਲ ਲੈ ਆਇਆ । ਮੈ” ਆਪਣੇ ਸਾਰੇ ਭਾਵਾਂ `ਨੂੰ `ਦਬੀ ਰਖਿਆ ਅਤੇ 
ਇਕੱਲੀ ਹੀ ਰਹਿਣਾ ਚਾਹੁੰਦੀ ਸਾਂ । ਬੇੜੀ ਵਾਲੋ ਨੇ ਸੁਨਹਿਰੀ_ਬੇੜੀ ਦੇ ਚਪੂ ਚਲਾਏ _। ਆਪਣੇ 
ਨੀਲੇ ਬਾਦਬਾਨ ਨਾਲੇ ਇਹ ਬੜੀ ਸ਼ਾਨਦਾਰ ਲਗਦੀ ਸੀ ਤੇ ਹਵਾ ਵੀ ਸਿਧੀ ਸੀ । ਏਥੇ ਆ ਕੇ 
ਸੈਂ ਆਪਣੀ ਮਰਜ਼ੀ ਨਾਲ ਰਾਣੀ ਦੀ ਗੌਲ) ਬਣ ਗਟੀ ਉਸ ਨੇ ਮੈਨੂੰ ਆਪਣੀ ਧੀ ਵਾਂਗ ਰਖਿਆ 
ਹੈ । ਦਿਨ ਰਾਤ ਮੈ ਉਸ ਦੀ ਸੇਵਾ ਵਿਚ ਹਾਜ਼ਰ ਰਹਿੰਦੀ । ਉਸ ਦੀ ਛੋਟੀ ਤੋ" ਛੋਟੀ ਇੱਛਾ 
ਪੂਰੀ ਕਰਨ ਨੂੰ ਤਿਆਰ ਰਹਿੰਦੀ ਇਤ ਵਿਨ ਮੈ ਢੌਲ ਵਜਦੇ ਸ੍ਣੇ। ਨਾਰੇ ਨਚ ਰਹੇ ਸਨ ਤੇ 
ਨੌਕਰ ਸੌਹਣੇ ਸੋਹਣੇ ਕਪੜੇ ਪਾਈ ਬਾਜਾਰਾਂ ਵਿਚ ਫਿਰ ਰਹੋ ਜਨ । ਇਹ ਰੌਣਕ ਕਿਸ ਗਲ ਦੀ 


_ ਹੈ ? ਮੈ ਪੁਛਿਆ । ਇਰ ਸੌਣ ਦਾ ਅਖੀਰਲਾ ਦਿਨ ਸੀ ਤੇ _ਉਹ ਮਨਸਾ ਦੇਵੀ ਦੀ ਪੂਜਾ ਕਰ 


`ਰਰੋ ਸਨ । ਜਦ ਮੈ" ਇਹ ਸੁਣਿਆ ਤਾਂ ਮੈਨੂੰ ਆਪਣਾ ਘਰ ਯਾਦ ਆ ਗਿਆ ਤੇ ਮੋਰੇ ਦਿਲ ਵਿਚ 
ਜਿਵੇਂ ਬਰਛੀ ਵਜ ਗਟੀ । ਮੇਰੇ ਪਿਤਾ ਦੋ ਘਰ ਵਾਲਾ ਮੰਦਰ ਖਾਲੀ ਸੀ । ਹਾਏ ਦੇਵੀ ਕਿਥੇ 
ਚਲੀ ਗਟੀ ਤੋ ਕਿਥੇ ਉਸ. ਦੇ _ਸ਼ਰਧਾਵਾਨ ਪੁਜਾਰੀ । ਮੈਨੂੰ `ਆਪਣੀ ਮਾੜਾ ਦਾ ਵੀ ਚੇਤਾ 
-ਆਇਆ ਜਿਲ ਨੂੰ ਮੈ” ਇਕ ਸ਼ਾਮ ਨੂੰ ਦਿਲ ਕਰੜਾ ਕਰਕੇ ਛਡ ਆਈ ਸਾਂ । ਮੇਰੇ ਨਾਲੋ ਇਕ 
ਪਲ ਲਤੀ ਵਿਡੜ ਕੌ ਵੀ ਉਹ ਗਮ ਨਾਲ ਪਾਗੜ ਹੋ ਜਾਂਦੀ ਸੀ_। ਭਾਦਰੋ' ਦੇ ਮਹੀਨੇ ਵਿਚ 
ਮੋਰੀ ਮਾਂ ਤਾਲ ਦੇ ਫਲਾਂ ਦੀਅ' ਮਠਾਈਆਂ ਬਣਾਂਦੀ ਹੁੰਦੀ ਸੀ । ਉਹ ਬੀਤੇ ਦਿਨ ਯਾਦ ਕਰਕ 
ਮੋਰੇ ਮਨ ਨੂੰ ਬੜੀ ਠੇਸ ਵਜੀ । ਮਾ ਤੱ ਵਿਛੜ ਕੇ ਮੈ“ ਗ਼ਮ ਵਿਚ ਡੁਬੀ ਹੋਈ ਸਾਂ । ਭਾਦਰੋ” 
ਦੀਆਂ ਰਾਤਾਂ ਵਿਚ ਚੰਨ ਏਨਾ ਤੇਜ ਹੁੰਦਾ ਹੈ ਕਿ ਉਸ ਦੀਆਂ ਕਿਰਨਾਂ ਹੋਠ ਦਰਿਆ ਦਾ ਥਲਾ 
ਵੀ ਢਿਕਦਾ ਹੈ ਪਰ ਮੈਨੂੰ ਟਿਹ ਚੰਨ ਅਨੌਰਾ ਲਗਦਾ ਸੀ । ਫਿਰ ਅਜੂ ਵਿਚ ਹਰ ਘਰ ਵਿਚ 
ਪੂਜਾ ਮਨਾਈ ਗਈ । ਮੇਰੇ ਪਿਤਾਂ ਦੇ ਘਰ ਵਾਲੇ ਮੈਦਰ ਵਿਚ _ਕੌਈ ਬਤੀ ਨਹੀਂ ਸੀ ਜਗਾਈ 
ਗ਼ਟੀ । ਮੈ ਆਪਣੇ ਮਨ ਵਿਚ ਦੁਰਗਾ ਮਾਤਾ ਅਗੇ ਅਰਦਾਸ ਕਰਦੀ ਸਾਂ_ਕਿ ਉਸ ਦੀ _ਕਿਰਪਾਂ 


102 


ਨਾਲ ਪਿਤਾ ਅਤੇ ਵੀਰ ਘਰ ਮੁੜ ਆਉਣ । ਕਤੇ“ ਵਿਚ ਲੌਕ ਦੀਵੇ ਬਾਲਦੇ ਤੇ ਰਾਂਤ ਜਾਗਦੇ 
ਰਹਿੰਦੇ । ਘਰਾਂ ਦੀਆਂ ਛਤਾਂ ਦੀਵਿਆਂ ਦੀਆਂ ਪਾਲਾਂ ਨਾਲ ਜਗਮਗ ਕਰਦੀਆਂ । ਇਸਤ੍ਰੀਆਂ ਅਤੇ 
ਮਰਦਾਂ ਨੂੰ ਸੌਣਾ ਭੁਲਿਆ ਹੋਇਆ ਸੀ । ਉਹ ਸਾਰਾ ਸਮਾਂ ਰਾਗ ਰੰਗ ਵਿਚ ਲੰਘਾਉ'ਦੇ । ਨਾਰਾਂ” 
ਬਹੁਤ ਸ੍‌ੰਦਰ ਕਪੜੇ ਪਾਂ ਕੇ ਤਿਉ ਹਾਰ ਦੀਆਂ ਰਾਤਾਂ ਮਨਉ'ਦੀਆਂ । ਫ਼ਿਰ ਮਘਰ ਆਇਆ ਖੇਤ: 
ਪਕੀਆਂ ਹੋਈਆਂ ਫਸਲਾਂ ਨਾਲ ਢਕੇ ਗਏ । ਸੁਨਹਿਰੀ ਫਸਲਾਂ ਵੇਖ ਕੇ ਕਿਸਾਨਾਂ ਦੇ ਮਨ ਖਿੜ 
ਜਾਂਦੇ । ਰਾਤ ਨੂੰ ਉਹ ਘਰ ਮੁੜਦੇ ਤਾਂ ਅਨਾਜ ਦੀਆਂ ਸੁਨਹਿਰੀ ਮੰਜਰਾਂ ਉਹਨਾਂ ਦਿਆਂ 
ਸਿਰਾਂ ਤੱ ਹੇਠਾਂ ਪਲਮਦੀਆਂ ਹੁੰਦੀਆਂ । ਉਹਨਾਂ ਦੀਆਂ ਤੀਵੀਆਂ ਹਥਾਂ ਵਿਚ ਦੀਵੇ ਲੈ ਉਹਨਾਂ 
ਨੂੰ ਅਗੋਂ ਮਿਲਦੀਆਂ । ਉਹ ਤਿਓਹਾਰਾਂ ਦੇ ਗੀਤ _ਗਾਉ'ਦੀਆਂ । ਤੇ ਭਾਂਗਾਂ ਵਾਲੋ ਵਰ੍ਹੇ ਲਈ 
ਅਰਦਾਸ ਕਰਦੀਆਂ । ਫਸਲਾਂ ਦੀ ਦੇਵੀ ਲਛਮੀ _ਦੀ ਹਰ ਘਰ ਵਿਚ ਪ੍ਰੂਜਾ ਹੁੰਦੀ । 
ਨਵੀਂ ਫਸਲ ਦੀ ਚਾਉਲਾਂ ਨਾਲ ਖਿਚੜੀ ਤੋਂ ਰੋਟੀ ਛਣਾ ਕੇ ਨਾਰਾਂ ਦੇਵੀ ਦੀ ਭੇਟਾ ਕਰਦੀਆਂ । 
ਜਦੋਂ ਸਾਰੀ ਦੁਨੀਆਂ ਚੰਗੇ ਭਾਗਾਂ ਦੀ ਦੇਵੀ ਦੀ ਪੂਜਾ ਕਰ ਰਹੀ ਸੀ ਤਾਂ ਮੈਂ ਆਪਣੇ ਆਪ ਤੋਂ 
ਪੁਛਿਆ, ''ਮੇਰੇ ਭਾਗ ਕਿਵੇ ਜਾਗਣਗੇ ?'” ਮੌਰੇਂ ਮਾਪੇ ਨਹੀਂ” ਰਹੋ ਸਨ । ਮੋਰਾਂ ਵੀਰ ਨਹੀਂ` 
ਰਿਹਾ ਸੀ ਤੇ ਇਸ ਦੁਨੀਆ ਵਿਚ ਕੋਈ ਵੀ ਨਹੀਂ ਸੀ ਜਿਸ ਨੂੰ ਮੈ" ਆਪਣਾ ਆਖ ਸਕਦੀ । 
ਸਾਰੀ ਰਾਤ ਮੈ ਰੋਦਿਆਂ ਕਟੀ । ਹੁਣ ਇਸ ਥਾਂ ਉਤੇ ਮੇਰੀ ਗਵਾਹ ਰਾਣੀ ਆਪ ਹੈ । ਇਕ ਦਿਨ 
ਜਦੋਂ' ਮੈਂ“ ਉਸ ਦੇ ਅਸ਼ਨਾਨ ਲਈ ਖੁਸ਼ਬੂਦਾਰ ਤੋਲ ਲਿਆਂਦਾ ਅਤੇ ਪਾਣੀ ਲਿਆਉਣ ਲਈ ਘਾਟ 
ਨੂੰ ਜਾਣ ਲਈ ਤਿਆਰ ਸੀ ਤਾਂ ਮੈ" ਢੌਲਾਂ ਦੀ ਆਵਾਜ ਸੁਣੀ ਅਤੇ ਵੇਖਿਆ ਕਿ ਲੋਕੀ ਸੁਹਣੇ 
ਸੁਹਣੇ ਕਪੜੇ ਪਾ ਕੇ ਭਜੇ ਜਾਰਹੇ ਸਨ । ਮੈ” ਪੁਛਿਆ ਮੰਦਰ ਵਿਚ ਕਿਸ ਦੇਵਤਾ ਦੀ ਪੂਜਾ ਹੋ ਰਹੀ` 
ਹੈ । ਉਹਨਾਂ ਦਸਿਆ ਕਿ ਕਾਲੀ ਦੇਵੀ ਦੀ ਪੂਜਾਂ ਹੋਣੀ ਹੈ ਤੋ ਕਿਹਾ ਕਿ ਉਸ ਦੇਵੀ ਅਗੇ ਅਜ 
ਮਨੂਖਾਂ ਦਾ ਬਲੀਦਾਨ ਦਿਤਾ ਜਾਵੇਗਾ, ਫਿਰ ਉਹਨਾਂ ਘੁਸਰ ਮੁਸਰ ਸ਼ੁਰੂ ਕਰ ਦਿੱਤੀ । ਤੇ ਜਦੋਂ 
ਉਹਨਾਂ ਨਾਂ ਲਿਆ ਤਾਂ ਮੈਨੂੰ ਪਤਾ ਲਗਾ ਕਿ ਇਹ ਮੇਰਾ ਹੀ ਪਿਤਾ ਅਤੇ ਵੀਰ ਹਨ ਜਿਨ੍ਹਾਂ ਦੀ ਬਲੀ 
ਦਿਤੀ ਜਾਣੀ ਹੈ । ਮੰ" ਛੇਤੀ ਆਪਣੀ ਗਾਰ ਪਾਣੀ ਦੀ ਭਰੀ ਅਤੋਂ ਰਾਣੀ ਨੂੰ ਅਸ਼ਨਾਨ 
ਕਰਵਾਇਆ । ਰਾਣੀ ਨੇ ਮੈਦਰ ਨੂੰ ਜਾਣ ਲਈ ਸੱਦਰ ਬਸਤਰ ਸਜਾ ਲਏ । ਪਰ ਮੈ“ ਇਕੱਲੀ 
ਆਪਣੇ ਕਮਰੇ ਨੂੰ ਮੁੜ ਆਈ । ਆਪਣੀ ਸਾੜੀ ਦੇ ਪਲੇ ਨਾਲ ਮੈ” ਆਪਣੇ ਹੰਝੂ ਪੂੰਝੇ । ਇਸ 
ਭਾਰੀ ਬਿਪਤਾ ਨੂੰ ਟਾਲਣ ਦਾ ਮੈਨੂੰ ਕੋਈ ਰਾਹ ਨਹੀ” ਲਭਦਾ ਸੀ । 

ਇਸ ਸਮੈ” ਰਾਜਕ੍ਰਮਾਰ ਮੋਰੇ ਕਮਰੇ ਵਿਚ ਆਇਆ ਅਤੇ ਕਿਹਾ'' ਸੁੰਦਰੀਏ ! ਮੋਹੇ ਨਾਲ 
ਵਿਆਹ ਕਰ ਲੈ ਤੇ ਮੈਨੂੰ ਸੁਖੀ ਕਰ ਦੇ” ਮੈ` ਉਸ ਤੋ ਪੁਛਿਆ ਕਿ ਮਹਿਲ ਵਿਚ ਇਹ ਕੀ 
ਰੋਲਾ ਹੈ ਤੇ ਢੋਲ ਏਨਾਂ ਉਚੀ ਉਦੀ ਕਿਓ” ਵਜ ਰਹੇ ਹਨ । ਉਸ ਨੇ ਕਿਹਾ ਅਜ ਮੇਰੇ ਪਿਤਾ 
ਜੀ ਮਨੁਖੀ ਬਲੀਦਾਨ ਦੇ ਕੇ ਕਾਲੀ ਦੀ ਪੂਜਾ ਕਰਨਗੇ । ਉਸ ਤੋ" ਸੁਣਿਆ ਕਿ ਬਲੀ ਕੌਣ ਹਨ 
ਤੇ ਗਮ ਨਾਲ ਪਾਗਲ ਹੋ ਗਈ । ਪਰ ਮੈ“ ਧੀਰਜ ਨਾਲ ਰਾਜਕੁਮਾਰ ਨੂੰ ਦਸਿਆਂ ''ਰੇ 
ਰਾਜਕ੍ਰਮਾਰ ! ਅਜ ਉਹ ਦਿਨ ਆ ਗਿਆ ਹੈ ਜਿਸ ਦਿਨ ਮੈ ਆਪਣੀ ਕਹਾਣੀ ਦਸਣੀ ਹੈ । ਮੈਨੂੰ 
ਉਸ ਮੈਦਰ ਵਿਚ ਘਲ ਜਿਥੇ ਢੋਲ ਵਜ ਰਹੇਂ ਹਨ । ਰਾਂਜਕੁਮਾਰ ਏਥੇ ਆ ਗਿਆ ਅਤੇ ਮੈ” ਉਸ. 


ਸੀ 


ਦੇ ਪਿਛੇ ਟੁਰੀ ਆਈ । ਏਥੇ ਕਾਲੀ ਦੇਵੀ ਆਪ ਮੋਰੀ ਗਵਾਹ ਹੈ । ਝੇਥੇ ਮੇਰੀ ਕਹਾਣੀ ਦਾ ਔਤ 
ਹੁੰਦਾ ਹੈ । ਮੈਂ” ਹਜ਼ੂਰ ਅਗੇ ਇਨਸਾਫ਼ ਲਈ ਬੇਨਤੀ ਕਰਦੀ ਹਾਂ । ਪਹਿਲੇ ਇਨਸਾਫ਼ ਕਰੋਂ । 
ਪਹਿਲੇ ਇਸ ਮੁਕਦਮੇਂ ਦਾ ਫ਼ੈਸਲਾ ਕਰੋਂ ਤੇ ਫਿਰ ਜਿਵੇਂ ਤੁਹਾਡੀ ਮਰਜ਼ੀ ਹੋਵੇ ਬਲੀਆਂ ਦੇਣਾ । " 
16. ਫ਼ੈਸਲਾ 

ਬਾਰਮਾਹ ਅਰਥਾਤ ਬਾਰਾਂ ਮਹੀਨਿਆਂ ਦਾ ਗੀਤ ਵੇਬੇ ਖਤਮ ਹੁੰਦਾ ਹੈ । ਹੁਣ ਜੋ ਫ਼ੈਸਲਾ 
ਬਾਦਸ਼ਾਹ ਨੇ ਦਿਤਾ, ਉਹ ਸੁਣੋ । ਰਾਜੋ ਦੇ ਸਾਰੇ ਮਿਤਰ, ਵਜੀਰ ਅਤੇ ਹੋਰ ਦਰਬਾਰੀ ਸਦ ਲਏ 
ਗਏ ਤੇ ਹਜ਼ੂਰ ਆਪ ਫ਼ੈਸਲਾ ਸੁਨਾਣ ਬੈਠੇ । ਬੜੇ ਗੁਸੇ ਵਿਚ ਉਨ੍ਹਾਂ ਕਾਰਕੁਨ ਨੂੰ ਸਚ ਸਚ ਦੱਸਏ 
ਲਈ ਕਿਹਾ...''ਦਸ਼ਟਾ ! ਤੂੰ ਦਇਆ ਦੀ ਮੈਗ ਨਹੀ ਕਰ ਸਕਦਾ ।' ਉਸ ਦੇ ਸਿਰ ਉਤੇ 
ਮਾਨੋ ਅਕਾਸ਼ ਤੋਂ ਬਿਜਲੀ ਡਿਗ ਪਈ, ਉਹ ਬਹੁਤ ਘਾਬਰ ਗਿਆ । ਬੋਲਣ ਤੌ” ਅਸਮਰਥ ਉਹ 
ਚੁਪ ਕਰਕੇ ਖਲੌਤਾ ਰਿਹਾ ਰਾਜੇ ਨੇ ਉਸ ਦੀਆਂ _ਚਿਠੀਆਂ ਸਾਰੇ ਦਰਬਾਰੀਆਂ ਦੇ ਸਾਮਣੇ ਪੜ੍ਹ ਕੇ 
ਸੁਣਾਈਆਂ । ਫਿਰ ਉਸ ਨੇ ਚੀਕਨ ਗੁਜਰੀ ਨੂੰ ਪੁਛਿਆ ''ਚੁੜੇਲੇ'' ਤੇਰੇ ਦੰਦ ਕਿਸ ਤਰ੍ਹਾਂ ਟੁਟੇ 7 
ਰਾਜਾ ਗੁਸੇ ਵਿਚ ਆ ਗਿਆਂ ਤੇ ਉਸ ਦੇ ਹੁਕਮ ਨਾਲ ਪੁਲਸ ਦੇ ਦਰੋਗੇ ਨੇ ਉਸ ਨੂੰ ਗੁਤੋ` ਫੜ 
ਲਿਆ । ਇਸ ਸੰਕਟ ਵਿਚ ਦੋਹ ਕਾਰਕੁਨ ਨੂੰ ਗਾਲ੍ਹਾਂ ਕੱਢਣ ਲਗ ਪਈ ਕਿ ਤ੍ਰੰ ਹੀ ਮੈਨੂੰ 
ਬਰਬਾਦ ਕੀਤਾ ਹੈ ।'' ਸਾਰਾ ਕਸੂਰ ਇਸੇ ਦਾ ਹੈ । ਮੈਨੂੰ ਤੇ ਪਤਾ ਰੀ ਨਹੀਂ ਸੀ ਕਿ ਚਿਠੀ 
ਵਿਚ ਕੀ ਲਿਖਿਆ ਹੈ । ਮੈ' ਬੇਗੁਨਾਹ ਹਾਂ । ਮੈਨੂੰ ਗਰੀਬਨੀ ਨੂੰ ਛਡ ਦਿਓ । ਐਧੀ ਤੇ ਸੋਧੀ 
ਦੋਹਾਂ ਭਰਾਵਾਂ ਨੇ ਗਵਾਹੀ ਦਿਤੀ ਕਿ ਉਹ ਕਮਲਾ ਅਤੇਂ ਉਸ ਦੀ ਮਾਤਾ ਨੂੰ ਪਾਲਕੀ ਵਿਚ ਚੂਕ 
ਕੇ ਉਸ ਦੇ ਮਾਮੇ ਦੇ ਘਰ ਲੈ ਗਏ ਸਨ । ਮਾਮੇ ਅਤੇ ਮਾਮੀ ਦੀ ਕਹਾਣੀ ਦੇ_ਉਸ ਹਿਸੇ ਦਾਂ 
ਜਮਰਥਕ ਕੀਤਾ ਜਿਹੜਾ ਉਨ੍ਹਾਂ ਨਾਲ ਸਬੰਧਤ ਸੀ । ਛੇੜ੍ਹ ਨੇ ਵੀ ਸਾਰਾ ਕੁਝ ਸਚ ਦਸ ਦਿਤਾਂ 
ਰਾਜਕੁਮਾਰ ਨੇ ਵੀ ਦਸਿਆ ਕਿ ਉਹ ਕਮਲਾ ਨੂੰ ਛੋੜ੍ਹ ਦੀ ਕੁਟੀਆ ਵਿਚ ਮਿਲਿਆ ਸੀ । ਜਦੋ” 
ਉਹ ਸ਼ਿਕਾਰ ਖੇਡਣ ਗਿਆ ਹੋਇਆ ਸੀ ।”' 

ਸਾਰੇ ਗਵਾਹਾਂ ਨੇ ਗਵਾਹੀ ਦਿਤੀ । ਹੁਣ ਫ਼ੈਸਲਾ ਜੁਣਾਇਆ ਗਿਆਂ । ਕਾਰਕੁਨ ਦੀਆਂ 
ਮਸਾਂ ਬਨ੍ਹ ਕੇ ਰਾਜੇ ਦੇ ਸਾਮ੍ਹਣੇ ਸੁਟਿਆ ਗਿਆਂ । ਰਾਜੇ ਨੇ ਕਿਹਾ ਕਿ ਚਰਖੜੇ ਉਤੇ ਚਾੜ੍ਹ 
ਕੇ ਮੌਤ ਇਸ ਲਈ ਕਾਫ਼ੀ ਸਜ਼ਾ ਨਹੀਂ” । ਉਸ ਰਾਤ ਮੁਕਣ ਵੇਲੋਂ ਕਾਲੀ ਮਾਤਾ ਦੀ ਪੂਜਾ 
ਖਤਮ ਹੋਵੇਗੀ । ਉਸ ਵੇਲ ਦੇਵੀ ਉਤੇ ਕਾਰਕੁਨ ਦੀ ਬਲੀ ਦਿਤੀ ਜਾਵੇ । 

ਕਵੀ ਈਸਨ ਕਹਿੰਦਾ ਹੈ ਕਿ ਕਾਲੀ ਦੀ ਪੂਜਾ ਹੁਕਮ ਅਨੁਸਾਰ ਹੋਈ ਅਤੇ ਹੁਣ ਪਵਿਤ੍ਰ 
ਮਾਤਾ ਦੀ ਸ਼ਾਨ ਵਿਚ ਪਾਠਕ ਸਰਬਤ ਲਈ ਸੁਖ ਬੋਲਣ । 

17. ਵਿਆਹ 


ਜਾਨੂੰ ਇਹ ਦਸਣ ਦੀ ਲੌੜ ਨਹੀ ਕਿ ਕਾਰਕੁਨ ਦੀ ਬੜੀ ਇਸ ਤਰ੍ਹਾਂ ਦਿਤੀ ਗਈ । 
ਆਓ ਕਮਲਾ ਦੇ ਵਿਆਹ ਦੀ ਗਲ ਕਰੀਏ । 

ਬ੍ਰਹਮਣ ਅਤੇ ਜੌਤਸ਼ੀ ਸਦੇ ਗਏ ਤੇ ਉਹਨਾਂ ਵਿਆਹ ਲਈ ਸ਼ੁਭ ਦਿਹਾੜਾ ਨੀਯਤ ਕਰ 
ਦਿਤਾ । ਚਮਕਦੀ ਸਿਆਹੀ ਵਿਚ ਨਿਮੰਤ੍ਨ ਪਤ੍_ ਘਲੇਂ ਗਏ । ਹਰ ਅਖਰ ਉਤੇ ਸੰਧੂਰ ਨਾਲ ਸਤ 


108 


ਵੀ ਨਹੀਂ ਸੀ । ਨਾਹੀ ਉਹਨਾਂ ਦੇ ਕੌਲ ਰਹਿ ਕੇ ਕੋਈ ਉਹਨਾਂ ਦੇ ਦੂਖ ਵੋਢਾਣ ਵਾਲਾ 
-ਅਭਾਗਣ ਘਰ ਵਿਚ ਇਕੱਠੀ ਦੁਖ ਸਹਾਰਦੀ ਰਹੀ । ਉਹ ਵਿਕ ਵੇਲਊਵਾਂਗ ਸੀ ਜਿਹੜੀ ਰੁਖ 
ਦੇ ਡਿਗ ਪੈਣ ਬਿਨਾਂ ਸਹਾਰੇ ਨਾਲ ਭੋਂ“ ਉਤੇ ਗੁਲ ਜਾਂਦੀ ਹੈ । ਜਾਂ ਉਨ੍ਹਾਂ ੫ਤਿਆਂ ਅਤੇ ਫੁਲਾਂ 
ਵਾਂਗ ਸੀ ਜਿਹੜੇ ਵੇਲ ਦੇ ਪੁਟੇ ਜਾਣ ਨਾਲ ਮੁਰਝਾ ਜਾਂਦੇ ਹਨ । ਸੂਨਾਈ ਉਸ ਦੁਖ ਨੂੰ 
'ਬ੍ਰੀ ਤਰ੍ਹਾਂ ਮਹਿਸੂਸ ਕਰ ਰਹੀ ਸੀ ਜਿਹੜਾ ਉਸ ਦੀ ਮਾਂ ਦੇ ਦਿਲ ਨੂੰ ਚੀਰ ਰਿਹਾ ਸੀ ਤੇ 
ਹਮਦਰਦੀ ਵਿਚ ਕਈ ਵਾਰ ਚੌਰੀ ਚੋਰੀ ਰਂਦੀ । 

ਮਾਂ ਕੋਲੋਂ ਆਪਣੀ ਧੀ ਵਿਚਾਰੀ ਲਈ ਰੋਟੀ ਕਪੜਾ ਵੀ ਔਖਾ ਹੀ ਸਰਦਾ ਸੀ । ਉਨ੍ਹਾਂ 
ਦੇ ਦੂਖਾਂ ਦਾ ਕੋਈ ਅੰਤ ਨਹੀਂ ਸੀ । 

ਸੂਨਾਈ ਦਾ ਮਾਮਾ ਦੀਘਨਹਾਂਡੀ ਪਿੰਡ ਵਿਚ ਰਹਿੰਦਾ ਸੀ ਉਹ ਉਸ ਦੀ ਮਾਂ ਦਾ ਸੱਕਾ 
ਭਰਾ ਸੀ । ਸੂਨਾਈ ਦਾ ਖਿਆਲ ਸੀ ਕਿ ਇਕੱਲੇ ਘਰ ਵਿਚ ਰਹਿਣਾ ਠੀਕ ਨਹੀਂ ਲਗਦਾ ਸੀ । 
ਉਹ ਸੰਦਰੀ ਸਦਾ ਆਪਣੇ ਮਨ ਵਿਚ ਰਾਹ ਲਭਦੀ ਰਹਿੰਦੀ ਕਿ ਇਸ ਕਲੋਸ਼ ਵਿਚ ਉਹਨਾਂ ਨੂੰ 
ਕੀ ਕਰਨਾ ਚਾਹੀਦਾ ਹੈ । ਉਸ ਨੇ ਹੁਣ ਆਪਣੇ ਯਾਰ੍ਹਵੇ' ਵਰ੍ਹੇ ਵਿਚ ਧੈਰ ਧਰਿਆ ਸੀ । ਬਰੂਹਾਂ 
ਉਤੇ ਖਲੋਤੀ ਉਸ ਦੀ ਜਵਾਨੀ ਦਾ ਖਿਆਲ ਕਰਕੇ ਮਾਂ ਦੇ ਫਿਕਰ ਵਧ ਜਾਂਦੇ । ਇਹ ਏਨੀ 
ਸੁੰਦਰ ਹੈ ਅਤੇ ਛੇਤੀ ਹੀ ਜਵਾਨ ਹੋ ਜਾਏਗੀ । ਹਾਏ ! ਇਸ ਲਈ ਯੋਗ ਵਰ ਕੌਣ ਲੱਭੇਗਾ ? 
ਜਾਂ ਗੁਜਾਰੇ ਦਾ ਕੋਈ ਹੌਰ ਸਾਧਨ ?'' ਉ ਵਾਰ ਵਾਰ ਇਹ ਗੱਲਾਂ ਸੌਚਦੀ ਅਤੇ ਫਿਰ ਉਸ ਨੇ 
ਆਪਣੇ ਭਰਾ ਦੇ ਘਰ ਜਾਣ ਦਾ ਫ਼ੈਸਲਾ ਕਰ ਲਿਆ । 

ਭਟੂਕ ਠਾਕਰ ਇਕ ਬ੍ਰਾਹਮਣ ਸੀ ਜਿਹੜਾ ਪਿੰਡ _ਵਿਚ ਪੁਜਾਰੀ ਦਾ ਕੌਮ ਕਰਦਾ ਸੀ । 
ਏਥੇ ਮੈ” ਇਸ ਬ੍ਰਾਹਮਣ ਦਾ ਕੁਝ ਹਾਲ ਦਸੰਦਾ ਹਾਂ । ਉਸ ਦਾ ਕੋਈ ਬਾਲ ਨਹੀਂ” ਸੀ । ਉਸ 
ਦੀ ਵਹੁਟੀ, ਸੂਨਾਈ ਦੀ ਮਾਮੀ, ਘਰ ਵਿਚ ਇਕੱਲੀ ਹੀ ਰਹਿੰਦੀ । ਭਟੂਕ ਠਾਕਰ ਦਾ ਰੋਜ਼ੀ ਦਾ 
ਸਾਧਨ ਉਸ ਨੂੰ ਮਿਲਦੀ ਦਛਣਾ ਹੀ ਸੀ । 

ਸੂਨਾਈ ਦੀ ਵਿਧਵਾ ਮਾਤਾ ਉਸ ਨੂੰ ਲੈ ਇਕ ਸ਼ਾਮ ਨੂੰ ਕੰਗਾਲੀ ਦੀ ਹਾਲਤ ਵਿਚ 
-ਆਪਣੇ ਭਰਾ ਦੇ ਘਰ ਜਾ ਅਪੜੀ । ਉਸ ਨੇ ਤਿਹਾ, '“ਮੇ ਰੇ ਵੀਰ ! ਮੈ" ਤੈਨੂੰ ਆਪਣੀ ਮੰਦਾ 
ਹਾਲ ਕੀ ਦਸਾਂ ! ਤੈਨੂੰ ਸਾਡੇ ਦੁਖਾਂ ਦਾ ਪਤਾ ਹੀ ਹੋਵੇਗਾ । ਇਹ ਮੋਰੇ ਖੋਟੇ ਕਰਮ ਹੀ _ਹਨ । 
ਸੂਨਾਈ ਛੇਤੀ ਛੇਤੀ ਜਵਾਨ ਹੋ ਰਹੀ ਹੈ । ਇਹਦੇ ਲਈ ਕੋਈ ਚੰਗਾ ਵਰ ਲਭਣ ਵਾਲਾ ਅਤੇ 
ਸਾਡਾ ਧਿਆਨ ਕਰਨ ਵਾਲਾ ਹੌਰ ਕੋਈ ਨਹੀ', ਮੈ" ਇਸ ਗਲ ਉਤੇ ਚੌਖੀ ਵਿਚਾਰ ਕੀਤੀ 
ਸੀ ਤੇ ਫਿਰ ਤੋਰੇ ਘਰ ਆ ਜਾਣ ਦਾ ਫ਼ੈਸਲਾ ਕਰ ਲਿਆ ।” 

ਬ੍ਰਾਹਮਣ ਦਾ, ਜਿਵੇ" ਮੈ" ਅਗੇ ਦਸਿਆ ਹੈ, ਆਪਣਾ ਕੋਈ ਬਚਾ ਨਹੀ ਸੀ। ਉਹ 
ਆਪਣੀ ਪਤਨੀ ਦੇ ਨਾਲ ਇਕੱਲਾ ਹੀ ਸੀ । ਇਸ ਲਦੀ ਉਸ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਘਰ 
ਵਿਚ ਆਏ ਵੇਖ ਕੇ ਬਹੁਤ ਖੁਸ਼ੀ ਹੋਈ । 

'ਇਸ ਤਰ੍ਹਾਂ ਸੂਨਾਈ ਆਪਣੀ ਮਾਂ ਦੇ ਨਾਲ ਰਹਿੰਦੀ ਰਹੀ । ਕਈ ਵਾਰ ਭੈਣ ਭਰਾ ਬੈਠ 
ਕੇ ਸੋਚਾਂ ਸੋਚਦੇ ਕਿ ਤਿਵੇ' ਕੁੜੀ ਲਈ ਯੋਗ ਘਰ _ਲਭਿਆ ਜਾਵੇ । 


109 


ਉਸ ਦੀਆਂ ਗਲ੍ਹਾਂ ਉਤੇ ਸੌ ਭਰ ਖਿੜੇ ਚੌਪਕ ਫੁਲਾਂ ਦੀ ਚਮਕ ਸੀ । ਉਹ ਬੇਹਦ 
ਸ਼ੁੰਦਰ ਸੀ ਤੇ ਉਸ ਦੇ ਭਰਵੇ“ ਵਾਲ ਲੰਮੇ ਅਤੇ ਘੁੰਘਰਾਲੋ ਸਨ । ਉਸ ਦੇ ਮਮੇ ਨੇ ਉਸ ਨੂੰ 
ਇਕ ਨੀਲੇ ਰੋਗ ਦੀ ਸਾੜੀ ਲੈ ਦਿਤੀ ਹੋਈ ਸੀ ਜਿਸਦੇ ਦੋਵਾਂ ਪਾਸਿਆਂ ਉਤੇ ਅਤੇ ਵਿਚਕਾਰ 
ਵੀ ਕੰਨੀ ਲਗੀ ਹੰਈ ਸੀ । ਇਹ ਸਾੜੀ ਪਾ ਕੇ ਉਹ ਹਰ ਰੋਜ਼ ਆਪਣੀ ਗਾਗਰ ਭਰਨ ਦਰਿਆ 
ਚੇਤੇ ਜਾਂਦੀ ਹ੍ੰਦੀ ਸੀ । ਕੰਢੇ ਉਤੇ ਕੇਵਾ ਦੇ ਫੁੱਲ ਖਿੜੇ ਹੋਏ ਸਨ ਜਿਨ੍ਹਾਂ ਦੇ ਓਥੇ ਬਹੁਤ ਸਾਰੇ 
ਤ੍ਰੰਡ ਸਨ । ਮਿਠੀ ਮਿਠੀ ਸੁਗੈਧੀ ਉਤੇ ਮਧੂ ਮਖੀਆਂ ਖਿਚੀਆਂ ਆਉ'ਦੀਆਂ ਜਿਨ੍ਹਾਂ ਦੀ ਭਿਣ-_ 
ਭਨਾਹਣ ਨਾਲ ਉਹ ਥਾਂ ਗ੍ਰੇਜਦੀ ਰਹਿੰਦੀ । ਹਥ ਵਿਚ ਗਾਗਰ ਫੜੀ ਅਤੇ ਨੀਲੀ _ਸਾੜੀ ਪਾਈ 
ਉਹ ਏਡੀ ਸ੍ਰੰਦਰ ਲਗਦੀ ਕਿ ਲੰਘਦੇ ਜਾਂਦੇ ਲੋਕ ਕਈ ਵਾਰ ਉਸ ਨੂੰ ਵੇਖਣ ਲਈ ਖਲੋ 
ਜਾਂਦੇ । ਇਸ ਤਰ੍ਹਾਂ ਲਗਦਾ ਕਿ ਉਸ ਦੇ ਪਤਲੇ ਸਰੀਰ ਤੋਂ ਉਸ ਦੀ ਸੁੰਦਰਤਾ ਡੁਲ੍ਹ ਡੁਲ੍ਹ 14 
ਇਕ ਪ੍ਰਭਾਮੰਡਲ ਬਣਾ ਦੇ'ਦੀ ਹੈ ਤੇ ਜਿਸ ਥਾਓ ਉਹ ਲੰਘਦੀ ਓਥੇ ਚਾਨਣ ਕਰੀ ਜਾਂਦੀ ਹੈ। 
ਬਾਰ੍ਹਵਾਂ ਵਰ੍ਹਾ ਪੂਰਾ ਹੋ ਗਿਆ ਹੈ ਤੇ ਉਹ ਜਵਾਨੀ ਦੀ ਪਹਿਲੀ ਪੌੜੀ ਉਤੇ ਖਲੌਤੀ ਹੈ । ਜੀਵਨ 
ਦੋ ਸਜਰੇ ਹੜ੍ਹਾਂ ਉਤੇ ਤਹਦੀ ਕਿਸੇ ਬੇੜੀ ਵਾਂਗ ਸੂਨਾਈ ਦੀ ਜਵਾਨੀ ਚੌਚਲ ਅਤੇ ਪ੍ਰਸੈਨ ਸੀ । 

ਗੁਆਂਢੀ ਘੁਸਰ ਮੁਸਰ ਕਰਦੇ । ਇਹ ਸੋਹਣੀ ਕੁੜੀ ਸਾਡੇ ਪਿੰਡ ਕਿਥੋ ਆਈ ਏ_? ਜਿਸ 
ਤਰ੍ਹਾਂ ਬਦਲਾਂ ਦੀਆਂ ਕੋਨੀਆਂ ਉਤੇ ਬਿਜਲੀ ਦੀਆਂ ਸੁਨਹਿਰੀ ਲਕੀਰਾਂ ਲਿਸ਼ਕਦੀਆਂ ਨੇ, ਉਸੇ, 
ਤਰ੍ਹਾਂ ਇਹ ਆਪਣੀ ਸਦਰਤਾ ਨਾਲ ਇਕ ਅਨ੍ਹੇਰੇ ਅਤੇ ਦੁਖੀ ਘਰ ਦਾ ਐਧਕਾਰ ਹਟਾਂਦੀ ਹੈ । 

"ਹੇ ਕਾਂਕੀਏ` ਕ੍ਰੜੀਏ ! ਤ੍ਰੰ ਮਾਲਤੀ ਦੇ ਫੁਲਾਂ ਨਾਲ ਆਪਣਾ ਹਾਰ ਗ੍ਰੰਦੀ ਜਾ ਅਤੇ ਉਸ 
ਬਿਰਖ ਤੋਂ” ਡਿਗੇ ਬੇਸ਼ੁਮਾਰ ਛੋਟੇ ਛੋਟੇ ਬਾਕੂਲ ਦੇ ਫੁਲਾਂ ਨੂੰ ਵੀ ਨ ਭੁਲੀ" ਜਿਹੜੇ ਮੌਤੀਆਂ ਵਾਂਗ 
ਚਮਕ ਰਹੇ ਹਨ । ਤੇਰਾ ਕਈ ਜੀਵਨ-ਸਾਥੀ ਲੱਭ ਲੈਣ ਦਾ ਵੇਲਾ ਨੇੜੇ ਆ ਗਿਆ ਹੈ । ਕੀ 
ਤੈਨੂੰ ਪਤਾ ਹੈ ਕਿ ਕਲ ਸਵੇਰੇ ਇਕ ਵਿਚੌਲਾ ਸਾਕ ਲੈ ਕੇ ਤੁਹਾਡੇ ਘਰ ਆਇਆ ਜੀ ? ਵਿਚਾਰ 
ਕਰਨ ਵਾਲੀ ਗਲ ਤੇ ਇਹ ਹੈ ਕਿ ਲਾੜਾ ਕਿਹੋ ਜਿਹਾ ਹੈ । 

“ਰੇ ਸ੍ਰੰਦਰੀਏ, ਜੋ ਕੁਝ ਪ੍ਰਮਾਤਮਾ ਨੇ ਤੇਰੇ ਮਥੇ ਉਤੇ ਲਿਖ ਦਿਤਾ ਹੈ ਉਹ ਅਟਲ ਹੈ, 
ਮਾਤਾ ਦ੍ਰਬਧਾ ਵਿਚ ਹੈ ਤੇ ਕੌਈ ਫ਼ੈਸਲਾ ਨਹੀਂ ਕਰ ਸਕਦੀ ।'' 

ਵਿਚੋਲੇ ਨੂੰ ਮੌੜ ਦਿਤਾ ਜਾਂਦਾ ਹੈ, ਲਾੜਾ ਮਾਂ ਦੀ ਪਸੰਦ ਦਾ ਨਹੀਂ । 

ਉਸ ਨੇ ਸੋਚਿਆ 'ਮੋਰੀ ਧੀ ਤੇ ਚੈਨ ਵਾਂਗ ਸੋਹਣੀ ਹੈ ਪਰ ਇਹ ਗਭਰੂ ਪੱਕੇ ਰੋਗ ਦਾ ਹੈ । 

ਇਕ ਹੌਰ ਥਾਂ ਤੱ ਸਾਕ ਲੈ ਕੇ ਇਕ ਹੌਰ ਵਿਚੌਲਾ ਆਉ'ਦਾ ਹੈ, ਪਰ ਮਾਂ ਇਸ ਸਾਕ 
ਉਤੇ ਵੀ ਰਾਜ਼ੀ ਨਹੀਂ' ਹੁੰਦੀ । ਉਸ ਨੇ ਇਹ ਆਖ ਕੌ ਨਾਂਹ ਕਰ ਦਿੱਤੀ, “ਮੋਰੀ ਸੋਹਣੀ ਧੀ 
ਲਈ ਇਹ ਵੀ ਯੋਗ ਵਰ ਨਹੀਂ” ਹੈ । ਮੋਰੀ ਧੀ ਦੇ ਪਤੀ ਕੌਲ ਟਿਕ ਸੁੰਦਰ ਬੰਗਲਾ ਹੋਣਾ 
ਚਾਹੀਦਾ ਹੈ ਜਿਸ ਦੇ ਬਾਰਾਂ ਬੂਹੇ ਹੋਣ । ਉਹ ਯੁੱਧ ਦੇਵਤਾ ਕੱਤਕ ਵਾਂਗ ਸੁੰਦਰ ਹੌਣਾ ਚਾਰੀਦਾ 
ਹੈ । ਉਹਦਾ ਰੰਗ ਚੈਨ ਦੀਆਂ ਰਿਸ਼ਮਾਂ ਵਾਂਗ ਲਿਸ਼ਕਣਾ ਹੌਣਾ ਚਾਹੀਦਾ ਹੈ । ਸਮਾਜ ਵਿਚ 
ਦਾ ਮਾ ਭਘੀਓਕ 46 ਉੱਚਾ । ਦਨਤ ਬਿਨਾਂ ਉਸ ਕੌਲ ਬਹੁਤ ਸਾਰੀ 
ਜ਼ਮੀਨ ਹੋਣੀ ਚਾਹੀਦੀ ਹੈ ।_` 


110 


ਹਰ ਮਹੀਨੇ ਨਵੇ ਨਵੇ" ਵਿਚੌਲੋਂ ਨਵੇ ਸਾਕ ਲੈ ਕੋ ਆਉਂਦੇ ਪਰ ਸੂਨਾਈ ਦੀ ਮਾਂ ਨੇ 
_ਕਿਸੋਂ ਦੇ ਪੈਰ ਨਾ ਲਗਣ ਦਿਤੇ । 

ਕਾਹੀ ਦੇ ਬੂਟਿਆਂ ਉਤੋਂ“ ਦੀ ਹਵਾ ਸਰ ਸਰ ਕਰਦੀ ਲੰਘਦੀ ਹੈ । ਇਜ ਦਿਆਂ ਕਾਨਿਆਂ 
ਵਿਚਕਾਰ ਮਕੜੀ ਨੇ ਪਤਤ' ਪਤਲਾ ਜਾਲਾ ਉਣਿਆ ਹੋਇਆ ਹੈ । ਏਥੇ ਇਕ ਬਿਰਖ ਵੀ _ਹੈ 
ਜਿਸ ਉਤੇ ਸੋਨੇ ਰੈਗੇ ਫੁਲ ਬਾਰਾਂ ਮਹੀਨੇ ਖਿੜਦੇ ਹਨ । ਟਹਿਣੀਆਂ ਉਤੇ ਇਹਨਾਂ ਚਮਕਦਾਰ 
ਫੁਲਾਂ ਨੂੰ ਵੇਖਿਆ ਜਾ ਸਕਦਾ ਹੈ, ਜਿਨ੍ਹਾਂ ਦਾ ਰੋਗ ਵਖੋ ਵਖ ਰੁੱਤਾਂ ਵਿਚ ਵਖੋ ਵਖਰੀ ਭਾਹ 
ਮਾਰਦਾ ਹੈ । 

ਲੰਮੇ ਮਸ਼ਕ ਬੈੱਤ ਦੇ ਬਣੇ ਹੋਏ ਤੀਰ ਅਤੇ ਹਥ ਵਿਚ ਵਿਕ ਪਿੰਜਰਾ ਫੜੀ ਇਕ ਗਭਰੂ 
ਹਰ ,ਸ਼ਾਮ ਦਰਿਆ ਕੰਢੇ ਆਉਦਾ. ਹੈ । ਆਪਣੇ ਨਾਲ ਉਹ ਇਕ ਸਿਖਿਆ ਹੋਇਆ ਬਾਜ਼ 
ਲਿਆਉਂਦਾ ਹੈ । ਉਹ ਆਪ ਟੁਰਦਾ, ਚੰਨ ਵਾਂਗ ਸੋਹਣਾ ਅਤੇ ਸ਼ਾਨਦਾਰ ਲਗਦਾ ਹੈ । ਯੁੱਧ 
ਦੇਵਤਾ ਕੱਤਕ ਵਾਂਗ ਉਹ ਹਥ ਵਿਚ ਤੀਰ ਕਮਾਨ ਫੜੀ ਪਿੰਡ ਦੇ ਪਹੇ ਉਤੇ ਭੌਂਦਾ ਰਹਿੰਦਾ 
ਹੈ । ਦਰਿਆ ਦੇ ਕੰਢੇ ਉਤੇ ਉਸ ਨੇ ਉਹ ਸੁੰਦਰੀ, ਸੂਨਾਈ ਵੇਖ _ਲਈ । ਕੇਤਕੀ ਅਜੇ ਖਿੜੀ 
ਹੀ ਸੀ ਅਤੇ ਇਸ ਦੀ ਮਿਠੀ ਸੁਗੰਧੀ ਨੇ ਹਵਾ ਨਾਲ ਖਿਲਰ ਕੇ ਧਰਤੀ ਉਤੇ ਜਾਦੂ ਕੀਤਾ 
ਹੋਇਆ ਸੀ, ਜਦੋਂ ਬੂਟਿਆਂ ਦੇ ਇਕ ਬੁੰਡ ਕੌਲ ਉਹਨਾਂ ਦੋਹਾਂ ਨੇ ਪਹਿਲੀ ਵਾਰ ਇਕ ਦੂਜੇ 
ਨੂੰ ਵੇਖਿਆ । $ 
ਰ੍‌ ਸੂਨਾਈ ਦੇ ਖਿਲਰੇ ਹੋਏ ਖਿਆਲ 

“ਰੇ ਬਾਕੇ ਗਭਰੂ ਤੂੰ ਕੌਣ ਹੈ' ? ਤੇਰਾ ਘਰ ਕਿਥੇ ਹੈ ? ਮੈ ਵਿਹ ਗਲਾਂ ਕਿਸ ਤ' ਪੁੱਛਾਂ ਅਤੇ 
ਕੌਣ ਮੈਂਨੂੰ ਇਨ੍ਹਾਂ ਦਾ ਠੀਕ ਉਤਰ ਦੇਵੇਗਾ,.ਸਾਡੀਆਂ ਚਾਰ ਅਖਾਂ ਮਿਲੀਆਂ _ ਅਤੇ ਨਜ਼ਰਾਂ ਦੇ 
ਵਟਾਂਦਰੇ ਹੋਏ ਓਸੇ ਵੇਲੇ ਹੀ ਓਥੇ ਮੋਰਾ ਦਿਲ ਫੜਿਆ ਗਿਆਂ । ਇਹ ਕਿਹੜੀ ਮਿਹਰ 
ਵਾਲੀ ਤਕਦੀਰ ਸੀ ਜਿਸ ਨੇ ਮੇਰੇ ਮਨ ਪਸੰਦ ਦਾ ਗਭਰੂ ਮੇਰੀਆਂ ਅਖਾਂ ਅਗੋਂ ਲੈ ਆਂਦਾ । 

“ਹੇ ਮੇਰੀ ਮਥੂਹ-ਮਖੀ, ਤੇਰਾ ਆਪਣਾ ਬਾਗ਼ ਕਿਥੇ ਹੈ ਤੂੰ ਕਿਹੜੇ ਸੁੰਦਰ ਫੁਲ ਦੀ ਭਾਲ 
ਵਿਚ ਹੈ ?'' 

ਮਧੂ-ਮੱਖੀ ਅਣਥਕ ਆਪਣੇ ਫੁਲ ਦੀ ਭਾਲ ਵਿਚ ਉਡਦੀ ਰਹਿੰਦੀ ਹੈ । ਇਹ ਆਉਦੀ 
ਹੈ ਤੇ ਟੁਰ ਜਾਂਦੀ ਹੈ । ਕਦੀ ਕਦੀ ਝਟ ਕੁ ਖਲੋ'ਦੀ ਹੈ ਅਤੇਂ ਪਿਛਾ ਨਜ਼ਰ ਮਾਰਦੀ ਹੈ । 

“'ਮੋਨੂੰ ਦਜ ਤ੍ਰੰ ਏਨੇ ਫਿਕਰ ਨਾਲ ਕਿਸ ਫੁਲ ਦੀ ਭਾਲ _ਕਰ ਰਹੀਂ” ਹੈ ? ਮੋਰਾ ਜੀ 
ਕਰਦਾ ਹੈ ਕਿ ਤੈਨੂੰ ਅਧੀ ਰਾਤ ਦੀ ਚੁਪ ਚਾਂ ਵਿਚ ਫੜ ਕੇ ਆਪਣੇ ਜੜੇ ਵਿਚ ਲਗੇ ਫੁਲਾਂ ਵਿਚ 
ਲੂਕਾ ਲਵਾਂ । ਮੈ” ਤੋਰੇ ਲਈ ਵਖਰੀ ਥਾਂ ਬਣਾ ਕੇ ਰਖਾਂਗੀ_ (ਆਪਣੇ ਦਿਲ ਵਿਚ) ਅਤੇ ਤੈਨੂੰ 
ਸ਼ਹਿਦ ਦੀ ਇਕ ਕੌਲੀ ਦਿਆਂਗੀ ਅਤੇ ਫਿਰ ਤੇਰੇ ਨਾਲ ਮੈ" ਦਰ ਦੇਸ਼ਾਂ ਵਿਚ ਉਡ ਜਾਵਾਂਗੀ ।' 

“ਸੱਜਣਾ ! ਜੇ ਤੂੰ ਪੰਛੀ ਹੁੰਦਾ ਤਾਂ ਮੈ' ਤੈਨੂੰ ਪਿੰਜਰੇ ਵਿਚ ਪਾਕੇ ਦਿਨ ਰਾਤ ਆਪਣੇ 
_ਕੋਲ ਰਖਦੀ । ਜੇ ਤ੍ਰ ਕੱਜਲ ਹੁੰਦਾ ਤਾਂ ਮੈ” ਤੈਨੂੰ ਆਪਣੀਆਂ ਕਾਲੀਆਂ ਅਖਾਂ _ਵਿਚ ਲੂਕਾਂ 
ਲੈੱਦੀ । ਜੇ ਤੂੰ ਫੁਲ ਹੁੰਦਾ ਤਾਂ ਤੈਨੂੰ ਆਪਣੀ ਗੁਤ ਵਿਚ ਪਾ ਕੇ ਦੂਜਿਆਂ ਦੀਆਂ ਅਖਾਂ ਤੋ 


ਹੈ: 


ਲੁਕਾ ਲੈੱਦੀ । ਜਿਥੇ ਤੂੰ ਚਲੇ'ਗਾ, ਮੈ" ਓਥੇ ਹੀ ਤੇਰੇ ਨਾਲ ਚਲਣ ਦਾ ਨਿਸਚਾ ਕੀਤਾ ਹੋਇਆ 
ਹੈ । ਕੋਈ ਵੀ ਦੇਸ ਹੋਵੇ ਕੋਈ ਪਰਵਾਹ ਨਹੀ” ।” 

ਰਾਜਕ੍ਰਮਾਰ 

“ਹੋ ਬਾਂਕੀਏ ਨਾਰੇ ! ਤ੍ਰ ਅਜ ਇਕੱਲੀ _ਬੈਠੀ_ ਇਹ ਹਾਰ ਕਿਸ ਦੇ ਲਈ ਗ੍ਰੰਦ ਰਹੀ 
ਏਂ ? ਮੈਂ ਕਮਲ ਦੇ ਪਤੇ ਉਤੇ ਕਲ ਤੈਨੂੰ ਇਕ ਚਿਠੀ ਲਿਖੀ ਸੀ । ਕੀ ਤੂੰ ਇਹ ਪਤਾ ਕਰਨ 
ਦੀ ਤਕਲੀਫ ਕੀਤੀ ਹੈ ਕਿ ਉਹ ਕਿਸ ਨੇ ਲਿਖੀ ਸੀ ਤੇਂ ਉਸ ਦੇ ਐਦਰ ਕੀ ਲਿਖਿਆ ਸੀ ?”” 

ਚਿਠੀ 

ਚਿਠੀ ਉਸ ਕੌਲ ਪਹੁੰਚ ਗਈ । ਉਸ ਨੇ ਪੜ੍ਹ ਲਈ । ਗਭਰੂ ਦਾਂ ਨਾਂ ਮਾਧਬ 
ਸੀ । ਉਸ ਨੇ ਧੜਕਦੇ `ਦਿਲ _ਨਾਲ ਚਿਠੀ ਪੜ੍ਹ) । ਇਕ ਵਾਰ, ਦੋ ਵਾਰ, ਤਿੰਨ 
ਵਾਰ । ਉਸ ਨੇ ਸਤਰ ਸਤਰ ਵੇਖੀ । ਫਿਰ ਭਾਰੇ ਦਿਨ ਨਾਲ ਉਹ ਬਹਿ ਕੇ ਰੋਣ ਲਗ ਪਈ । 

ਮਾਧਬ ਜਵਾਨ ਲਿਖਦਾ ਹੈਂ ਕਿ ਉਸ ਨੇ ਪਹਿਲਾਂ ਪਹਿਲ ਉਸ ਨੂੰ ਇਕੱਲੀ ਆਪਣੇ ਘਰ ਵਿਚ 
ਬੈਠ) ਵੇਖਿਆ । ਫਿਰ ਉਹ ਇਹ ਬੇਨਤੀ ਕਰਦਾ ਹੈ, '“ਦਰਿਆ ਦੇ ਕੌਢੇ ਉਤੇ ਹੈਜਿਲ ਦਾ ਇਕ 
ਬਿਰਖ ਹੈ ਜਿਹੜਾ ਆਪਣੇ ਛੋਟੇ ਪਤਲੇ ਪਤਰਾਂ ਨਾਲ ਪੂਰੀ ਤਰ੍ਹਾਂ ਢਕਿਆ ਹੋਇਆ ਹੈ, ਜੋ ਤ੍ਰੰ 
ਓਥੇ ਬਿਰਖ ਹੇਠ ਝੱਟ ਕੁ ਆ ਜਾਵੇ ਤਾਂ ਮੈ` ਤੇਰੇ ਕੋਲ ਆਪਣਾ ਦਿਲ ਖੋਲ ਸਕਾਂਗਾ ਤੇ ਜੌ 
ਕੁਝ ਮੋਰੇ ਮਨ ਵਿਚ ਹੈ ਉਹ ਸਭ ਕੁਝ ਤੈਨੂੰ ਦਸ ਦਿਆਂਗਾ । ਦਰਿਆਂ ਦੇ ਕੰਢੇ ਉਤੇ ਕੇਤਕੀ 
ਦੇ ਬਿਰਖਾਂ ਦੇ ਝੁੰਡ ਹਨ । ਓਥੇ ਅਸੀਂ ਇਕਲੇ ਬਹਿ ਕੇ ਪਿਆਰ ਦੀਆਂ ਗਲਾਂ ਕਰਾਂਗੇ । 

ਮੋਰੇ ਲਈ ਸ਼ਹਿਦ ਵਾਂਗ ਮਿੱਠੀ ਹੈ'_ ਤੇ ਮੋਰੀ ਛਾਤੀ ਨੂੰ ਸਜਾਣ ਵਾਲੇ ਫੁਲਾਂ ਦੇ ਹਾਰ ਵਾਂਗ 

। ਮੋਰੀ ਰਾਣੀ ! ਤੇਰੀ ਖ਼ਾਤਰ ਮੈ” ਸੁਦਾਈ ਹੋ ਗਿਆ ਹਾਂ । ਮੋਰਾ ਪਿਤਾ ਲਖਾਂ ਪਤੀ 
ਹੈ। ਇਸ ਤੋਂ ਬਿਨਾਂ ਉਸ ਕੌਲ ਬਹੁਤ ਖੁਲ੍ਹੀ ਜ਼ਮੀਨ ਹੈ । ਮੋਰੀ ਜਾਨ ! ਮੈ' ਤੈਨੂੰ ਪ੍ਰਸੋਨ ਕਰਨ 
ਲਈ ਕੀ ਕਰਾਂ ? 

“ਸੋਂ” ਤੈਨੂੰ ਬਲੁਦੀ ਅਗ ਦੇ ਰੰਗ ਦੀ ਇਕ ਸਾੜ੍ਹ ਦਿਆਂਗਾ । ਸਾਡੇਂ ਘਰ ਦੇ ਸਾਮ੍ਣੇ 
ਫੁਲਾਂ ਦਾ ਇਕ ਬਾਗ ਹੈ ਜਿਥੇ ਬੇਸ਼ਮਾਰ ਨੀਲੋ ਅਤੇ ਲਾਲ ਫੁਲ ਖਿੜਦੇ ਹਨ । ਮੰ" ਹਰ 
ਪਰਭਾਤੇ ਇਹ ਤੇਰੇ ਲਈ ਇਕੱਠੇ ਕੀਤਾ ਕਰਾਂਗਾ ਤੇ ਤੂੰ ਇਨ੍ਹਾਂ ਦੇ ਹਾਰ ਗ੍ਰੰਦਿਆ ਕਰੀ” । 
ਸਾਡੇ ਵਡੇ ਸਾਰੇ ਘਰ ਦੇ ਸਾਮਣੇ ਇਕ ਤਲਾ ਹੈ ਜਿਸ _ਵਿਚ ਪਥਰ ਦੀਆਂ ਪੌੜੀਆਂ ਉਤਰਦੀਆਂ 
ਹਨ । ਮੋਰੀ ਰਾਣੀ ਤੂੰ ਓਥੇ ਨਹਾਇਆ ਕਰੇਗੀ ਅਤੇ ਮੈ ਤੋਰਾ ਸਾਥੀ ਹੋਵਾਂਗਾ । ਜੋ ਤੇਰੀਆਂ 
ਕੌਮਲ ਬਾਹਾਂ ਘੜਾ ਨ ਚੁਕ ਸਕਣਗੀਆਂ ਤਾਂ ਮੈ” ਤੈਨੂੰ `ਚੁਕਵਾ ਦਿਆਂਗਾ । ਅਸੀਂ ਹਸਦੇ ਖੇਡਦੇ 
`ਤਲ' ਦੇ ਨੀਲੋਂ ਪਾਣੀ ਵਿਚ ਤਰਿਆ ਕਰਾਂਗੇ । ਤੇਰੀਆਂ ਬਾਹਾਂ ਉਤੇ ਮੌਤੀਆਂ ਜੜੇ ਕੈਗਣ 
ਲਿਸ਼ਕਿਆ ਕਰਨਗੇ ਅਤੇ ਹੀਰਿਆਂ ਦਾ ਇਕ ਕੈਠਾ ਮੋਰੀ ਛਾਤੀ ਨੂੰ ਸਜਾਵੇਗਾ । ਸਾਡੇ ਘਰ 
ਤਲਾ ਦੇ ਵਿਚਕਾਰ ਇਕ ਐਸ਼-ਘਰ ਬਣਿਆ ਹੋਇਆ ਹੈ । ਤੂੰ _ਆਪਣੀ ਸੈਝ ਓਥੇ ਲੰਘਾਵੇਂਗੀ 
ਅਤੇ ਇਸ ਦੇ ਦੀਪਕ ਵਾਂਗ ਚਮਕੇ'ਗੀ । ਸਾਡੇ ਮਹਿਲ ਵਿਚ ਇਕ ਵਡਾ ਸਾਰਾ ਗੌਲ ਕਮਰਾ 
ਹੈ । ਓਥੇ ਅਸੀ" ਪਾਸਾ ਖੋਡਦੇ ਰਾਤ ਲੰਘਾ ਦਿਆ ਕਰਾਂਗੇ । ਤੇਰੇ ਗਲ ਦਾ ਹਾਰ ਇਸ ਤਰ੍ਹਾਂ 


`112 


ਚਮਕੇਗਾ ਜਿਵੇ ਟਟਹਿਣਿਆਂ ਦੀ ਲੜੀ ਹੋਵੇਂ । ਅਤੇ ਸੁਹਾਗ-ਕਮਰੇ ਵਿਚ ਮੈ” ਤੋਨੂੰ ਅਨੰਦ ਲੌਣ 
ਦੇ ਸੌ ਤਰੀਕੇ ਸਿਖਾਵਾਂਗਾ । ਤੋਰੇ ਵਾਲਾਂ ਨੂੰ ਸਜਾਣ ਲਈ _ ਮੈ" ਆਪਣੇ ਬਾਗ ਵਿਚੋਂ ਸਭ ਤੱ 
ਸੰਦਰ ਫ੍ਰਲ ਇਕੱਠੇ ਕਰਨ ਦਾ ਮਾਨ _ਲਵਾਗਾ । ਰਾਤ ਦੀ ਨੀਦ ਪਿਛੋਂ ਹਰ ਸਵੇਰੇ ਜਦ“ 
ਤੂੰ ਅਖਾਂ ਥੌਲ੍ਹੰ “ਗੀ ਤਾਂ ਖੁਸ਼ਬੂਦਾਰ ਮਾਲਤੀ ਦੇ ਫੁਲਾਂ ਨਾਲ ਭਰੇ ਹੋਏ ਫੁਲਦਾਨ ਤੈਨੂੰ ਪੇਸ਼ 
ਕੀਤੇ ਜਾਣਗੇ । ਮੈ ਆਪਣਾ ਧਨ ਤੈਨੂੰ ਦੇ ਦਿਆਂਗਾ, ਆਪਣ ਸਾਰਾ ਖ਼ਜ਼ਾਨਾ ਤੇ ਉਸ ਦੇ ਨਾਂਲ, 
ਅਤੇ ਸਭ ਤੌ ਉਤਮ, ਆਪਣਾ ਦਿਲ ਜਿਹੜਾ ਪਹਿਠਾਂ ਹੀ ਤੇਰਾ ਹੋ ਚੁਕਿਆ ਹੈ । ਮੋਰੇ ਉਤੇ 
ਕਿਰਪਾ ਕਰ ਮੋਰੀ ਰਾਣੀ ਅਤੇ ਮੈਨੂੰ ਆਪਣਾ ਜ਼ੀਵਨ ਸਾਥੀ ਮੈਨ ਲੈ ।' 

ਉੱਤਰ 

“ਹੇ ਮੇਰੇ ਦਿਲ ਦੇ ਮਿਤ੍ਰ ! ਮੋਰੀ ਕਹਾਣੀ ਸ੍ਣ । ਮੈ ਤੋ ਅਜੇ ਬਾਲੜੀ ਹਾਂ, ਜਿਸ ਨੇ 
ਹੁਣੇ ਹੀ ਜਵਾਨੀ ਵਿਚ ਪੈਰ ਧਰਿਆ ਹੈ । ਮੋਰਾ ਅਜੇ ਵਿਆਹ _ਨਹੀਂ ਹੋਇਆ । ਮੋਰੀ ਮਾਂ 
ਅਤੋਂ ਮਾਮੀ ਮੇਰੇ ਲਈ ਸੂੰਡਾ ਲਭ ਰਹੀਆਂ ਹਨ । ਹਾਏ !! ਜੋ ਕਦੀ ਮੈ“ ਕੇਤਕੀ ਢਾ ਫੁਲ 
ਹਰੰਦੀ ਜਿਹੜੇ ਦਰਿਆ ਦੇ ਕੰਢੇ ਖਿੜੇ ਹੁੰਦੇ ਹਨ ਤਾਂ ਸੈ” ਬਿਨਾਂ ਕੋਈ ਤ੍ਹਮਤ ਲੁਵਾਏ ਤੈਨੂੰ ਹਰ 
ਰੋਜ਼ ਮਿਲ ਸਕਦੀ । ਜੇ ਮਿਤ੍ਰਾ ! ਤੂੰ ਚੋਦ ਹ੍ਰੰਦਾ ਜਿਹੜਾ ਉਤੇ ਚਮਕਦਾ ਹੈ_ ਤਾਂ ਮੈਂ ਅਖਾਂ 
ਟਭਕੇ ਭੁਖੀ ਨਿਗਾਹ ਨਾਲ ਸਾਰੀ ਰਾਤ ਤੇਰੇ ਵਲ ਵੇਖਦੀ ਰਹਿੰਦੀ ਤੇ ਲੋਕੀਂ ਕੁਝ ਨ ਕਹਿ 
ਸਕਦੇ । ਜੇ ਸੱਜਣਾ ਤੂੰ ਦਰਿਆ ਹੁੰਦਾ ਤਾਂ ਮੈ' ਬਿਨਾਂ _ਝਾਕੇ ਆਪਣੀ ਭੁਖੀ ਰੂਹ ਤੇਰੇ ਵਿਚ ਘੋਲ 
ਦੇਂਦੀ । ਪਰ ਮੈ” ਹਾਂ ਕੀ ? ਸਮਾਜ ਦੀ ਇਕ ਔਰਤ ਅਤੇ ਆਪਣੇ ਘਰ ਦੀਆਂ ਚੌਰ ਕੋਧਾਂ 
ਐਦਰ ਕੈਦ ਮੇਰੇ ਦੁਖ ਮੇਰੇ ਆਪਣੇ _ਸਹੇੜੇ ਹੋਏ ਹਨ । ਜਿਸ ਦਿਨ ਤ' ਮੈ' ਤੈਨੂੰ ਉਸ ਦਰਿਆ 
ਦੇ ਕੰਢੇ ਪਹਿਲੀ ਵਾਰੀ ਵੇਖਿਆ ਹੈ _ ਮੋਰਾ. ਦਿਲ ਸੁਦਾਈਆਂ ਵਾਂਗ ਤੇਰੇ ਪਿਛੇ ਹਰ ਪਾਸੋ ਭਜਦਾ 
ਰਿਹਾ ਹੈ । ਮੈਂ ਆਪਣੀ ਮਾਂ ਨਾਲ ਦਿਲ ਦੀ ਗਲ ਨਹੀ ਕਰ ਸਕਦੀ । ਸ਼ਰਖ਼ ਮੋਰਾ ਮੂੰ ਹ ਬੇਦ 
ਕਰ ਦੇਂਦੀ ਹੈ ਅਤੇ ਮੈਨੂੰ ਬੇਵਸ ਬਣਾ ਦੇ'ਦੀ ਹੈ । ਰ 

“ਮੇਰੀ ਸਹੇਲੀ ਸ਼ਲਾ ਦੇ ਹੱਥ ਆਪਣਾ ਸਨੇਹਾ _ਘਲ ਦੇ । ਉਸ ਦੀ ਰਾਹੀ" ਮੈਨੂੰ ਦਸ 
ਕਿ ਸਾਡੇ ਮਿਲ ਸਕਣ ਦੀ ਕਿੰਨੀ ਕੁ ਉਮੀਦ ਹੈ ਅਤੇ ਸਾਡੀਆਂ ਸਧਰਾਂ ਕਦੋ“ ਪੂਰੀਆਂ 
ਹੋਣਗੀਆਂ । ਇਹ ਚਿਠੀ ਲਿਖਦੀ ਹੋਈ ਸੈ" ਉਹਨਾਂ ਸਾਰੀਆਂ ਖੁਸ਼ੀਆਂ ਦੀ ਉਡੀਕ ਕਰ ਰਹੀ 
ਹਾਂ ਜਿਹੜੀਆਂ ਅਜੇ ਦੂਰੇਡੀਆਂ ਹਨ ।'' 

ਉਸ ਨੇ ਚਿਠੀ ਸੰਦਲ ਨਾਲ ਸੁਕੰਧਤ ਕਰਕੇ ਆਪਣੀ ਸਹੇਲੀ ਸ਼ਲਾ ਨੂੰ ਦੈ ਦਿਤੀ ਤੇ 
ਨਾਲ ਹੀ ਆਪਣੇ ਹੱਥਾ ਨਾਲ ਗੌੌ ਦਿਆ ਫੁਲਾਂ ਦਾ ਇਕ ਹਾਰ ਦੇ ਕੇ ਉਸਨੂੰ ਮਾਧਥ ਕੌਲ ਘੜ 
ਦਿਤਾ । ਸ਼ਲਾ ਟੁਰ ਗਈ ਅਤੇ ਚੜ੍ਹਦੀ ਜਵਾਨੀ ਦੀਆਂ ਸਧਰਾਂ ਹੋਠ ਸੂਨਾਈ ਦੇ ਮਨ _ਵਿਚ 
ਆਸ਼ਾ ਅਤੇ ਨਿਰਾਸ਼ਾ ਵਿਚਕਾਰ ਘੋਲ ਹੁੰਦਾ ਰਿਹਾ । _- ਹੂ 

__ਭਾਗੜਾ ਇਕ ਦੁਸ਼ਟ ਆਦਮੀ ਸੀ । ਸਿਰ ਦੇ ਵਾਲਾਂ ਤਕ ਭੌੜਾ ਸੀ । ਉਹੀ ਸੀ ਜਿਸਨੇ 

ਦੀਵਾਨ ਭਾਬਨਾ ਕੌਲ ਜਾਕੇ ਚੁਗਲੀ ਖਾਧੀ । ਬਾਰਾਂ ਬੂਹਿਆ ਵਾਲੇ ਆਪਣੇ ਬੈਗਲੇ ਵਿਚ 
ਦੀਵਾਨ ਆਰਾਮ ਵਿਚ ਬੈਠਾ ਸੀ ਜਦੋਂ” ਭਾਗੜਾ ਨੇ ਉਸ ਕੌਲ ਜਾ ਕੇ _ਕਿਹਾ :-- ਮੇ 


'“ਹਜ਼ੂਰ ਤੁਹਾਡੇ ਆਪਣੇ ਅਧਿਕਾਰ ਖੇਤਰ ਦੇ ਐਦਰ ਇਕ ਬ੍ਰਾਹਮਣ, ਭਣੁਕ ਦੈਂ ਘਰ ਇਕ 
ਕੁੜੀ ਹੈ । ਉਹ ਇਕ ਪਰੀ ਵਾਂਗ ਸ੍ਰੰਦਰ ਹੈ । ਉਹਨੂੰ ਤੇਰ੍ਹਵਾਂ ਸ਼ਾਲ ਚੜ੍ਹਿਆ ਹੈ । ਜਿਥੋਂ ਤਕ 
ਮੈਨੂੰ ਪਤਾ ਹੈ ਇਸ ਦੇਸ਼ ਵਿਚ ਹੌਰ ਕੋਈ ਕੁੜੀ ਸ੍ਹੱਪਣ ਵਿਚ 'ਉਸ ਨਾਲ ਮੇਲ ਠਹੀਂ ਖਾਂਦੀ ।' 
ਅਜੇ ਕੰਵਾਰੀ ਹੈਂ । ਜੇ ਹਜ਼ੂਰ ਦੀ ਇੱਛਾ ਹੋਵੇ ਤਾਂ ਉਸ ਨੂੰ ਲਿਆ ਕੇ ਤੁਹਾਡੇ ਘਰ ਵਸਾਇਆ 
ਜਾ ਸਕਦਾ ਹੈ।”” ਹੋ 1 #(੧ 

`ਜਦੋਂ` ਭਾਂਬਨਾ ਨੈ ਇਹ ਗਲਾਂ ਸੁਣੀਆਂ ਤਾਂ ਉਹ ਏਨਾ ਖ਼ੁਸ਼ ਹੋਇਆ ਕਿ ਉੱਸ ਨੇ ਕ੍ਰੰਝ- 
ਸੌਨਾ ਤੋਲ ਕੇ ਪਹਿਲਾਂ ਹੀ ਉਸ ਦੇ ਹਵਾਲੇ ਕੀਤਾ । ਮੱ 

“ਰੇ ਬ੍ਰਾਹਮਣ, ਮੋਰੀ ਗੱਲ ਸੁਣ ,'' ਭਾਗੜਾ ਨੇ ਭਟੁਕ ਨੂੰ ਕਿਹਾ, ਤੇਰੇ _ਘਰ ਇਕ 
ਸੰਦਰ ਲੜਕੀ ਹੈ । ਪਿੱਛਲੇ ਦਿਨੀ“ ਦੀਵਾਨ ਭਾਬਨਾ ਆਪਣੀ ਬੇੜੀ ਵਿਚ ਚੜ੍ਹ ਕੇ ਬੋੜੀਆਂ ਦੀ 
ਦੌੜ ਵੇਖ ਰਿਹਾ ਸੀ ਕਿ ਉਸ ਨੇ ਪੱਤਣ ਦੀਆਂ ਪੌੜੀਆਂ ਉਤੇ ਇਹ ਕੁੜੀ ਵੇਖ ਲਈ । ਉਸ 
ਤੋਂ ਉਹ ਇਹਦੇ ਪਿੱਛੇ ਝਲਾ ਹੋਇਆਂ ਫਿਰਦਾ ਹੈ । ਤੈ 

_"'ਜੇ ਤੂੰ ਇਸ ਕੁੜੀ ਨੂੰ ਦੀਵਾਨ ਨਾਲ ਵਿਆਹੁਣਾ ਮੌਨ ਜਾਵੇ” ਤਾਂ ਦੀਵਾਨ ਦੌ ਹਰਮ ਦੀਆਂ 
ਨਿਕਾਹ ਕੀਤੀਆਂ ਸਾਰੀਆਂ ਬੇਗਮਾਂ ਇਸ ਕੁੜੀ ਦੀਆਂ ਇੱਛਾਵਾਂ ਦੀਆਂ ਗੋਲੀਆਂ _ਬਣ 
ਜਾਣਗੀਆਂ । ਉਹ ਤੇਰੇ ਘਰ ਦੇ ਸਾਮਣੇ ਤੇਰੇ ਵਰਤਣ ਲਈ ਇਕ _ਤਲਾ_ਪੁਟਵਾ ਦੇਵੇਗਾ ਜਿਸ 
ਦੀਆਂ ਪੌੜੀਆਂ ਸਾਰੀਆਂ ਪਥਰ ਦੀਆਂ ਹੋਣਗੀਆਂ । ਇਸ ਤੱ ਬਿਨਾਂ _ਉਹ 52 ਪੁਰੇ ਜ਼ਮੀਨ 
ਤੈਨੂੰ ਇਨਾਮ ਵਜੋਂ' ਬਿਨਾਂ ਮਾਮਲੇ ਤੋਂ“ ਦੇ ਦੇਵੇਗਾ । ਹੁਣ ਦੀਵਾਨ ਦੀ ਇਹ ਇੱਛਾ ਹੈ. ਕਿ ਤੂੰ 
ਉਸਦਾ ਇਹ ਪ੍ਰਸਤਾਵ ਮੈਨ ਲਵੇ' ।”” 

ਕਿੱਤੇ ਵਜੋ“ ਪੁਜਾਰੀ ਹੋਣ ਕਰਕੇ ਉਹ ਕੁਦਰਤੀ ਤੌਰ ਤੋਂ ਲਾਲਚੀ ਸੀ । ਜਿਹ` ਲਾਲਚ 
ਉਹਨੂੰ ਦਿੱਤੇ ਗਏ, ਖ਼ਾਸ ਕਰਕੇ ਜ਼ਮੀਨ ਵਾਲਾ, ਉਹ ਉਸ ਦੇ ਸਵੈਮਾਨ ਉਤੇ ਭਾਰੂ ਹੋ ਗਏ ਅਤੇ 
ਉਸਨੇ ਹਾਂ ਕਰ ਦਿੱਤੀ । ਬ੍ਰਾਹਮਣ ਦੀ ਵਿਉ'ਤ ਇਹ ਸੀ ਕਿ ਕੁੜੀ ਦਾ ਧਰਮ ਚੌਰੀ ਚੌਰੀ ਹੀ 
ਭਰਸਟ ਕਰ ਦਿੱਤਾ ਜਾਏਂ ਉਸ ਲਈ ਉਸ ਨੇ ਉਹਨਾਂ ਮਾਵਾਂ ਧੀਆਂ_ਨੂੰ ਪਤਾ ਨ ਲਗਣ ਦਿੱਤਾ । 
ਧਰ ਫਿਰ ਵੀ ਪਿੰਡ ਵਿਚ ਇਸ ਚੁੱਪ ਕੀਤੇ ਸੌਦੇ ਬਾਰੇ ਘੁਸਰ ਮ੍ਰਸਰ ਹੋ ਰਹੀ_ਸੀ । ਹੂ 

“ਰੋ ਮੇਰੀ ਪਿਆਰੀ ਸਹੇਲੀ ਸ਼ੱਲਾ ! ਹੁਣੇ ਹੀ ਮੋਰੀ ਇਹ ਚਿੱਠੀ ਲੌ ਕੇ ਮੇਰੇ ਮਿੱਤ੍੍‌ ਕੋਲ 
ਜਾ । ਉਸ ਨੂੰ ਕਹੀ ਕਿ ਉਹ ਹਰ ਹਾਲਤ ਵਿਚ ਮੈਨੂੰ ਸ਼ਾਮ ਤੋਂ” ਪਹਿਲਾਂ ਪਹਿਲਾਂ _ਏਥੋ' ਲੈ 
ਜਾਂਵੇ । ਜੇ ਸੰਝ ਦਾ ਤਾਰਾ ਡੁੱਬ ਗਿਆ ਅਤੇ ਉਹ ਨ ਆਇਆ ਤਾਂ ਪਤਾ ਨਹੀਂ ਮੋਰੇ ਨਾਲ ਕੀ 
ਬੀਤੇ । ਮੋਰਾਂ ਮਾਮਾ ਦੁੱਸ਼ਟ ਅਤੇ ਕਪਟੀ ਹੈ ਉਸ ਨੇ ਅਜ ਭਾਬਨਾ ਨਾਲ _ ਮੇਰਾ ਵਿਆਹ ਕਰਨ ਦਾ 
ਸਾਰਾ ਬੰਦੋਬਸਤ ਕਰ ਦਿੱਤਾ ਹੈ । ਇਹ ਸਾਰੀਆਂ ਗੱਲਾਂ ਜਾ ਕੇ _ਮੋਰੇ ਮਿੱਤੁ ਨੂੰ ਦਸੀ" ਤੇ ਉਸ ਨੂੰ 
ਕਰੀ' ਕਿ ਮੈਨੂੰ ਅਜ ਹੀ ਏਥੋ` ਲੈ ਜਾਵੇ ।” 

ਸਰੇਲੀ ਝੱਟਪੱਟ ਮਾਧਬ ਦੇ ਸ਼ਹਿਰ ਨੂੰ ਟੁਰੀ ਅਤੇ ਥੌੜੇ ਚਿਰ ਵਿਚ ਹੀ ਓਥੇ ਅਪੜ ਗਈ । 
ਉਸ ਨੇ ਸਾਰੀਆਂ ਗੱਲਾਂ ਉਸ ਗਭਰੂ ਨੂੰ ਦੱਸੀਆਂ ਅਤੇ ਫਿਰ ਚਿੱਠੀ ਦਿੱਤੀ । ਉਸਦਾ ਜਵਾਬ ਲੈ ਉਰ 
ਝੱਟ ਪੱਟ ਘਰ ਮੁੜ ਆਈ 1 ਵਤ ਜਿਲ #'ਦ ੧੪੬ 6 


114 


ਸੂਨਾਈ 

“ਰਾਤੀਂ ਮੈਨੂੰ ਬੜਾ ਭੈੜਾ ਸੁੱਪਨਾ ਆਇਆ । ਅਜ ਮੋਰਾ ਦਿਲ _ਇਹ _ਕਹਿੰਦਾ ਜਾਪਦਾ 
ਹੈ: 'ਦਰਿਆਂ ਕੰਢੇ ਨ ਜਾਈਂ” । ਬਿਨਾਂ ਕਾਰਨ ਮੋਰੀ ਖੱਬੀ ਅੱਖ ਵਿਚ ਇਕ ਹੰਝ੍ਹ ਆ ਗਿਆ ਹੈ । 
ਮੇਰਾ ਮਨ ਇਕ ਅਜੀਬ ਡਰ ਦੀ ਪਕੜ ਵਿਚ ਹੈ । ਮੈਨੂੰ ਆਪਣੀ _ਜ਼ਬਾਨ ਸੁਕ ਗਈ ਲਗਦੀਂ ਹੈ 
ਅਤੇ ਮੇਰੇ ਵਿਚ ਅਜ ਇਕ ਸਖਣੀ ਗਾਗਰ ਚੁਕਣ ਦੀ ਤਾਕਤ ਵੀ ਨਹੀਂ” । ਪਤਾ ਨਹੀਂ' ਮੈਨੂੰ ਕੀਂ 
ਹੋ ਗਿਆ ਹੈ । ਇਸ ਤਰ੍ਹਾਂ ਲਗਦਾ ਹੈ ਕਿ ਮੇਰੇ ਪੈਰ ਘਾਟ ਦੇ ਰਾਹ ਉਤੇ ਟੁਰਨ ਨੂੰ ਤਿਆਰ 
ਨਹੀ । ਉਸ ਦਰੱਖ਼ਤ ਦੀ ਸ੍ਰੱਕੀ ਟਹਿਣੀ ਉਤ" ਢੌਡਰ ਕਾਂ ਆਪਣੇ ਬੈਠੇ ਹੋਏ ਸੰਘ ਨਾਲ ਕਾਂ 
ਕਾਂ ਕਰ ਰਿਹਾ ਹੈ । ਮੈਨੂੰ ਕੋਹੜ ਕਿਰਲੀ ਦੀ ਕਿੜ _ਕਿੜ ਸੁਣੀਂਦੀ ਹੈ ਅਤੇ ਨਿੱਛ ਵੱਜਣ ਦੀ 
ਆਵਾਜ਼ ਆਈ ਹੈ । ਇਹ ਭੈੜੇ ਸ਼ਗਨ ਹਨ ਅਤੇ ਮੈਨੂੰ ਅਜ ਦਰਿਆ ਦੇ ਘਾਟ ਉਤੇ ਜਾਣ ਤੋ” 
ਰੋਕਦੇ ਜਾਪਦੇ ਹਨ । 

ਉਹ ਕੁਝ ਦੇਰ ਚੁੱਪ ਬੈਠੀ ਰਹਿੰਦੀ ਹੈ ਅਤੇ ਫਿਰ ਸੋਚਦੀ ਹੈ ਕਿ ਮੈਨੂੰ ਅਜ ਕਿਧਰੇ ਨਹੀਂ 
ਜਾਣਾ ਚਾਹੀਦਾ । ਮੈ ਆਪਣੀ ਮਾਂ ਕੋਲ ਹੀ ਰਵ੍ਰਾਂਗੀ । ਪਤਾ ਨਹੀ” ਮੇਰੇ ਲਈ ਕੀ ਕੀ ਬਦੀਆਂ 
ਰਖੀਆਂ ਗਈਆਂ ਹਨ । ਕੁਝ _ਚਿਰ ਠਹਿਰ ਕੇ ਉਹ ਸ਼ੱਲਾ ਨੂੰ ਆਖਦੀ ਹੈ ਮੋਰੀ ਪਿਆਰੀ 
ਸਹੇਲੀ, ਮੇਰੀ ਗੱਲ ਸੁਣ, ਜੇ ਮੈ ਦਰਿਆ ਕੰਢੇ ਨਾ ਗਈ ਤਾਂ ਸ਼ਾਇਦ ਮੈ" ਉਸ ਨੂੰ ਮਿਲਣ ਦਾ 
ਸੋਕਾ ਸਦਾ ਲਈ ਗਵਾ ਬਵਰਾਂ । ਮੇਰੇ ਦਿਲ ਦਾ ਸਜਣ ਨਿਰਾਸ ਹੋ ਕੇ ਮੁੜ ਜਾਵੇਗਾ । ਹੋ ਸਕਦਾ 
ਹੈ ਉਹ ਫਿਰ ਕਦੀ' ਦਰਿਆ ਕੰਢੇ ਆਵੇਂ ਹੀ ਨਾ ।” 

` ਇਹ ਆਖ ਕੇ ਮੁਟਿਆਰ ਜ਼ਰਾ ਨਾਂ ਖਲੌਤੀ । ਆਪਣੇ _ਆਪ_ ਨੂੰ ਆਪਣੀ ਕਿਸਮਤ ਦੇ 
ਹਵਾਲੇ ਕਰ ਅਤੇ ਸਖਣੀ ਗਾਗਰ ਕੱਛੇ ਮਾਰਕੇ ਉਸ਼ ਨੇ ਹੌਲੀ ਹੋਲੀ ਦਰਿਆ ਦਾ ਰਾਹ ਫੜਿਆ । 

ਸ਼ੱਲਾ, ਉਸ ਦੀ ਸਹੇਲੀ ਅਤੇ ਭੇਤਣ ਅਗੇ ਅਗੇ ਟੁਰਦੀ ਗਈ । ਅਤੇ ਉਹ ਆਪ ਸੈਗਦੇ 
ਪੈਰੀ" ਉਸ ਦੇ ਪਿੱਛੇ ਟੁਰਦੀ ਗਈ । 

ਬਦਕਿਸਰਤੀ ਨਾਲ ਬਿਰਖਾਂ ਦੇ ਇਕ ਝੁੰਡ ਦੇ ਨੇੜੇ ਇਕ ਬੇੜੀ ਪੱਤਣ ਲਗੀ ਹੋਈ ਸੀ । 
ਜਿਸ ਵੇਲੇ ਸੂਨਾਈ ਉਸ ਥਾਂ ਤੇ ਅਪੜੀ ਤਾਂ ਦੀਵਾਨ ਦੇ _ਆਦਮੀ ਉਸ ਨੂੰ ਬਦੋ ਬਦੀ ਫੜ ਕੇ 
ਬੇੜੀ ਵਿਚ ਲੈ ਗਏ । 


ਸੂਨਾਈ 

“ਰੇ ਮੋਰੀ ਸਹੇਲੀ ਸ਼ੱਲਾ ! ਛੇਤੀ ਛੋਤੀ ਸਾਡੇ ਘਰ ਜਾ ਅਤੋਂ ਮੋਰੀ ਮਾਂ ਨੂੰ ਦੱਸੀਂ ਕਿ ਦੀਵਾਨ 
ਭਾਬਨਾ ਦੇ ਆਦਮੀ ਮੈਨੂੰ ਬਦੋ ਬਦੀ ਚੁਕ ਕੇ ਲਿਜਾ ਰਹੇ ਹਨ । ਹੇ ਮੋਰੀ ਪਿਆਰੀ ਸਖੀ ਉਸਨੂੰ 
ਆਖੀਂ ਜਿਹੜੀ ਗਾਗਰ ਮੈ ਆਪਣੇ ਨਾਲ ਲਿਆਈ ਸਾਂ ਉਹ ਪੌੜੀਆਂ ਦੇ ਨੇੜੇ ਪਾਣੀ ਉਤੇ 
ਤਰ ਰਹੀ ਹੈ ਅਤੇ ਮੋਰੀ ਦੁੱਖੀ ਕਹਾਣੀ ਸੁਣਾ ਰਹੀ ਹੈ । 

“'ਮੋਰੇ ਮਾਸੇ ਨੂੰ ਆਥੀ'`ਜਿਹੜੀ 52 ਪੁਰੇ ਜ਼ਮੀਨ ਇਨਾਮ ਵਿਚ ਮਿਲੀ ਹੈ ਉਸ ਦੇ ਨਾਲ 
ਉਹ ਖ਼ੁਸ਼ ਹੋਂ ਲਵੇ ।” 

“ਰੋ ਸੂਰਜ ਤੇ ਚੰਨ ! ਤੁਸਾਂ ਮੋਰੀ ਗਵਾਹੀ ਦੇਣੀ । ਹੇ ਦਿਨ ਰਾਤ ਤੁਸਾਂ ਵੀ ਮੋਰੀ ਗਵਾਹੀ 


੧ 


115 


ਦੇਣੀ । ਜੇ ਤੁਹਾਨੂੰ ਕਿਧਰੇ ਮੇਰਾ ਪਿਆਰਾ ਮਿਤਰ ਦਿਸੇ ਤਾਂ ਉਸ ਨੂੰ ਮੋਰੇ ਦੁੱਖ ਦਾ ਹਾਲ ਦੱਸਣਾ । 

“ਹਵਾ ਵਿਚ ਉੱਤੁਣ ਵਾਲੇ ਪੰਡੀਓ ! ਤ੍ਰਸੀਂ` ਦੂਰ ਦੂਰ ਤਕ ਨਜ਼ਰ ਮਾਰ ਸਕਦੇ ਹੋ ! 
ਮੋਰੇ ਸੱਜਣ ਨੂੰ ਕਹਿਣਾ ਤੇਰੀ ਸੂਨਾਈ ਨੂੰ ਇਕ ਚੌਰ ਲੰ ਗਿਆ ਹੈ । 

“ਹੇ ਹੀਜਲ ਦੇ ਬਿਰਖ ! ਤੂੰ _ਦਰਿਆ ਦੇ ਕੰਢੇ ਉਤੇ ਖਲੌਂਤਾ ਹੈ' ਤੇ ਜੋ ਕੁਝ ਹੋਇਆ ਹੈ 
ਤ੍ਰੰ ਸਭ ਵੇਖਿਆ ਹੈ । ਜੇ ਮੇਰਾ ਮਿਤ੍ਰ ਪਿਆਰਾ ਮੈਨੂੰ ਲੱਭਣ ਏਥੇ ਆਵੇਂ ਤਾਂ ਉਸ ਨੂੰ ਸਭ ਕੁਝ 
ਦੱਸ ਦੇਵੀ" । ਇਹਨਾਂ ਇਕਾਂਤ ਕੰਢਿਆਂ ਉਤੇ ਕੇਤਕੀ ਦੇ ਫੁੱਲ ਆਪਣੀ ਸੁਗੌਧੀ ਖਲਾਰ ਰਹੇ ਹਨ। .. 
ਜੇ ਮੇਰਾ ਪਿਆਰਾ ਮੈਨੂੰ ਲੱਭਣ ਏਥੇ ਆਵੇ ਤਾਂ ਮੇਰੀ ਤੁਹਾਡੇ ਅਗੇ ਬੋਨਤੀ ਹੈ, ਤੁਸਾਂ ਵੀ ਮੇਰੇ 
ਦੁੱਖ ਉਸਨੂੰ ਦੱਸਿਓ । 

''ਹੇ ਦਰਿਆਓ ਅਤੇ ਨਹਿਰੋਂ, ਪਸ਼ੂਓ ਅਤੇ ਪੰਛੀਓ ਤੁਸੀ" ਸਾਰੇ ਮੋਰੀ ਗਵਾਹੀ ਦਿਓ ਜੇ । 
ਤਕਦੀਰ ਅਭਾਗਣ ਸੂਨਾਈ ਦੇ ਵਿਰੁੱਧ ਹੈ । ਹੋ ਹਵਾਓ ! ਤੁਸੀ" ਜੀਵ ਪੈਦਾ ਹੋਣ ਵੇਲੇ ਤੋਂ ਇਸ 
ਧਰਤੀ ਉਤੇ ਚਲ ਰਹੀਆਂ ਹੋ । ਮੇਰੇ ਮਿੱਤ੍ਰ_ਨੂੰ ਦੱਸਣਾ ਕਿ ਉਸ ਦੀ ਸੂਨਾਈ ਹੁਣ ਉਸ ਲਈ 
ਮਰ ਗਈ ਹੈ ।”” 

“ਹਾਏ ਮੈ“ ਕਹੀ ਚੰਦਰੀ ਹਾਂ ! ਮੈ" ਇਸ ਥਾਂ ਉਤੇ ਆਈ ਹੀ ਕਿਉ” ? ਵੇਦੀ ਦੀ ਅਗ 
ਦੇ ਪਵਿੱਤ੍ਰ ਮੱਖਣ ਨੂੰ ਇਕ ਅਛੂਤ ਚਖੇਗਾ । ਜੇ ਮੈਨੂੰ ਪਤਾ ਹੁੰਦਾ ਕਿ ਇਹ ਭਾਣਾ ਵਰਤ ਜਾਣਾ 
`ਏ ਤਾਂ ਮੈ ਇਕ ਰਸੋ ਨਾਲ ਇਹ ਗਾਗਰ ਆਪਣੇ ਗਲ ਨਾਲ ਬੰਨ੍ਹ _ਲੈਦੀ ਤੇ ਇਸ ਪਾਣੀ ਵਿਚ 
ਡੁੱਥ ਕੇ ਮਰ ਜਾਂਦੀ ।”” 

“ਉਸ ਨੇ ਆਉਣ ਦਾ ਬਚਨ ਦਿੱਤਾ ਸੀ । ਉਹ ਪੂਰਾ ਕਿਓ” ਨਹੀ ਕੀਤਾ ? ਕੀ ਉਸ 
ਉਤੇ ਵੀ ਕੋਈ ਬਿਪਤਾ ਆ ਪਈ ਹੈ ? ਚਲੋਂ ਨਹੀ ਆਇਆ ਤਾਂ ਕ) ਏਂ । ਮੈ ਆਪਣੇ ਸਿਰ ਪਈ 
ਆਪ ਝਲਾਂਗੀ । ਪਰ ਮੈਨੂੰ ਇਹ ਸੌਚ ਕੇ ਬੜਾ ਡਰ ਲਗਦਾ ਹੈ ਕਿ ਉਸ ਨੂੰ ਕਿਜੇ ਖ਼ਤਰੇ ਨੇ ਘੇਰ 
ਲਿਆ ਹੋਵੇਗਾ । ਦਰਿਆ ਬੜੇ ਕਹਿਰ ਵਿਚ ਹੈ । ਲਹਿਰਾਂ ਚੜ੍ਹ ਰਹੀਆਂ ਹਨ ਤੋਂ ਘੁੰਮਣ ਘੋਰੀਆਂ 
ਬਣਾ ਰਹੀਆਂ ਹਨ । ਸ਼ਾਇਦ ਉਹਦੀ ਬੋੜੀ ਹੀ ਡੁੱਬ ਗਈ ਹੋਵੇ । ਹਾਏ ! ਮੈਂ ਅਜੇ ਵੀ ਉਮੀਦ 
ਕਰਦੀ ਹਾਂ ਕਿ ਉਹ ਠੀਕ ਹ ਹੋਵੇਗਾ, ਹੇ ਪੰਛੀਓ ! ਛੇਤੀ ਉੱਠ ਕੇ ਜਾਓ ਅਤੇ ਮੋਰੇ ਮਿਤਰ ਨੂੰ ਇਹ 
ਸੰਦੇਸ਼ਾ ਦਿਓ । ਤੋਰੀ ਸੂਨਾਈ ਨੂੰ ਦੀਵਾਨ ਭਾਬਨਾ ਦੇ ਮਹਿਲੀ' ਲਿਜਾਇਆ ਜਾ ਰਿਹਾ ਹੈ । ਉਹ 
ਮੈਨੂੰ ਬੇਦੋਸੀ ਨੂੰ ਚੁਕਵਾ ਰਿਹਾ ਹੈ । ਉਹ ਮੈਨੂੰ ਇਸ ਲਈ ਚੁਕਵਾ ਰਿਹਾ ਹੈ ਕਿ, ਲੌਕੀ ਕਹਿੰਦੇ 
ਹਨ, ਸੈ” ਸੋਹਣੀ ਹਾਂ ।” 

“ਓਏ ਕੌਣ ਓ ਤੁਸੀਂ ਜਿਹੜੇ ਆਪਣੀ ਬੇੜੀ ਨੂੰ ਏਨਾ ਭਜਾਈ ਲਿਜਾ ਰਹੇ ਓ ? ਕਿਸ 
ਦੀ ਵਹੁੱਟੀ ਨੂੰ ਮਲੋਜੌਰੀ ਇਸ ਵਿਚ ਪਾ ਕੇ ਲਿਜਾ ਰਹੇ ਓ ?”” 

ਆਪਣੀ ਬੋੜੀ ਵਿਚੋਂ” ਮਾਧਬ ਨੇ ਫਿਰ ਉੱਚੀ ਵਾਜ ਦੇ ਕੇ ਪੁੱਛਿਆ “ਕੁੜੀਏ ਤ੍ਰ.ਕੌਣ ਏਂ: 
ਤਰ ਬੇੜੀ ਵਿਚ ਇਸ ਤਰ੍ਹਾਂ ਰੋ ਕਿਓ” ਰਹੀਏ“ ?” 

ਸਿ ਦਲ ਪੁਰਬ, ਬਲ ,ਇਗੀ ਹਾਮੀ ਮਧ ਦਚ ਲੇ 
ਲਗ ਪਈ । 


116 


ਰਾਤ ਦੇ ਹਨ੍ਹੇੜੇ ਵਿਚ ਇਕ ਤਗੜੀ ਲੜਾਈ ਹੋਈ । ਦੀਵਾਨ ਦੀ ਬੇੜੀ ਦੇ ਮਲਾਹ ਤੋਂ ਹੋਰ” 
ਆਦਮੀ ਕੁਟ ਕੁਟ ਕੇ ਦਰਿਆ ਵਿਚ ਡੌਂਬ ਦਿੱਤੇ ਗਏ । 

ਸ਼ਹਿਰ ਵਿੱਚ ਇਹ ਉੱਚੀ ਉੱਚੀ ਢੋਲ ਕਿਓ“ ਵਜ ਰਿਹਾ ਹੈ ? ਇਹ ਕਿਹੜਾ ਜਸ਼ਨ ਹੈ 
ਜਿਸ ਨੂੰ ਮਨਾਣ ਲਈ ਸ਼ਹਿਰ ਵਾਲੇ ਏਨੇ ਚਾਅ ਵਿਚ ਆਏ ਹੋਏ ਹਨ । 

ਹੋ ਮਿਤ੍ਰ ! ਸ਼ਹਿਰ ਦੇ ਬਾਗਾਂ ਵਿਚੋਂ' ਜਿੰਨੇ ਮਨ ਆਉਦਾ ਜੋ ਫੁੱਲ ਤੋੜ ਲਵੋ । ਅਜ 
ਮਾਧਬ ਬੂਨਾਈ ਨਾਲ ਵਿਆਹ ਕਰੇਗਾ । ਸੁਣੋ, ਇਸਤ੍ਰੀਆਂ ਘੋੜੀਆਂ ਗੌ' ਰਹੀਆਂ ਹਨ ਅਤੇ 
ਅਸੀਸਾਂ ਦੇ ਰਹੀਆਂ ਹਨ, ਕਈ ਜੌੜੀ ਦੇ ਸੌਣ ਵਾਲੇ ਕਮਰੇ ਨੂੰ ਫੁੱਲਾਂ ਦੇ ਹਾਰਾਂ ਨਾਲ _ਸਜਾਂ 
ਰਹੀਆਂ ਹਨ । ਅਤੇ ਸ਼ਹਿਰ ਦੀਆਂ ਇਸਤ੍ਰੀਆਂ ਘਾਟ ਉਤੇ ਇਕੱਠੀਆਂ ਹੋ ਗਈਆਂ ਹਨ ਅਤੇ 
ਜਗਨ ਮਨਾਣ ਲਈ ਗਾਂਗਰਾਂ ਭਰ ਰਹੀਆਂ ਹਨ । ਉਹ ਬੜੀਆਂ ਖ਼ੁਸ਼ ਹਨ ਕਿਉ'ਕਿ ਅਜ ਮਾਧਵ 
ਸੂਨਾਈ ਨਾਲ ਵਿਆਹ ਕਰੇਗਾ । 

ਆਧਵ ਤੈਨੂੰ ਇਹ ਸੌਭਦਾ ਨਹੀ” ਕਿ ਆਰਾਮ ਨਾਲ ਘਰ ਬੈਠਾ ਹੋਵੇ” ਜਦੋਂ ਤੋਰੇ ਪਿਤਾ 
ਨੂੰ ਦੀਵਾਨ ਭਾਬਨਾ ਦੇ ਹੁਕਮ ਨਾਲ ਸੰਗਲਾਂ ਨਾਲ ਬੈਨ੍ਹ ਉਸ ਦੇ ਮਹਿਲਾਂ ਨੂੰ ਲੈ ਜਾਇਆ 
ਗਿਆ ਹੈ । 

ਡਰ ਨਾਲ ਪੀਲਾ ਹੋਇਆ ਮਾਧਬ ਇਹ ਖ਼ਬਰ ਸੁਣ ਕੇ ਇਕ ਦਮ ਉੱਠ ਬੈਠਾ ਅਤੇ 
ਆਪਣੀ ਬੇੜੀ ਤਿਆਰ ਕੀਤੇ ਜਾਂਣ ਦਾ ਹ੍ਕਮ ਦਿੱਤਾ । ਉਹ ਦੀਵਾਨ ਦੇ ਮਹਿਲ ਨੂੰ ਗਿਆ । 
ਸੂਨਾਈ ਆਪਣੀਆਂ ਗੋਲੀਆਂ ਨਾਲ ਘਰੇ ਹੀ ਰਹੀ । ਹੁਣ ਮੈ” ਤੁਹਾਨੂੰ ਬਾਰਾਂਮਾਹ ਸੁਣਾਂਦਾ ਹਾਂ । 

ਸੌਣ ਦੇ ਮਹੀਨੇ ਵਿਚ ਮਾਧਬ ਆਪਣੇ ਪਿਤਾ ਨੂੰ ਦੀਵਾਨ ਦੀ ਕੌਦ ਵਿਚੋਂ ਛੁਡਾਣ ਲਈਂ 
ਬੇੜੀ ਵਿਚ ਟੁਰਿਆ 1 ਸੂਨਾਈ ਆਪਣੇ ਕਮਰੇ ਵਿਚ ਸ਼ੱਲਾ ਦੇ ਨਾਲ ਇਕੱਲੀ ਸੀ । ਸਾਰਾ ਮਹੀਨਾ 
ਉਸ ਨੇ ਉਸ ਦੀ ਦੇਰੀ ਤੋਂ ਦੁੱਖੀ ਹੋ ਕੇ ਡਰ ਤੇ ਆਸ਼ਾ ਵਿਚ ਲੰਘਾਇਆ 1 

ਪਗਾਦਰੋਂ' ਵਿਚ ਬੜੀ ਸ਼ਾਨ ਨਾਲ ਮਨਸਾ ਦੋਵੀ ਦੀ ਪੂਜਾ ਹੋਈ ।” ਇਸ ਘਰ ਵਿਚ ਕਿਵੇਂ 
ਸ਼ਸ਼ੀ ਰੋ ਸਕਦੀ ਹੈ ? ਉਸ ਨੇ ਸੋਚਿਆ । “ਸੈਂ ਦੁਖਿਆਰ ਦੀਆਂ ਆਸਾਂ ਪੂਰੀਆਂ ਕਰਨ 
ਕੋਈ ਨਹੀਂ ਆਇਆ ।”” 

“ਅਸੂ ਵਿਚ ਤਾਲ ਦੇ ਫਲ ਆਮ _ਸਨ । ਲੌਕਾਂ ਨੇ ਉਹਨਾਂ ਦੇ ਭੋਜਨ_ ਬਣਾਏ । ਸਾਰੇ 
ਖ਼ੁਸ਼ ਹਨ । ਮੋਗਾ ਘਰ ਅਤੇ ਮੋਰੀ ਜਵਾਨੀ ਹੀ ਹੈ_ਜਿਸ ਉਤੇ ਇਕ ਵੱਡੇ ਦੁੱਖ ਦਾਂ 
ਪ੍ਰਛਾਵਾਂ ਆ ਗਿਆ ਹੈ ।'” 

ਮਕੱਤਕ ਵਿਚ ਹਰ ਘਰ ਵਿਚ ਦੁਰਗਾ ਦੀ ਪੂਜਾ ਹੁੰਦੀ ਹੈ । ਲੌਕੀਂ ਆਪਣੇ ਘਰੀਂ ਆਏ 
ਹਨ। ਹਾਏ ! ਉਹ ਦੇਸ਼ ਦੇ ਇਸ ਉਤੱਸਵ ਵਿਚ ਭਾਗ ਲੈਣ ਨਹੀਂ ਆਇਆ । ਮੱਘਰ ਵਿਚ 
ਦਰਿਆ ਡ੍ੈੰਘੇ ਨਹੀਂ ਰਹਿੰਦੇ ਕਿਉਕਿ ਉਹ ਆਪਣੇਂ ਪਾਣੀ ਦਾ ਖ਼ਜਾਨਾ ਗਵਾ ਬਹਿੰਦੇ ਹਨ ॥ 


117 


“ਮੇ: ਖਿਨੇ ਫਿਕਰ ਨਾਲ ਉਸ ਦੀ ਉਡੀਕ ਕੀਤੀ ਹੈ । ਘਰ ਦੇ ਨੌਕਰ 'ਉਸ ਲਈ ਚੁੱਪ ਕਰਕੇ 
ਰੋੱਦੇ ਰਹਿੰਦੇ ਹਨ । ਮੈ” ਆਪਣੇ ਥਾਂ ਤਰਲੇ ਲੰ ਰਹੀ ਹਾਂ । ਇਸ ਤਰ੍ਹਾਂ ਬੜੇ ਦੁੱਖ ਵਿਚ ਇਹ 
ਮਹੀਨਾ ਲੰਘਿਆ ਹੈ । 

“ਧੋਹ ਵਿਚ ਧੁੰਦ ਅਸਮਾਨ ਨੂੰ ਉੱਠਦੀ ਹੈ, ਮੋਰਾ ਪਿਆਰਾ ਦੂਰ ਹੈ । ਮੇਰੇ ਲਈ ਦੁਨੀਆ 
ਵਿਚ ਕੀ ਸੁਖੁ ਹੋ ਸਕਦਾ ਹੈ ?”” 

“ਅਘ ਵਿਚ ਚੀਰਵੀ' ਠੰਢ ਸਾਚਿਆਂ ਨੂੰ ਕਾਂਬਾਂ ਲਾਂ ਢਿੰਦੀ ਹੈ ਅਤੇ ਧ੍ਰੰਦ ਨਾ ਨੂੰ ਢੂਰ 
ਨਹੀਂ ਜਾਣ ਦੇ'ਦੀ । ਏਨੇ ਪਾਲੇ ਵਿਚ ਮਨ ਆਪਣੇ _ ਰਾਂਝੇ ਲਈ ਲੌਚਦਾ ਹੈ । ਮੇ ਆਪਣੇ” 
“ਬਿਸਤਰੇ ਵਿਚ ਇਕੱਲੀ ਹੀ ਸਮਾਂ ਕੱਟ ਰਹੀ ਹਾਂ ਜਦੋ” ਕਿ ਉਹ ਬੜੀ ਦੂਰ ਹੈ ।” 

ਖੋਹ ਅਤੇ ਮਾਘ ਲੰਘ ਗਏ ਅਤੇ ਫਗਣ ਅਤੇ ਚੇਤਰ ਆ ਗਏ । ਬਸੰਤ ਰੁੱਤ ਵਿਚ ਹਰ 
ਕੋਈ ਖ਼ੁਸ਼ ਹੈ ਸਿਵਾਏ ਅਭਾਗਨ ਵਹੁੱਟੀ ਸੂਨਾਈ ਦੇ । 

-ਵਸਾਖ ਵਿਚ ਹਰ ਪਾਸੇ ਰੌਟਕਾਂ `ਹਨ ਪਰ ਮੈ” ਗ਼ਮ ਨਾਲ ਸ੍ਰਦੈਣ ਹੋ ਗਈ ਹਾਂ । ਇਸ 
ਮਹੀਨੇ ਨਾਲ ਵਰ੍ਹਾ ਖ਼ਤਮ ਹੋ ਜਾਂਦਾ ਹੈ । ਇਹ ਸਾਰਾ ਵਰ ਮੈਂ ਇਕ ਦਿਨ ਵੀ_ ਆਪਣੇ ਵਾਲ 
ਨਹੀਂ ਵਾਰੇ ਅਤੇ ਇਕ ਵਾਰ ਤੋਂ` ਮਿਵਾ ਬਾਗ਼ ਵਿਚੋ” ਕਦੀ ਫੁੱਲ ਵੀ ਨਹੀਂ ਤੋੜੇ । ਮੋਰੀ 
-ਜਵਾਨੀ ਬੇਫ਼ਾਇਦਾ ਹੈ । ਮੰ“ _ਲਿਸੀ ਅਤੇ ਪੀਲੀ ਹੋ ਗਈ ਹਾਂ । ਹਾਏ ! ਮੋਰਾ ਪ੍ਰੀਤਮ ਇਹ 
ਯਾਰਾ ਸਮਾਂ ਕਿਥੇ ਬੈਠਾ ਹੈ ? ਕਿਸ ਇਸਤ੍ਰੀ ਦੀ ਗ੍ੱਪਤ ਕੌਠੜੀ ਵਿਚ ਮੋਰਾ ਰਾਂਝਾ ਆਪਣਾ ਬਕੇਵਾਂ 
ਲਾਹ ਰਿਹਾ ਹੈ । 

“ਜੇਠ ਵਿਚ ਪਕੇ ਹੋਏ ਅੰਬ ਬਿਰਖਾਂ ਦੇ ਪੱਤਿਆਂ ਵਿਚ ਦੀ ਝਾਕਦੇ ਹਨ । ਗਰਮੀ ਸਹਾਰੀ 
-ਨਹੀਂ' ਜਾਂਦੀ । ਗੋਲੀਆਂ ਮੈਨੂੰ ਤਾੜ ਦੇ ਪਤਿਆਂ ਨਾਲ ਪੱਖਾਂ _ਝਲਦੀਆਂ ਹਨ । ਪਰ ਉਹ ਮੇਰੇ 
ਸੜਦੇ ਦਿਲ ਨੂੰ ਠੰਡਾ ਕਰਨ ਦੀ ਆਸ ਕਿਵੇ ਕਰ ਸਕਦੀਆਂ ਹਨ ?” 

ਸੂਨਾਈ ਦਾ ਸਹੁਰਾ ਘਰ ਮੁੜ ਆਇਆ ਹੈ । ਉਹ ਆਪਣੀ ਨੂੰਹ ਨੂੰ ਮਿਲਦਾ ਹੈ ਤੈ ਅੱਖਾਂ 
“ਵਿਚ ਹੰਝੂ ਭਰ ਕੇ ਆਖਦਾ ਹੈ ? 

“ਸ਼ਕ ਤੋ ਸਾਨੂੰ ਆਪਣੇ ਪਰਾਂ ਵਾਂਗ ਪਿਆਰੀ ਹੈ'। ਮ' ਤੇਰੇ ਨਾਲ ਖੁਲ ਕੈ ਗੱਲ ਕਰਨ 
ਲੱਗਾ ਹਾਂ । ਮੋਰਾ ਇਕੋ ਇਕ ਪੁੱਤਰ ਹੈ । ਮੇਰੇ ਘਰ ਦਾ ਉਹ ਇਕੱਲਾ ਚਾਨਣ ਹੈ । ਮੰਦੇ ਭਾਗਾਂ 
ਨੂੰ ਮੈਥੋਂ ਮੇਰੇ ਦਿਲ ਦਾ ਇਹ ਖ਼ਜ਼ਾਨਾ ਵੀ ਖੁਸ ਚਲਿਆ ਹੈ । 

-___ “ਦੀਵਾਨ ਭਾਬਨਾ ਤੇਰੇ -ਕਰ ਕੋ ਮੇਰੇ ਉਤੇ ਗੁਸੇ ਹੋ ਗਿਆਂ ਹੈ । ਉਸ ਨੇ ਮੈਨੂੰ ਸੈਗਲਾਂ 
-ਵਿਚ ਬੰਨ੍ਹ ਕੇ ਆਪਣੇ ਸ਼ਹਿਰ ਮੰਗਵਾਇਆ । ਜਦੋਂ ਮਾਧਬ ਮੇਰੀ ਸਹਾਇਤਾ ਲਈ ਗਿਆ_ ਤਾਂ 
-ਉਜ ਨੇ ਮੈਨੂੰ ਛੱਡ ਦਿੱਤਾ ਅਤੇ ਉਸ ਨੂੰ ਕੰਦ ਕਰ ਲਿਆ । ਮੋਰੀ ਬੇਟੀ! ਜੇ ਤੂਰ ਇਸ ਸੰਕਟ 
ਸੇ ਸਰ ਨਾ ਛਾਂ ਗੀ ਤਾਂ ਮੇਰੇ ਪੱਤਰ ਨੰ ਮਾਰ ਦੱਤਾ ਜਾਵੇਗਾ । ਭਾਬਨਾ ਢਕ ਰਾਖਸ਼ ਵਾਂਗ 
ਰਜ ਹੈ । ਉਸ ਨੇ ਪ੍ਰਣ ਕੀਤਾ ਹੋਇਆ ਹੈ ਕਿ ਜੇ ਤੂੰ ਉਸ ਨੂੰ ਮਿਲ ਜਾਵੇ' ਤਾਂ ਉਹ ਮਾਧਬ ਨੂੰ 
-ਫਡ ਦੇਵੇਗਾ । ਮੈ“ ਕੀ ਆਖ ਸਕਦਾ ਹਾਂ । ਉਹ ਮੋਰਾ ਇਕੱਲਾ ਪੁੱਤਰ ਹੈ । ਇਸ ਬੈਸ ਦੀ ਇਕ 
'ਇਕ ਨਿਸ਼ਾਨੀ ਮੇਰਾ ਹੌਰ ਕੋਈ ਬੱਚਾ ਨਹੀਂ , ਤੈਨੂੰ ਪਤਾ ਹੀ ਹੈ । ਤੈਨੂੰ ਗਵਾ ਕੇ-ਭਾਵੇਂ ਇਹ 


ਿ.------------------------- 
੬ 


118 


ਕਿੰਨੇ ਹੀ ਦੁੱਖ ਕਲੇਸ਼ ਦੀ ਗੱਲ ਹੋਵੇ...ਸਾਨੂੰ ਆਪਣ ਪਿਆਰਾ ਪੁੱਤਚ ਵਾਪਸ ਮਿਲ ਜਾਣ ਦੀ 
ਆਸ ਹੋ ਸਕਦੀ ਹੈ ।'” 

ਜਦੋਂ ਸੂਨਾਈ ਨੇ ਇਹ ਸੁਣਿਆ ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ । ਇਕ ਹੱਥ 
ਨਾਲ ਉਸ ਨੇ ਆਪਣੇ ਲੰਘੇ ਪਲਮਦੇ ਵਾਲਾਂ ਨੂੰ ਠੀਕ ਕੀਤਾ ਅਤੇ ਦੂਜੇ ਨਾਲ ਉਸ ਆਪਣੇ 
ਹੰਝੂ ਪੂੰਜ ਦਿੱਤੇ । ਉਸ ਨੇ ਆਪਣੇ ਸਹੁਰੇ ਨੂੰ ਕਿਹਾ ਕਿ ਇਕ _ਵਡੀ ਬੇੜੀ ਤਿਆਗ 
ਕੀਤੀ ਜਾਏ । ਉਹ ਆਪਣੇ ਪਤੀ ਨੂੰ _ਛੁਡਵਾਣ ਲਈ ਦੀਵਾਨ ਦੇ ਮਹਿਲਾਂ ਵਿਚ ਜਾਣ _ਨੂੰ 
ਤਿਆਰ ਸੀ । ਇਕ ਨਿੱਕੀ ਜਿਹੀ ਡੱਬੀ ਵਿਚ ਉਸ ਮਾਰੂ ਜ਼ਹਿਰ ਦੀਆਂ ਗੋਲੀਆਂ ਪਾ ਲਈਆਂ 
ਅਤੇ ਛੇਤੀ ਹੀ ਉਹ ਭਾਬਨਾ ਦੇ ਸ਼ਹਿਰ ਪਹੁੰਚ ਗਈ । ਜਦ ਹੀ ਦੀਵਾਨ ਨੇ ਉਸ ਦੇ ਆਉਣ ਦੀ 
ਖ਼ਬਰ ਸੁਣੀ ਉਹ ਛੇਤੀ ਛੇਤੀ ਉਸ ਨੂੰ ਬੇੜੀ ਵਿਚ ਮਿਲਣ ਗਿਆ । ਉਸ ਦੀ ਸ੍ਰੰਦਰਤਾਂ ਵੇਖ ਕੇ 
ਉਹ ਝੱਲਾ ਹੋ ਗਿਆ । ਉਸ ਨੂੰ ਇਸ ਤਰ੍ਹਾਂ ਲਗਾ ਕਿ ਪੂਰਾ ਚੰਨ ਆਕਾਸ਼ ਤੋ ਉਸ ਦੇ ਸ਼ਹਿਰ 
ਉਤੇ ਉਤਰ ਆਇਆ ਹੈ । 

ਸ਼ੂਨਾਈ 

“ਹੁਣ ਮੋਰੀ ਗੱਲ ਸੁਣ, ਦੀਵਾਨ ! ਤ੍ਰੰ ਮੋਰੇ ਪਿਆਰੇ ਪਤੀ ਨੂੰ ਆਪਣੇ ਸ਼ਹਿਰ ਵਿਚ 
ਕੈਦ ਕੀਤਾ ਹੋਇਆ ਹੈ । ਕਿਰਪਾ ਕਰਕੇ ਇਹ ਗੱਲ ਉਸ ਤੱ ਲੁਕਾਈ ਰਖੀ” ਕਿ ਮੈਂ ਏਥੇ ਆ 
ਗਈ ਹਾਂ । ਮੈਂ ਆਪਣੇ ਪ੍ਰਾਣਾਂ ਦਾ ਵਾਸਤਾ ਪਾ ਕੇ ਤੈਥੋਂ ਇਹ ਮੰਗ ਮੰਗਦੀ ਹਾਂ ਕਿ ਤੂੰ ਆਪਣੇ 
ਸਾਰੇ ਆਦਮੀਆਂ ਅਤੇ ਸ਼ਹਿਰੀਆਂ ਨੂੰ ਇਹ ਹੁਕਮ ਦੇ ਦੇ ਕਿ ਉਹ ਉਸ ਕੌਲ ਮੇਰੇ ਬਾਰੇ ਕੋਈ 
ਗੱਲ ਨਾਂ ਕਰਨ । ਨਾਲ ਹੀ ਤੈਨੂੰ ਉਸ ਨੂੰ ਇਕ ਦਮ ਰਿਹਾਂ ਕਰ ਦੇਣਾ ਚਾਹੀਦਾ ਹੈ । ਜੇ ਤ੍ਰ ਇਹ 
ਸਾਰਾਂ ਕੁਝ ਕਰੇਗਾ ਤਾਂ ਹੀ ਮੈ” ਤੇਰੀ ਚਾਹ ਪੂਰੀ ਕਰ ਸਕਦੀ ਹਾਂ ।'” 

ਜੇਲ ਵਿਚ ਮਾਧਬ ਪਿਆ ਸੀ । ਇਕ ਭਾਰਾ ਪੱਥਰ ਉਸ ਦੀ ਛਾਤੀ ਉਤੇ ਰਖਿਆ ਹੋਇਆ 
ਸੀ। ਉਸ ਦੇ ਹੱਥ ਪੈਰ ਲੋਹੇ ਦੇ ਸੰਗਲਾਂ ਨਾਲ ਬਨ੍ਹੇ ਹੋਏ ਸਨ । ਉਸ ਨੂੰ ਹੁਣ ਰਿਹਾ ਕਰ ਦਿੱਤਾ 
ਗਿਆਂ । ਦੀਵਾਨ ਨੇ ਉਸ ਨੂੰ ਵਾਪਸੀ ਲਈ ਉਹੋਂ ਬੇੜੀ ਦੇ ਦਿੱਤੀ ਜਿਸ ਉਤੇ ਚੜ੍ਹ ਕੇ ਸੂਨਾਈ 
ਉਸ ਦੇ ਸ਼ਹਿਰ ਆਈ ਸੀ । ਇਸ ਤਰ੍ਹਾਂ ਆਜ਼ਾਦ ਹੋ ਕੇ ਮਾਧਬ ਨੇ ਘਰ ਨੂੰ ਬੇੜੀ ਠੇਲ ਦਿੱਤੀ । 
ਹੁਣ ਸੁਣੋ ਸੂਨਾਈ ਨਾਲ ਕੀ ਬੀਤੀ । 

ਕਾਲੀ ਰਾਂਤ ਦਾ ਅਨ੍ਹੇਰਾ ਸੀ ਤੇ ਅਕਾਸ਼ ਉਤੋਂ ਕੋਈ ਤਾਰਾ ਵੀ ਨਹੀਂ ਦਿਸਦਾ ਸੀ । ਇਕ 
ਵੱਡੇ ਬੰਗਲੇ ਵਿਚ ਜਿਸ ਦੇ ਬਾਰਾਂ ਬੂਹੇ ਸਨ ਸੂਨਾਈ ਇਕੱਲੀ ਲੇਟੀਂ ਹੋਈ ਸੀ । ਬੰਗਲੇ ਦੇ ਚਾਰੇ 
ਪਾਸੇ ਸਿਪਾਹੀ ਅਤੇ ਪਹਿਰੇਦਾਰ ਸਨ । ਏਨੀ ਦੂਰ ਤੋਂ ਹੀ ਉਸ ਨੇ ਆਪਣੀ ਮਾਤਾ ਦੋ ਚਰਨਾਂ 
ਉਤੇ ਮੱਥਾ ਟੇਕਿਆ ਅਤੇ ਅਸੀਸ ਮੰਗੀ । 

ਫਿਰ ਉਸ ਨੇ ਮਾਧਬ ਦਾ ਪਿਆਰਾ ਮੁੱਖੜਾ ਯਾਦ ਕੀਤਾ । ਇਸ ਦੁੱਖ ਦੇ ਅਨਹੇਰੇ ਵਿਚ 
ਪ੍ਰੀਤਮ ਦਾ ਚੋਤਾ ਕਰ ਕੇ ਹੀ ਉਸ ਨੂੰ ਕੁਝ ਪ੍ਰਸੰਨਤਾ ਹੋਈ । ਉਸ ਦੇ ਚਰਨਾਂ ਨੂੰ ਯਾਦ ਕਰਕੇ 
ਉਸ ਨੇ ਸੌ ਵਾਰ ਮੱਥਾ ਟੇਕਿਆ । ਫਿਰ ਉਸ ਨੇ ਪਵਿੱਤ੍੍‌ ਮਾਤਾ ਦੁਰਗਾ ਅਗੇ ਅਰਦਾਸ ਕੀਤੀ 
'ਕਿ ਉਹ ਉਸ ਨੂੰ ਬਲ ਬਖ਼ਸ਼ੇ । 


119 


ਅਕਾਸ਼ ਕਾਲਾ ਸੀ ਅਤੇ ਧਰਤੀ ਹਰ ਪਾਸੇ ਕਾਲੀ ਸੀ ਅਤੇ ਅਨ੍ਹੇਰੇ ਨਾਲ ਕੱਜੀ ਹੋਈ 
ਸੀ । ਉਸ ਦੇ ਸਾਮਣੇ ਖਲੌਤੀ ਰਾਤ ਵੀ ਕਾਲੀ ਲਗਦੀ ਸੀ । ਇਸ ਸਮੋ” ਅਭਾਗਨ ਕੁੜੀ ਨੇ 
ਕਾਲੇ ਜ਼ਹਿਰ ਵਾਲੀ ਆਪਣੀ ਨਿੱਕੀ ਜਿਹੀ ਡਬੀ ਖੋਲੀ । ਹੂ 

ਅਜ ਉਸ ਨੇ ਢੇਰ ਚਿਰ ਪਹਿਲਾਂ ਪੂਰੇ ਹੋ ਚੁੱਕੇ ਪਿਤਾ ਦਾ ਅਕਾਰ ਯਾਦ ਕੀਤਾ । ਉਸ ਨੂੰ 
ਉਸ ਦੀ ਮਾੜੀ ਮਾੜੀ ਹੀ ਸੈਭਾਲ ਸੀ ਪਰ _ਅਜ ਉਸ ਨੂੰ ਆਪਣੇ ਪਿਤਾ ਦਾ ਭਿਆਨਕ ਅੰਤਲਾ 
ਸਮਾਂ ਸਾਫ਼ ਸਾਫ਼ ਚੇਤੇ ਆਇਆਂ । , 

ਡੂੰਘੀ ਰਾਤੀ” ਦੀਵਾਨ ਪੌਲੇ ਪੈਰੀ” ਕਮਰੇ ਵਿਚ ਆਇਆ । ਉਸ ਨੇ ਵੇਖਿਆ ਕਿ ਉਚ 
ਮੰਜੇ ਉਤੇ ਬੋਹੌਸ਼ ਪਈ ਹੈ । ਜ਼ਹਿਰ ਉਸ ਦੋ ਸਾਰੇ ਸਰੀਰ ਵਿਚ ਫਿਰ ਗਈ ਸੀ । ਜਿਸ ਨਾਲ ਉਸ 
ਦਾ ਸੁੰਦਰ ਪਿੰਡਾ ਕਾਲਾ ਅਤੇ ਬੇਰੇਗ ਹੋ ਗਿਆ ਸੀ । ਉਹ ਮੌਤ ਦੀਆਂ ਪੀੜਾਂ ਸਹਿ ਰਹੀ ਸੀ ਤੇ 
ਉਸ ਦਾ ਸਰੀਰ ਇਸ ਤਰ੍ਹਾਂ ਬਲ ਰਿਹਾ ਸੀ ਜਿਵੇ“ ਅੱਗ ਵਿਚ ਪਿਆ ਹੋਵੇ । 

ਸ਼ੌਕ ! ਉਹ ਇਸ ਅਖ਼ੀਰਲੇ ਵੇਲੇ ਆਪਣੀ ਮਾਂ ਦੇ ਦਰਸ਼ਨ ਨਾ ਕਰ ਸਕੀ । ਸ਼ੋਕ ! ਉਹ 
ਅਖ਼ੀਰਲੀ ਵਿਦਾਇਗੀ ਲਈ ਆਪਣੇ ਪਤੀ ਦੇ ਮੱਥੇ ਨਾ ਲਗ ਸਕੀ । ਹਾਏ ! ਉਸ ਦੇ ਸੱਸ ਅਤੇ 
ਸੌਹੁਰਾ ਕਿਥੋ ਹਨ ਜਿਹੜੇ ਉਸ ਨੂੰ ਏਨਾ ਪਿਆਰ ਕਰਦੇ ਸਨ । ਅਤੇ ਕਿਥੇ ਹੈ ਉਸ ਦੀ ਸਹੇਲੀ 
ਅਤੇ ਭੇਤਨ ਸ਼ੱਲਾ ? ਪਰ ਸਭ ਤੋਂ` ਵੱਡਾ ਦੁੱਖ ਤੇ ਇਹ ਹੈ ਕਿ ਇਸ ਅਖ਼ੀਰਲੋਂ ਵੇਲੇ ਉਸ ਦਾ ਪਤੀ 
ਉਸ ਦੀ ਮੰਜੀ ਕੌਲ ਨਹੀਂ । 

ਬਦਮਾਸ਼ ਦੀਵਾਨ ਆਪਣਾ ਸ਼ੈਤਾਨੀ ਵਿਸ਼ਾ ਪੂਰਾ ਨਾ ਕਰ ਸਕਿਆ । ਆਪਣੇ ਪਤੀ ਦੀ 
ਜਾਨ ਬਚਾਣ ਲਈ 'ਸੂਨਾਈ ਨੇ ਆਪਣੀ ਜਾਨ ਦੇ ਦਿੱਤੀ । 


2. ਕੇਨਾ ਰਾਮ ਦਾ ਜਨਮ-ਉਸ ਦੀ ਕਿਸਮਤ ਦਾ ਫੇਰ 


ਦੋਵੀ ਦੀ ਕ੍ਿਪਾ ਨਾਲ ਇਜ ਜੌੜੀ ਨੂੰ ਪੁੱਤ ਦੀ ਬਖ਼ਸ਼ਿਸ਼ ਹੋਈ । ਇਹ ਪੁੱਤ ਜਿਹੜਾ ' 


`ਇਸ ਜੋੜੀ ਦੇ ਘਰ ਪਿੱਛਲੀ ਉਮਰ ਵਿਚ ਪੈਦਾ ਹੋ ਇਆ ਕਾਲੇ ਰੰਗ ਦਾ ਬੜਾ ਸੁਅਜਥ ਬੱਚਾ 
ਸੀ । ਚਾਵਾਂ-ਮਤੀ ਮਾਂ ਆਪਣੇ ਚੰਗੇ ਭਾਗ ਮਾਨਣ ਲਗੀ-ਬਹੁਤਾ ਚਿਰ ਨ ਜੀਵੀ । ਜਦੋ ਅਜੇ 
ਬਚਾ ਸੱਤਾਂ ਮਹੀਨਿਆਂ ਦਾ ਹੀ ਸੀ ਕਿ ਉਹ ਪੂਰੀ ਹੋ ਗਈ । ਬਚੇ ਦਾ ਨਾਂ ਕੇਨਾ ਰਾਮ ਰਖਿਆ 
ਗਿਆ ਜਿਸ ਦੇ ਅਰਥ ਬੰਗਾਲੀ ਵਿਚ ਰਾਮ ਦਾ ਆਪਣਾ ਜਾਂ ਰਾਮ ਦਾ ਖ਼ਰੀਦਿਆ ਹੋਇਆ 
ਬਣਦੇ ਹਨ । ਆਪਣੀ ਪਿਆਰੀ ਪਤਨੀ ਦੀ ਮਿ੍‌ਤ੍ਰ ਦਾ ਬ੍ਰਾਹਮਣ ਨੂੰ ਏਨਾ ਧੱਕਾ ਲਗਾ ਕਿ ਕੁਝ 
`ਢਿਰ ਪਿੱਛੋਂ ਉਹ ਤੀਰਥਾਂ ਦੀਂ ਯਾਤਰਾ ਨੂੰ ਟੁਰ ਗਿਆ ਅਤੇ ਤਿੰਨ ਸਾਲ ਮਗਰੋ" ਵੀ ਉਹ ਮੁੜਿਆ 
ਨਾਂ । ਉਹਦਾ ਨਿੱਕਾ ਜਿਹਾ ਪੁੱਤ ਜਿਹੜਾ ਅਜੇ ਮਸਾਂ ਇਕ _ਸਾਲ ਦਾ ਸੀ ਆਪਣੇ 
ਮਾਪਿਆਂ ਕੋਲ ਛੱਡ ਦਿੱਤਾ ਗਿਆ ਜਿਹੜੇ ਮੈਮਨਸਿੰਗ ਵਿਚ ਪਿੰਡ ਦੇਵਪੁਰ ਵਿਚ ਰਹਿੰਦੇ ਸਨ । 
ਉਹ ਬਾਲ ਨੂੰ ਗਾਂ ਦਾ ਦੁੱਧ ਪਿਆਂਦੇ ਤੇ ਉਸ ਦਾ ਬਹੁਤ ਧਿਆਨ ਰਖਦੇ । ਇਸ ਤਰ੍ਹਾਂ ਬਾਲਪਨ 
ਦੀਆਂ ਮੁਸੀਬਤਾਂ ਦੇ ਬਾਵਜੂਦ ਸਮਾਂ ਉਸ ਦੇ ਲਈ ਸਿਧਾ ਹੀ ਰਿਹਾ ਅਤੇ ਉਹ ਤਿੰਨਾਂ ਸਾਲਾਂ 
ਦਾ ਹੋ ਗਿਆ । 

ਇਸ ਸਮੇ ਸੈਮਨਸਿੰਗ ਦੇ ਜ਼ਿਲੋਂ ਵਿਚ ਏਨਾ ਭਿਆਨਕ _ਕਾਲ ਪਿਆ ਜਿਹੋ ਜਿਹਾ 
ਕੈਗਾਲ ਵਿਚ ਪਹਿਲਾਂ ਕਦੀ ਨਹੀ' ਸੀ ਪਿਆ । ਮੀ'ਹ ਦੀ ਰੁੱਤ ਮੀਂਹ ਨਾ ਪਿਆ ਤੇ ਸਿੱਟੇ 
ਵਜੋਂ ਖੇਤੀ ਦੀ ਹਾਲਤ ਬੜੀ ਖ਼ਤਰਨਾਕ ਹੋ ਗਈ । ਕਈ _ਘਰ ਅਤਿ ਦਰਦਨਾਕ ਦ੍ਰਿਸ਼ ਪੇਸ਼ 
ਕਰ ਰਹੇ ਸਨ । ਇਸਤ੍ਰੀਆਂ ਅਤੇ ਮਰਦ ਸੌਵਾਂ ਦੀ ਗਿਣਤੀ ਵਿਚ ਮਰ ਗਏ । ਪਹਿਲਾਂ ਉਹ 
ਫਲਾਂ ਉਤੇ ਗੁਜ਼ਾਰਾ ਕਰਦੇ ਰਹੇ, ਫਿਰ ਉਹੂ ਘਾਹ ਖਾਂਦੇ ਰਹੇਂ ਤੇ ਫਿਰ ਜਦੋ” ਸੂਰਜ ਦੀ ਤਪਸ਼ 
ਨੇ ਉਹਵੀ ਸਾੜ ਸੁਟਿਆ ਤਾਂ ਉਹਨਾਂ ਆਪਣੇ ਡੰਗਰ ਅਤੇ ਘਰ ਦੇ ਭਾਂਡੇ ਵੇਚ ਦਿੱਤੇ । 
ਫਿਰ ਪਤੀਆਂ ਨੇ ਪੁੱਤਨੀਆਂ ਵੇਚੀਆਂ ਅਤੇ ਪੁੱਤਨੀਆਂ ਨੇ ਬੱਚੇ । ਸਾਰੀ ਮਰਿਯਾਦਾ, ਸਾਰਾ 
ਪਿਆਰ ਅਤੇ ਭਾਵ ਖ਼ਤਮ ਹੋ ਗਏ ਅਤੇ ਬੈਦੇ ਘਟੀਆ ਪਸ਼ੂਆਂ ਵਾਂਗ ਹੋ ਗਏ ਜਿਹੜੇ ਸਾਰਾ ਦਿਨ 
ਗ੍ਜ਼ਾਰੇ ਲਈ ਕੁਝ ਲੱਭਦੇ ਰਹਿੰਦੇ । ਕੇਨਾ ਰਾਮ ਦੇ ਮਾਮਿਆਂ ਨੇ ਪੈਜ ਸੌਰ ਚੌਲ ਲੈ ਕੇ ਉਸ ਨੂੰ 
ਵੇਚ ਦਿੱਤਾ (: 

ਕੈਵਰਤਾ ਜਾਤ ਦੇ ਇਕ _ਆਦਮੀ ਨੇ ਮੁੰਡੇ ਨੂੰ ਖ਼ਰੀਦ ਲਿਆ । ਆਪਣੇ ਸੌਦੇ ਉਤੇ ਉਹ 
ਬੜਾ ਖੁਸ਼ ਹੋਇਆ ਕਿਉ'ਕਿ ਮੌੋਡਾ ਸਰੀਰ ਦਾ ਬੜਾ ਤੱਗੜਾ ਸੀ। ___ 

ਇਸ ਕੈਵਰਤਾ ਦੇ ਸੱਤ ਪੁੱਤਰ ਡਾੜ੍ਹਆਂ ਦੀਆਂ ਵਖ ਵਖ ਸੱਤ _ਢਾਣੀਆਂ ਦੇ ਸਰਦਾਰ 
ਸਨ । ਗੁਰੋ ਦੀਆਂ ਪਹਾੜੀਆਂ ਤੋਂ ਲੈ ਕੇ ਦੱਖਣ ਵਿਚ ਸਮੁੰਦਰ ਦੇ ਤੱਟ ਤਕ ਸਾਰਾ ਇਲਾਕਾ 
ਉਨ੍ਹਾਂ ਦਿਨਾਂ ਵਿਚ.ਮਨੁੱਖਾਂ ਵੱਲੋ ਬੇ _ਆਬਾਦ ਸੀ । ਇਸ ਧਰਤੀ ਉਤੇ ਮੁਸ਼ਕ ਬੈੱਤ ਦਾ ਸੰਘਣਾ 
ਜੈਗਲ ਉਗਿਆ ਹੋਇਆ ਸੀ । ਜਿਹੜਾ ਡਾਕੂਆਂ ਲਈ ਲੁੱਕਣ ਦਾ ਕੌਮ ਦੇ'ਦਾ ਸੀ । ਲੁਟੇ ਜਾਣ 
ਦੇ ਡਰ ਤੋਂ ਲੌਕ ਆਪਣਾ ਧਨ ਧਰਤੀ ਵਿਚ ਦੱਥ ਦੇਦੇ ਸਨ । ਡਾਕ੍ਹ ਅਸਲ ਵਿਚ ਦੇਸ਼ ਦੇ 
ਮਾਲਕ ਬਣ ਗਏ ਹੋਏ ਸਨ ਅਤੇਂ ਬਾਦਸ਼ਾਹ ਦੀ ਸ਼ਕਤੀ ਵਿਚ ਕਿਸੇ _ਨੂੰ ਵਿਸ਼ਵਾਸ ਨਹੀਂ ਰਿਹਾ 


125. 


ਜੀ । ਕਾਜੀਆਂ ਦੇ ਰਾਜ ਥੱਲੋਂ ਕਈ ਪਿੰਡ ਬਿਲਕੁਲ ਉਜੜੇ ਹੋਣ ਦਾ ਦ੍ਰਿਸ਼ ਪੇਸ਼ ਕਰਦੇ ਸਨ 1 ` 

ਬਾਲਪਨ ਤੋ” ਡਾਕੂਆਂ ਵਿਚ_ਪਲਿਆ_ਹੋਣ_ ਕਰਕੇ _ਕੇਨਾ ਰਾਮ ਲੌਕਾਂ ਨੂੰ ਲੁਣਣ ਅਤੇ 
ਮਾਰ ਦੇਣ ਦੇ ਕੰਮ ਵਿਚ ਉਸਤਾਦ ਹੋਂ ਗਿਆ । ਇਹ ਕੈਵਰਤਾ ਭਰਾ ਆਪਣੇ ਭੈੜੇ ਕਿੱਤੇ ਕਰਕੇ ` 
ਬਹੁਤ ਅਮੀਰ ਹੋ ਗਏ ਸਨ_ਪਰ_ਫਿਰ_ਵੀ ਉਹਨਾਂ ਇਹ ਕੌਮ ਛਡਿਆ ਨਾ । ਡਾਕਿਆਂ ਨਾਲ 
ਜਿੰਨਾ ਮਾਲ ਮਿਲਦਾ ਉਹ ਸਾਰਾ ਉਹ ਬੈਤ ਦੇ ਇਸ ਲੰਮੇ ਚੌੜੇ ਜੇਗਲ ਵਿਚ ਧਰਤੀ ਦੇ 
ਰੇਠਾਂ ਦਬ ਦੇਂਦੇ । __` 

ਚੋਦਰਾ ਕਵਿਤ੍ਰੀ ਲਿਖਦੀ ਹੈ ਕਿ 'ਕੇਨਾ ਰਾਮ ਬਹੁਤ ਵੱਡੇ ਸਰੀਰ ਦਾ ਆਦਮੀ ਬਣ ਗਿਆ 1 
ਜਦੋਂ ਉਹ ਖਲੱਦਾ ਤਾਂ ਇਸ ਤਰ੍ਹਾਂ ਲਗਦਾ ਕਿ ਉਸ ਦਾ ਸਿਰ ਅਕਾਸ਼ ਨੂੰ ਲਗ ਰਿਹਾ ਹੈ ਅਤੇ 
ਧਰਤੀ ਉਸ ਦੇ ਪੈਰ ਰਖਣ ਲਈ ਪੀੜੀ ਲਗਦੀ । ਉਹ ਇਕ ਛੋਟੀ ਪਹਾੜੀ ਵਾਂਗ ਲਗਦਾ ਸੀ । 
ਕਾਲਾਂ ਅਤੇ ਹੱਡਾਂ ਪੈਰਾਂ ਦਾ ਰਾਵਣ ਵਾਂਗ ਤੱਗੜਾ । ਸ 
ਭਾਵੇ“ ਜਨਮ ਦਾ ਉਹ ਬ੍ਰਾਹਮਣ ਸੀ ਪਰ ਉਹਨੂੰ ਕਿਸੋ_ਨੇ ਧਰਮ ਵਾਲੇ ਪਾਸੇ ਨਹੀਂ ਸੀ 
ਲਾਇਆ । ਉਸ ਨੇ ਨੇਕੀ ਬਦੀ ਵਿਚ ਫਰਕ _ਕਰਨਾ ਸਿਖਿਆ ਹੀ ਨਹੀਂ ਸੀ । ਉੱਸ ਨੌ 
ਦੇਵਤਿਆਂ ਦੀਆਂ ਸਾਖੀਆਂ ਸੁਣਨ ਦੀ ਕਦੀ ਪਰਵਾਹ ਨਹੀਂ” ਕੀਤੀ ਸੀ । ਗੁਨਾਹ ਕੀ ਸ਼ੈ ਹੈ । ਇਸ 
ਦਾ ਉਸ ਨੂੰ ਅਸਲੇ" ਕੋਈ ਗਿਆਨ ਨਹੀਂ ਸੀ । ਉਸ ਦੀਆਂ ਲੌੜਾਂ ਘਟ ਸਨ ਕਿਉਕਿ 
ਉਸ ਦਾ ਟੱਬਰ ਕੋਈ ਨਹੀਂ ਸੀ । ਫਿਰ ਵੀ ਉਹ ਲੋਕਾਂ ਨੂੰ ਲੁੱਟ ਕੇ, ਮਾਰ ਕੇ ਕੇਵਲ ਧਰਤੀ 
ਹੋਠਾਂ ਧਨ ਦਬਣ ਦੀ ਖ਼ਾਤਰ ਹੀ ਲੁੱਟ ਲੈ'ਦਾ । ਜਿਸ ਤਰ੍ਹਾਂ ਸ਼ੇਰ ਪਸ਼ੂਆਂ ਨੂੰ ਖੇਡ ਲਈ ਹੀ ਮਾਰ 
ਸ੍ਟਦਾ ਹੈ ਏਸੇ ਤਰ੍ਹਾਂ ਕੇਨਾ ਰਾਮ ਆਦਮੀਆਂ ਨੂੰ ਮਾਰ ਦੇਦਾ । 

ਉਹ ਕਦੀ ਘਟ ਵਧ ਹੀ ਆਪਣੇ ਮਾਮੇ ਦੇ ਘਰ ਜਾਂਦਾ । ਇਕ _ਜੈਗਲੀ ਸੂਰ ਵਾਂਗ ਉਹ 
ਜੰਗਲ ਦੇ ਵਿਚਕਾਰ ਨੰਗੀ ਭੌ" ਉਤੇ ਸੌ” ਰਹਿੰਦਾ । ਮੱਛਰਾਂ ਅਤੇ ਕੀੜਿਆਂ ਦੇ ਵੱਢਣ ਦੀ ਉਸ 
ਨੂੰ ਕੋਈ ਪਰਵਾਹ ਨਹੀ” ਸੀ ਉਹਨੂੰ ਸੁਖ ਆਰਾਮ ਦਾ ਕੋਈ ਧਿਆਨ ਨਹੀਂ ਸੀ, ਨ ਹੀ 
ਆਪਣੇ ਅਰਾਮ ਲਈ ਉਹ ਨੂੰ ਕੋਈ ਖਿਆਲ ਸੀ, ਨ ਹੀ ਆਪਣੇ ਅਰਾਮ ਲਈ ਕੋਈ ਪੈਮਾ 
ਖ਼ਰਚਦਾ ਸੀ । ਹਰ ਰੋਜ਼ ਉਸ ਲੁੱਟਦਾ ਅਤੇ ਹਰ ਰੋਜ਼ ਆਪਣੀ ਲੁੱਟ ਦਾ ਮਾਲ ਭੌਂ” ਦੇ ਹੋਠਾਂ 
ਦਬ ਦੇ'ਦਾ । 

ਗਾਵਾਂ ਅਤੇ ਮੱਝਾਂ ਦੇ ਬੇਐਤ ਵੱਗ ਨੇੜੇ ਦੀਆਂ ਚਰਾਦਾਂ ਵਿਚ ਰੁਲੇ ਫਿਰਦੇ । ਕੇਨਾਂ ਰਾਮ 
ਅਤੇ ਉਸ ਦੇ ਆਦਮੀ ਬਹੁਤ ਦੁੱਧ ਪੀਂਦੇ ਅਤੇ ਹਦ ਤੋਂ ਵਧ ਬਲਵਾਨ ਹੋ ਗਏ । ਸ੍ਰਸੰਗ 
ਦੀਆਂ ਪਹਾੜੀਆਂ ਤੋਂ ਲੈ ਕੇ ਜਾਲੀਆਂ ਹੋਵਰ ਦੇ ਜੈਗਲਾ ਤਕ ਦੇ ਸਾਰੇ ਇਲਾਕੇ ਵਿਚ ਕੇਨਾ 
ਰਾਮ ਅਤੇ ਉਸ ਦੀ ਢਾਣੀ ਧਨੀ ਰਾਹੀਆਂ ਅਤੇ ਯਾਤਰੀਆਂ ਦੀ ਭਾਲ ਵਿਚ ਫਿਰਦੀ ਰਹਿੰਦੀ । 
ਕਈ' ਵਾਰ ਆਪਣਾ ਮਾਲ ਲੈ ਕੇ ਦਰਿਆ ਵਿਚ ਦੀ ਲੰਘਦਾ ਕੋਈ ਬਿਉਪਾਰੀ ਮਾਰ ਦਿੱਤਾ 
ਜਾਂਦਾ ਅਤੇ ਉਸ ਦਾ ਸਮਾਨ ਲੁੱਟ ਕੇ ਉਸ ਦੀ ਬੋੜੀ ਦਰਿਆ ਵਿਚ ਡੌਬ ਦਿੱਤੀ ਜਾਂਦੀ । ਦੇਸ਼ 
ਵਿਚ ਉਸ ਦਾ ਨਾਂ ਸੁਣ ਕੇ ਲੌਕ ਕੰਬਣ ਲਗ ਪੈੱਦੇ । ਮਾਵਾਂ ਆਪਣੇ ਐਝਾਣਿਆਂ ਦੇ ਕੰਨਾਂ 
ਵਿਚ ਪੌਲਾ ਜਿਹਾ ਉਸ ਦਾ ਨਾਂ ਲੈਂਦੀਆਂ ਤਾਂ ਲੋਰੀ ਨਾਲੋਂ“ ਵੀ. ਛੇਤੀ ਉਨ੍ਹਾਂ ਦੀਆਂ ਅਖਾਂ 


026 


ਮੀਟੀਆਂ ਜਾਂਦੀਆਂ ਅਤੇ ਉਨ੍ਹਾਂ ਨੂੰ ਨੀਂਦਰ ਆ ਜਾਂਦੀ । 
ਚੋਦਰਾ ਕਹਿੰਦੀ ਹੈ ਕਿ ਜਦੋ“ ਕੇਨਾ ਰਾਮ ਦੀ ਢਾਣੀ ਦੇ ਡਾਕ੍ਹ ਆਪਣਾ ਜੈਕਾਰਾ 
_ਗਜਾਉ'ਦੇ ਤਾਂ ਦਰੱਖ਼ਤਾਂ ਦੇ ਪੱਤੇ ਵੀ ਡਰ ਨਾਲ ਕੰਬਣ ਲਗ ਜਾਂਦੇ । ਰਾਤ ਨੂੰ ਕੌਈ ਘਰ ਵਿਚ 
ਦੀਵਾ ਨਾ ਬਾਲਦਾ ਕਿ ਕਿਧਰੇ ਡਾਕੂਆਂ ਦੀ ਨਜ਼ਰ ਨ ਪੈ ਜਾਏ । ਨਹੀ ਕੌਈ ਅਨ੍ਹੇਰੇ ਪਏ 
ਘਰੋ” ਬਾਹਰ ਨਿਕਲਦਾ ! 
4. ਕੇਨਾ ਰਾਮ ਬੇਗਸ਼ੀ ਦਾਸ ਨੂੰ ਮਿਲਦਾ ਹੈ 
'ਇਕ ਵਾਰ ਬੈਗਸ਼ੀ ਦਾਸ ਜਿਹੜਾ ਕਵੀ ਅਤੇ ਭਗਤ ਸੀ ਅਤੇ ਸਦਾ ਮਨਸਾ ਦੇਵੀ ਦਾ 
ਨਾਂ ਲੈਕੇ ਪ੍ਰਸੈਨ ਹੁੰਦਾ ਆਪਣੇ ਰਾਗੀਆਂ ਦੇ ਜਥੇ ਸਮੇਤ ਜਾਲੀਆ _ਹਵਾਰ ਦੇ ਇਸ ਘਨਾਉ'ਣੇ 
“ਇਲਾਕੇ ਵਿਚੋਂ ਲੰਘਿਆ । ਉਹ ਦੇਸ਼ ਦੇ ਕਿਸੇ ਦੁਰਾਡੇ ਹਿੱਸੋ ਵੱਲ ਧਾਰਮਕ ਪ੍ਰਚਾਰ ਲਈ 
`ਗਿਆ ਹੋਇਆ ਸੀ ਅਤੇ ਹੁਣ ਪਿਛਾਂ ਘਰ ਮੁੜ ਰਿਹਾ ਸੀ। ਉਸ ਦਾ ਮਨ ਭਗਤੀ ਭਾਵ 
ਨਾਲ ਭਫਿਆ ਹੋਇਆ ਸੀ ਤੇ ਉਹ ਟੁਰਦਾ ਟੁਰਦਾ ਵੀ ਆਪਣੇ ਇਕਤਾਰੇ ਉਤੇ ਮਨਸਾ 
ਦੇਵੀ ਦੇ ਭਜਨ ਗੋ” ਰਿਹਾ ਸੀ । ਨਾਲ ਦੇ ਸਾਜਿੰਦੇ ਢੋਲਕੀਆਂ ਛੈਂਣੇ ਵਜਾ ਰਹੇ ਸਨ । ਉਹ 
ਭਗਤੀ ਭਾਵ ਵਿਚ ਏਨੇ ਮਸਤਾਨੇ ਹੋਏ ਹੋਏ ਸਨ ਕਿ ਉਹ ਟੁਰਦੇ ਟੁਰਦੇ ਨ ਕੇਵਲ ਸਾਜ਼ ਵਜਾ 
ਰਹੇ ਅਤੇ ਗਓ' ਰਹੇ ਸਨ ਸਗੋ ਨਾਲ ਨਾਲ ਨੱਚਦੇ ਵੀ ਜਾਂਦੇ ਸਨ । ਚੰਦਰਾ ਲਿਖਦੀ ਹੈ ਕਿ 
-“ਬੂਗਸ਼ੀ ਦਾਸ ਨੇ ਆਪਣੇ ਦੁਆਲੇ ਇਕ ਕੱਪੜਾ ਵਲੇਟਿਆ ਹੋਇਆ ਸੀ । ਜਿਸ ਉਤੇ ਉਸ 
ਦੇ ਦੇਵਤੇ ਦੇ ਨਾਮ ਲਿਖੇ ਹੋਏ ਸਨ । ਅਜਿਹੇ ਕਪੜੇ ਨੂੰ ਨਾਮਾਵਲੀ ਆਖਦੇ ਸਨ । ਉਸ ਨੇ 
-ਸਨਿਆਸੀਆਂ ਵਾਲੇ ਕਪੜੇ ਪਾਏ ਹੋਏ ਸਨ, ਉਸ ਦੇ ਸਿਰ ਉਤੇ ਜਟਾਂ ਸਨ ਅਤੇ ਮੱਥੇ ਉਤੇ 
-ਆਪਣੇ ਮਤ ਦੀ ਨਸ਼ਾਨੀ ਲੰਮਾ _ਤਿਲਕ_ਸੀ । ਸਾ੍‌ਰਾ ਜਥਾ ਸਿਮਰਨ ਵਿਚ ਮਸਤ ਸੀ । ਨ ਉਨ੍ਹਾਂ 
ਨੂੰ ਜੈਗਲ ਵਿਚ ਆਪਣੇ ਰਾਹ ਵੱਲ ਵੇਖਣ ਦੀ ਚਾਹ ਸੀ । ਨ ਅਕਾਸ਼ ਵੱਲ ਅਤੇ ਨ ਹੀ 
ਆਲੋਂ ਦੁਆਲੋਂ ਦੇ ਦ੍ਰਿਸ਼ ਵੱਲ । ਉਹ ਇਸ ਗਲੋਂ“ ਹੀ ਵਿਸਮਾਦ ਵਿਚ ਆਏ ਹੋਏ ਸਨ ਕਿ ਉਹ 
ਦੇਵੀ ਮਾਤਾ ਦਾ ਭਜਨ ਕਰ ਰਹੇਂ ਸਨ । ਇਕ ਦਮ ਉਨ੍ਹਾਂ ਦੇ ਰਾਹ ਵਿਚ ਲੰਮੇ ਲੰਮੇ ਬਾਂਸ ਦੇ 
-ਜੰਗਲ ਆ ਗਏ ਤਾਂ ਉਹ ਸਮਝ ਗਏ ਕਿ ਉਹ ਜਾਲੀਆ ਹੌਵਰ ਦੇ ਇਲਾਕੇ ਵਿਚ ਪਹੁੰਚ ਗਏ 
ਰਨ । ਜਿਸ ਨੂੰ ਪਾਰ ਕਰਨ ਵਿਚ ਉਨ੍ਹਾਂ ਨੂੰ ਪੂਰਾ ਦਿਨ ਲਗੇਗਾ । ਉਸ ਵੇਲੇ ਉਨ੍ਹਾਂ ਦੇ ਕੰਨਾਂ 
ਵਿਚ ਇਕ ਜੈਕਾਰਾ ਪਿਆ” ਕਾਲੀ ਦੇਵੀ ਦੀ ਜੈ । ਇਹ ਸੁਣ ਕੇ ਬੰਗਸ਼ੀ ਦਾਸ ਦੇ ਰਾਗੀ ਜਥੇ 
ਦਾ ਸ਼੍ੂਨ ਖ਼ੁਸ਼ਕ ਹੋ ਗਿਆ । ਇਕ ਪਲ ਵਿਚ ਡਾਕੂਆਂ ਦੇ ਸਰਦਾਰ ਕੇਨਾ ਰਾਮ ਦੀ ਦੈੱਤਾਂ 
ਵਰਗੀ ਸ਼ਕਲ ਉਨ੍ਹਾਂ ਦੇ ਸਾਮਣੇ ਸੀ । ਉਸ ਨੇ ਉੱਤਰ-ਪੱਛਮ ਦੋ ਲੋਕਾਂ ਵਾਂਗ ਆਪਣੇ ਕਪੜੇ 
ਲੱਕ ਦੁਆਲੇ ਵਲੋਟੇ ਹੋਏ ਸਨ । ਉਹ ਇਕ ਬੱਦਲ ਵਾਂਗ ਡਰਾਉਣਾ ਲਗਦਾ ਸੀ ਜਿਸ ਵਿਚ 
-ਬਿਜਲੀ ਭਰੀ ਹੋਈ ਹੋਵੇ । ਜਿਵੇਂ ਯਮ ਦੇਵਤਾ ਆਪ ਆਇਆ ਹੋਵੇਂ । ਕੇਨਾ ਰਾਮ ਅਤੇ ਉਸ ਦੇ 
ਸਾਥੀ ਸਾਮਣੇ ਖਲੌਤੇ ਉਨ੍ਹਾਂ ਦੇ ਮਾਲ ਅਤੇ ਜਾਨਾਂ ਦੀ ਮੈਗ ਕਰ ਰਹੇਂ ਸਨ । ਕੇਨਾ ਰਾਮ ਨੇੰ 
ਉੱਚੀ ਸਾਰੀ ਹੱਸ ਕੇ ਕਿਹਾ '' ਤੁਹਾਨੂੰ ਪਤਾ ਹੈ ਕਿ ਮੈ" ਕੌਣ ਹਾਂ ?'' ਬੈਗਸ਼ੀ ਦਾਸ ਮੁਸਕ੍ਰਾਇਆਂ 
ਅਤੇ ਉੱਤਰ ਦਿੱਤਾ ''ਤੂੰ ਦੁੱਸ਼ਟ ਪਾਪੀ ਹੈ'.। ਉਹ ਕੌਣ ਹੈ ਜਿਹੜਾ ਅਜਿਹੇ ਆਦਮੀ ਨੂੰ ਨਹੀ 


127 


ਜਾਣਦਾ । ਪਰ ਸਾਡੇ ਕੋਲ ਕੀ ਹੈ ਜਿਹੜਾ ਤ੍ਰੰ ਸਾਡੇ ਮਗਰ ਆਂ ਪਿਆ ਹੈ” । ਆਹ ਵੇਖ ਲੈ !”” 
ਇਹ ਆਖ ਕੇ ਉਸ ਨੇ ਆਪਣੀ ਥੈਲੀ ਖੌਲ੍ਹ ਕੇ ਕੇਨਾ ਰਾਮ ਦੇ ਸਾਮਣੇ ਕਰ ਦਿੱਤੀ ।” ਥੋੜੇ ਜਰੇ 
ਪਾਏ ਹੋਏ ਕਪੜੇ ਅਤੇ ਕੁਝ ਸੇਰ ਚੌਲ ਹੀ ਮੇਰੀ ਸਾਰੀ ਜਾਇਦਾਦ ਹਨ । ਇਹਨਾਂ ਦਾ ਤੂੰ ਕੀ 
ਕਰੇਂਗਾ । ਪਰ ਜੇ ਤੂੰ ਲੈਣੇ ਹੋਣ ਤਾਂ ਬੇਸ਼ਕ ਲੈ ਲੰ । ਇਹ ਸੋਚ ਕੇ ਬੜਾ ਅਫਸੋਸ ਹੁੰਦਾ ਹੈ ਕਿ 
ਤੈਨੂੰ ਅਸਲੀ ਖ਼ਜ਼ਾਨੇ ਦਾ, ਜਿਹੜਾ ਮਨਸਾ ਦੇਵੀ ਦੀ ਪੂਜਾ ਹੈ,_ਕੋਈ ਫਿਕਰ ਨਹੀਂ । ਤੂੰ 
ਸੰਸਾਰੀ ਖ਼ਜ਼ਾਨਿਆਂ ਲਈ ਘੋਰ ਅਪਰਾਧ ਕਰਦਾ ਹੈਂ ਜਿਹੜ੍ਹੇ ਤੱਗਣੇ ਨਹੀਂ । 

“ਨਹੀਂ, ਸੈਂ ਇਹਨਾਂ ਕੰਮਾਂ ਵਿਚ ਤੈਥੋਂ ਸਿਖਿਆ ਨਹੀਂ' ਲੈ ਸਕਦਾ । ਕਈ ਸਾਲਾਂ ਤਾਂ 
ਕਤਲ ਮੇਰਾ ਕਿੱਤਾ ਹੈ । ਮੈਨੂੰ ਇਸ ਵਿਖਿਆਨ ਨਾਲ ਬਦਲ ਲੈਣ ਦੀ ਆਸ ਕਰਨਾ ਤੇਰੇ ਲਈ 
ਬੇਫ਼ਾਇਦਾ ਹੈ । ਡਾਕੂ ਨੇਤਾ ਨੇ ਮੁਸਕਰਾਂ ਕੇ ਕਿਹਾ, “ਮੈ ਤਨੂੰ ਅਤੇ ਤੋਰੇ ਸਾਰੇ ਆਦਮੀਆਂ ਨੂੰ 
ਮਾਰ ਦਿਆਂਗਾ । ਤੋਰੇ ਕੌਲ ਕਰਝ ਹੈ ਜਾਂ ਨਹੀਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ । ਹੱਤਿਆ 
ਕਰਨਾਂ ਮੇਰਾ ਪੇਸ਼ਾ ਹੈ ਅਤੇ ਹੱਤਿਆ ਕਰਕੇ ਮੈਨੂੰ ਮੈਨੂੰ ਬੜਾ ਸਵਾਦ ਆਉਂਦਾ ਹੈ । ਮੇਰੀ ਹੋਰ 
ਕੋਈ ਮਨਸ਼ਾ ਨਹੀਂ' । ਜਿਥੇ ਮੈਨੂੰ ਰੁਪਿਆ ਮਿਲੋ ਮੈ ਲੁਟ ਲੈਂਦਾ ਹਾਂ । ਪਰ ਜਿਥੇ ਮੈਨੂੰ ਰੁਪਿਆ ਨਾ 
'ਮਿਲੋਂ ਮੈਂ ਹੱਤਿਆ ਕਰਦਾ ਹਾਂ । 

ਪੜ੍ਹੇ ਰੁਪਈਏ ਦਾ ਕੀ ਕਰਦਾ ਹੈ' ? ਕੀ ਤ੍ਰੰ ਉਸ ਨੂੰ ਗ਼ਰੀਬਾਂ ਵਿਚ ਵੰਡ ਦੇਂਦਾ ਹੈ' ਜਿਵੇ 
-ਕਈ ਹੋਰ ਡਾਕ੍ਹ ਕਰਦੇ ਹਨ ।'” 

“ਨਹੀਂ ਮੈ ਜ਼ਮੀਨ ਦੇ ਹੋਠਾਂ ਦਬ ਦੇ'ਦਾ ਹਾਂ । ਮੈ” ਗਰੀਬਾਂ ਨੂੰ ਇਹ ਰੁਪਈਆ ਕਿਉ” 
ਦਿਆਂ ? ਜੌ ਮੈ” ਇਸ ਤਰ੍ਹਾਂ ਕਰਾਂ ਤਾਂ ਉਹ ਅਮੀਰ ਹੋ ਜਾਣਗੇ ਅਤੋਂ ਮਾੜੇ ਸਵਾਦਾਂ ਪਿਛੇ ਨੱਸਣਗੇ 
ਅਤੇ ਸ਼ਾਡੇ ਵਿਚੋਂ ਕੁਝ ਕੁ ਵਰਗੇ ਹੋ ਜਾਣਗੇ । ਪੈਸਾ ਪੱਲੋਂ ਹੋਣ ਨਾਲ ਮਨ ਵਿਚ ਕਈ ਭੈੜ ਆ 
ਵੱਸਦੇ ਹਨ ।” 

ਨਾਜ਼ਕ ਹਾਲਤ ਵਿਚ ਖਲੋਤੇ ਹੋਣ ਦੇ ਬਾਵਜੂਦ ਬੈਗਸ਼ੀ ਨੂੰ ਡਾਕ੍ਹ ਦੀ ਇਸ ਨਿਆਰੀ ਗੱਲ 
ਉਤੇ ਹਾਸਾ ਆ ਗਿਆ । ਉਸ ਨੇ ਡਾਕੂ ਤੋ” ਉਸ ਦਾ ਨਾਂ ਪੁੱਢਿਆ, ਕੇਨਾ ਰਾਮ ਮੁਸਕਾਇਆ ਅਤੇ 
ਰੋਲੀ ਜਿਹੀ ਕਿਹਾ, “ਹਾਂ ਮੇਰਾ ਨਾਂ_ਕੇਨਾ ਰਾਮ ਹੈ । '' ਰਾਗੀਆਂ ਦੀਆਂ ਨਾੜਾਂ ਕੰਬ ਗਈਆਂ । 
ਇਸ ਤਰ੍ਹਾਂ ਲਗਦਾ ਸੀ ਜਿਵੇ“ ਡਰ ਨਾਲ ਉਨ੍ਹਾਂ ਦਾ ਖ਼ੂਨ ਠੰਢਾ ਬਰਫ਼ ਹੋਂ ਗਿਆ ਹੈ । ਪਰ ਬੈਗਸ਼ੀ 
ਤਾਕ੍ਹ ਦੇ ਸਾਮਣੇ ਅਡੌਲ ਖਲੌਤਾ ਚਿਹਾ ਜਿਵੇ ਕੌਈ ਗੱਲ ਹੀ ਨਹੀਂ ਹੋਈ ਹੁੰਦੀ । ਉਸ ਦੇ ਬੁਲਾ 
-ਉਤੇ ਉਹੀ ਸ਼ਾਂਤ ਮੁਸ਼ਕਾਰਹਟ ਸੀ ਜਿਸ ਤੋ ਡਾਕ੍ਹ-ਨੇਤਾ ਪਹਿਲੇ ਹੀ ਕੁਝ ਹੈਰਾਨ ਹੋ_ਰਿਹਾ ਸੀ । 
“'ਜਾਵਧਾਨ ਹੋ, ਫ਼ੇਨਾ ਰਾਮ ! ਤੂੰ ਆਪਣਾ ਜੀਵਨ ਕੁਕਰਮਾਂ ਵਿਚ ਗੁਆ ਰਿਹਾ ਏਂ । ਪਰ ਅੰਤ 
ੇੜੇ ਆ ਰਿਹਾ ਏ । ਤੈਨੂੰ ਆਪ ਨੂੰ ਨਜ਼ਰ ਨਹੀਂ ਆਉਦਾ ? ਕੀ ਇਹ ਠੀਕ ਨਹੀਂ ਕਿ ਤੂੰ 
ਆਪਣੀਆਂ ਆਦਤਾਂ ਸੋਧ ਲਵੇ" ?'” 

`_ ਇਸ ਤੋਂ“ ਪਹਿਲਾਂ ਕਦੀ ਕਿਸੇ ਹੌਰ ਨੇ ਕੇਨਾ ਰਾਮ ਦੋ ਪੰਜੇ ਵਿਚ ਫੱਸ ਕੇ ਉਸ ਨੂੰ ਧਰਮ 
ਦਾ ਦਰਸ਼ਨ ਸਮਝਾਣ ਦੀ ਕੋਸ਼ਿਸ਼ ਨਹੀ ਕੀਤੀ ਸੀ । ਉਹ ਇਸ ਆਦਮੀ ਦੀ ਦਲੇਰੀ ਉਤੇ ਹੈਰਾਨ 


ਹੋ ਰਿਹਾ ਸੀ । ਉਸ ਕਿਹਾ ''ਰੌਰ ਗੱਲਾਂ ਬੰਦ ਕਰਦੇ ਅਤੇ ਹੁਣ ਮਰਨ ਲਈ ਤਿਆਰ 
ਰੋਜਾ।” ਦ ਕੇ ਨੇ ਲਏ. ਲ੍ਰਿਇ ਤਿਮ੧= ਨੰ ;ਉਂ ਫ਼ 

ਬੈਗ਼ਸ਼ੀ ਨੇ ਕਿਹਾ, ''ਮੈ' ਹੁਣੇ ਹੀ ਤਿਆਰ ਹੋਂ ਜਾਂਦਾ ਹਾਂ । ਪਰ ਤੂੰ ਮੈਨੂੰ ਇਕ ਗੱਲ ਦੱਸ । 
ਕੀ ਤੂੰ ਆਪਣੇ ਰੁਪਈਏ ਦਾ ਕੁਝ ਹਿੱਸਾ ਆਪਣੇ ਸੁਖ ਲਈ ਖ਼ਰਚਦਾ ਹੈਂ ?'” 6 
_` “ਬਿਲਕੁਲ ਨਹੀਂ । ਇਹ ਤੇ ਲਾਲਚ ਪਾਲਣਾ ਤੇ ਆਪਣੇ ਆਪ ਨੂੰ ਕਮਜ਼ੋਰ ਕਰਨਾ 
ਹੋਵੇਗਾ । ਇਸ ਤਰ੍ਹਾਂ ਮੈਂ ਇੱਛਾਵਾ ਦੇ_ਜਾਲ ਵਿਚ ਫੱਸ ਜਾਵਾਂਗਾ ਅਤੇ ਜਿਸ ਤਰ੍ਹਾਂ ਦਾ ਆਜ਼ਾਦ 
ਮਨੁੱਖ ਮੈ ਹੁਣ ਹਾਂ ਉਹ ਨਹੀਂ ਰਵਾਂਗਾ । 

ਡਾਕੂ ਨੇਤਾ ਦੇ ਨਿਰਾਲੇ ਬਚਨਾਂ ਉਤੇ ਹੌਰ ਵੀ ਹੈਰਾਨ ਹੋ ਕੇ ਬੈਗਸ਼ੀ ਨੇ ਕਿਹਾ “ਜੇ ਤੂੰ 
ਧਨ ਗ਼ਰੀਬਾਂ ਨੂੰ ਨਹੀ ਦੇਂਦਾ ਨਾ ਹੀ ਆਪ ਐਸ਼ ਅਰਾਮ ਕਰਦਾ ਹੈ” ਤਾਂ ਇਸ ਨੂੰ ਜ਼ਮੀਨ ਹੇਠ 
ਦਬ ਕੇ ਅਤੇ ਲੋਕਾਂ ਨੂੰ ਬੇਫ਼ਾਇਦਾ ਮਾਰ ਕੇ ਤੈਨੂੰ ਕੀ ਮਿਲਦਾ ਹੈ ?”” ੍ 

ਕੇਠਾ ਰਾਮ ਨੇ ਬੇਧਿਆਨ ਹੋਂ ਕੌ ਕਿਹਾ ''ਕੀ ਤੁਹਾਡੇਂ ਦੇਸ਼ ਦੇ ਸਾਰੇ ਧਨਾਡ ਲੌੜ ਆਪਣਾ 
ਧਨ ਗ਼ਰੀਬਾਂ ਨੂੰ ਦੇਂਦੇ ਹਨ ? ਬਿਲਕੁਲ ਨਹੀਂ” । ਵੇਖ ਲੌ ਮੰ“ ਉਹਨਾਂ ਤੋ ਮਾੜਾ ਨਹੀ" ਉਹਨਾਂ 
ਉਹਨਾਂ ਵਿਚੋਂ ਬਹੁਤ ਸਾਰੇ ਆਪਣੇ ਸੁਖ ਅਰਾਮ ਉਤੇ ਵੀ ਰੁਪਿਆ ਨਹੀਂ ਲਾਂਦੇ । ਉਹੁ ਉਸ 
ਨੂੰ ਸਾਂਭ ਕੇ ਹੀ ਖ਼ੁਸ਼ ਹੋ ਲੈੱਦੇ ਹਨ । ਮੈ" ਤੇ ਸਗੋ“_ਸਾਰਾ ਧਨ ਉਸ ਦੇ ਅਸਲੀ ਮਾਲਕ ਨੂੰ 
ਦੇਂਦਾ ਹਾਂ । ਸੇ 

“ਉਹ ਮਾਲਕ ਕੌਣ ਹੈ ? ''ਬੈਗਸ਼ੀ ਨੇ ਪੁੱਛਿਆ । ''ਧਰਤੀ ਮਾਤਾ ਗੌਰ ਕੌਣ ?'” ਸਾਰੇ 
ਸਿੱਕੇ ਸੋਨਾ ਅਤੇ ਚਾਂਦੀ ਧਰਤੀ ਵਿਚੋਂ“ ਹੀ ਆਉਦੇ ਹਨ ਅਤੇ ਉਥੋਂ ਹੀ ਵਾਪਸ ਰੋ ਜਾਣਗੇ । 
ਇਸ ਲਈ ਮੈ” ਉਹਨਾਂ ਭੁ ਹੋਠਾਂ ਦਬ ਦੇਦਾ ਹਾਂ । ਕੀ ਜੋ ਮੈ ਕਰਦਾ ਹਾਂ ਉਹ ਠੀਕ ਨਹੀ” । 
ਸੈਂ ਆਦਮੀਆਂ ਦੀ ਹੱਤਿਆ ਕਰਦਾ ਹਾਂ ਕਿਉਕਿ ਮੈ” ਇੰਜ ਕਰਨ ਹਿਲ ਗਿਆ ਹਾਂ ਅਤੇ ਪੁਰਾਨੀ 
ਵਾਦੀ ਹੋਣ ਕਰਕੇ ਮੈਨੂੰ ਇਸ ਵਿਚ ਬੜਾ ਸੁਆਦ ਆਉ'ਦਾ ਹੈ ।' ਫਿਰ ਉਸ ਨੇ ਛੇਤੀ ਨਾਲ 
ਕਿਹਾ ''ਮੈੱ ਇਸ ਤਰ੍ਹਾਂ ਵਕਤ ਨਹੀਂ` ਗੁਆ ਸਕਦਾ । ਤੇਰਾ ਨਾਂ ਕੀ ਹੈ । ਮੈ ਵਿਸ ਲਈ ਪੁੱਛਦਾ 
ਰਾਂ ਕਿ ਮੋਰੇ ਸਾਮ੍ਹਣੇ ਇਸ ਤਰ੍ਹਾਂ ਬੋਲਣ ਕਰਕੇ ਤੂੰ ਮੈਨੂੰ ਬੜਾ ਦਲੇਰ ਆਦਮੀ ਲਗਾ ਹੈ' ।'' 

“ਸੇ ਬੇਗਸ਼ੀ ਦਾਸ ਹਾਂ” ਕਵੀ ਨੇ ਠੰਡੇ ਮਨ ਨਾਲ ਕਿਹਾ । ਇਹ ਸੁਣ ਕੇ ਕੇਨਾ ਰਾਮ 
ਚੋੱਕਿਆ । ਉਸ ਨੇ ਕਿਹਾ ''ਕੀ ਤੂੰ ਉਹੋਂ ਪ੍ਰਸਿੱਧ ਆਦਮੀ ਹੈ” ਜਿਸ ਦੇ ਗੀਤ, ਕਹਿੰਦੇ ਨੇ, ਪੱਥਰਾਂ 
ਨੂੰ ਵੀ ਪੰਘਰਾ ਦੇ'ਦੇ ਨੇ ?'' ਬੈਗਸ਼ੀ ਨੇ ਕਿਹਾ ''ਹਾਂ, ਉਹ ਕਿਸੇ ਪੱਥਰ ਨੂੰ ਸ਼ਾਇਦ ਪਿਘਲਾ 
ਦੇਣ ਪਰ ਇਕ ਡਾਕੂ ਦਾ ਪੱਥਰ ਦਿਲ ਨਹੀਂ ਪਿਘਲਾ ਸਕਦੇ ।” 

ਫਿਰ ਡਾਕ੍ਰ_ਨੇਤਾ ਨੇ ਉਸ ਨੂੰ ਦੱਸਿਆ ਕਿ ਇਸ ਸਭ ਕੁਝ ਦੇ ਬਾਵਜੂਦ ਉਹ ਉਸ ਨੂੰ 
ਜਾਂ ਉਸ ਦੇ ਜਥੇ ਨੂੰ ਜੀਉ”ਦਿਆਂ ਨਹੀ” ਛੱਡੇਗਾਂ । ਇਸ ਤੋਂ” ਬਿਨਾਂ ਹੌਰ ਕੋਈ ਚਾਰਾ ਨਹੀ 
ਸੀ ਅਤੇ ਉਨ੍ਹਾਂ ਨੂੰ ਆਪਣੇ ਆਪ ਨੂੰ ਤਿਆਰ ਕਰ ਲੈਣਾ ਚਾਹੀਦਾ ਹੈ। _..-...-.- 
ਮੁਏ ਟੂੰ ਭ ੭੬ ____ _ 5, ਮਨਸਾਂ ਦੇਵੀ ਦਾ ਭਜਨ 
- __ ਬੈਗਸ਼ੀ ਨੇ ਕਿਹਾ, “ਵੇਖ, ਡਾੜ੍ਹ ਨੇਤਾ ! ਸ਼ਾਮ ਰੋ ਗਈ ਹੈ ਅਤੇ ਅਸੀਂ ਨਵੇ' ਤਟਾਂ-ਵੱਲ 


129 


ਨੂੰ ਜਾਣ ਲਗੇ ਹਾਂ । ਪਰ ਇਸ ਬ੍ਢੀ ਧਰਤੀ ਉਤੇ ਖਲੋ ਕੇ ਜਿਥੋਂ ਅਸੀਂ ਸਦਾ ਲਈ ਟ੍ਰ ਚਲੇ 
ਹਾਂ, ਮੈਂ ਅਖੀਰਲੀ ਵਾਰ ਮਨਸਾ ਦੇਵੀ ਦੇ ਉਹ ਭਜਨ ਗਾਉਣਾ ਚਾਹੁੰਦਾ ਹਾਂ ਜਿਨ੍ਹਾਂ ਮੈਨੂੰ ਸਾਰਾ 
ਜੀਵਨ ਸਵਰਗ ਦਾ ਅਨੰਦ ਦਿੱਤਾ ਹੈ । 

ਕੇਨਾ ਰਾਮ ਇਕ ਪਲ ਲਈ ਝਕਿਆ ਪਰ ਫਿਰ ਉਸ ਇਹ ਬੇਨਤੀ ਮੰਨ ਲੈਣ ਦਾ ਫੈਸਲਾ ` 
ਕਰ ਲਿਆ । ਫਿਰ ਰਾਗੀਆਂ ਨੇ, ਜਿਹੜੇ ਮਨਸਾ ਦੇਵੀ ਦੀ ਰਜ਼ਾ ਵਿਚ ਰਹਿਣ ਵਾਲ ਉਸ ਦੇ 
ਬਚੇ ਸਨ, ਹੰਝੂ ਭਰੀਆਂ ਅੱਖਾਂ ਨਾਲ ਉਹ ਗੀਤ ਸ਼ੁਰੂ ਕੀਤੇ ਜਿਨ੍ਹਾਂ ਨੇ ਇਸ ਪਸਰੇ ਹੋਏ ਇਲਾਕੇ 
ਵਿਚ ਮੁਦਤਾਂ ਤੋਂ ਪ੍ਰਸ਼ਾਂ ਅਤੇ ਇਸਤ੍ਰੀਆਂ ਦੇ ਮਨ ਟੌਬੇ ਸਨ । ਕੇਨਾ ਰਾਮ ਨੇ ਕਿਹਾ ''ਸੁਣੋ 
ਸੋ ਇਹ ਤਲਵਾਰ ਮਿਆਨ ਵਿਚ _ਪਾਂਦਾ ਹਾਂ , ਮੈ” ਤੁਹਾਨੂੰ ਉਨਾ ਚਿਰ ਇਹ ਗੀਤ ਗਾਉਣ ਦੀ 
ਆਗਿਆ ਦੇ'ਦਾ ਹਾਂ ਜਿਨਾ ਚਿਰ ਮੈਂ“ ਫਿਰ ਇਸ ਨੂੰ ਮਿਆਨ ਵਿਚੋਂ ਨਹੀ ਕੱਢਦਾ ।'' 

ਉਸ ਸੁਨਸਾਨ ਇਲਾਕੇ ਵਿਚ, ਜਿਥੇ ਅਕਾਸ਼ ਦੀ ਚਾਨਣੀ ਲਗੀ ਹੋਈ ਸੀ, ਕੁਝ ਕਰਕੇ 
ਡਾਕ੍ਹ ਹੀ ਉਨ੍ਹਾਂ ਦੇ ਚੁਪ ਕੀਤੇ ਸੌਤੇ ਸਨ । ਹਰੇ ਘਾਹ ਉਤੋਂ ਕੇਨਾ ਰਾਮ ਆਪਣੀ ਢਾਣੀ ਸਮੇਤ 
ਬੈਠਾ ਸੀ । ਆਪਣੀ ਤਲਵਾਰ_ਦੀ ਮੁਠ ਉਸ ਨੇ ਸਜੇ ਹਥ ਵਿਚ ਫੜੀ ਹੋਈ ਸੀ । ਆਪਣੀ 
ਸੁਸਖਿਸ਼ਤ ਭਜਨ ਮੰਡਲੀ ਦੇ ਨਾਲ ਬੈਗਸ਼ੀ ਦਾਸ ਨੇ ਗਾਉਣਾ ਸ਼ੁਰੂ ਕੀਤਾ । ਆਪਣਾ ਅੰਤ 
ਨੇੜੇ ਹੋਣ ਦੇ ਖ਼ਿਆਲ ਨਾਲ ਉਹਨਾਂ ਦੇ ਭਗਤੀ ਭਾਵ ਵਧੇ ਹੋਏ ਸਨ । ਬੰਗਸ਼ੀ ਦਾ ਕੀਰਤਨ ਰਸ 
ਭਰਿਆ ਸੀ ਅਤੇ ਉਸ ਦੇ ਹਰ ਸ਼ਬਦ ਵਿਚ ਉਸ ਦੇ ਹੰਝੂ ਭਾਵ ਭਰ ਰਹੇਂ ਸਨ । ਸਾਰੇ ਕੀਰਤਨ 
ਵਿਚ ਕੌਮਲ ਭਗਤੀ ਭਾਵ ਭਰਿਆ ਹੋਇਆ ਸੀ ਜਿਸ ਦੀ ਖਿਚ ਪ੍ਰਬਲ ਸੀ । ਹਵਾ ਵਿਚ ਉਡਦੇ 
ਪੰਛੀ ਵੀ ਬੰਗਸ਼ੀ ਦੇ ਗੀਤ ਦੀ ਲੈ ਨਾਲ ਖਿਚੇ ਕੋਲ ਆ ਗਏ ਅਤੇ ਨੇੜੇ ਦੇ ਰੁਖਾਂ ਦੀਆਂ ਟਹਿਣੀਆਂ 
ਉਤੇ ਬਹਿ ਗਏ । ਘੁਸਮਸੇ ਤੋਂ ਪਿਛੋ ਜੰਗਲ ਵਿਚ ਸੰਘਣਾ ਹਨੇਰਾ ਹੋ ਗਿਆ । ਪਰ ਕੇਨਾ ਰਾਮ 
ਨੇ ਆਪਣੀ ਫੋਲੀ ਨੂੰ ਹੁਕਮ ਦਿੱਤਾ ਕਿ ਸਾਰੇ ਪਾਸੇ ਚਾਨਣ ਕਰ ਦਿਤਾ ਜਾਵੇਂ । ਸਾਰੇ ਥਾਂ ਉਤੇ 
ਸੈਕੜੇ ਮਸਾਲਾਂ ਨੇ ਚਾਨਣ ਖਲਾਰ ਦਿਤਾ ਅਤੇ ਰਾਤ ਆਪਣਾ ਸਾਰਾ ਭੈ ਛਡ ਕੇ ਦਿਨ ਵਾਂਗ 
ਲਿਸ਼ਕਦੀ ਅਤੇ ਹਸੂ ਹਸੂ ਕਰਦੀ ਬਣ ਗਈ । 

ਤਲਵਾਰ ਪਾਸੇ ਨਾਲ ਲਾਈ ਕੇਨਾ ਰਾਮ ਚੁਪ ਚਾਪ ਬੈਠਾ ਸੀ । ਜਿਉ” ਜਿਉ” ਕਿੱਸਾ ਅਗੇਂ 
ਟੁਰਦਾ ਗਿਆ ਉਹ ਪ੍ਰਭਾਵਤ ਹੁੰਦਾ ਗਿਆ । ਅਤੇ ਉਸ ਦੇ ਪ੍ਰਭਾਵ ਮੂੰਹ ਉਤੋਂ ਦਿੱਸਣ ਲਗ ਪਏ । 
ਗੀਤ ਦਾ ਵਿਸ਼ਾ ਪਤੀ ਭਗਤ ਇਸਤ੍ਰੀ ਬਹੂਲਾ ਸੀ । ਸੁਹਾਗ ਕੌਠੜੀ ਵਿਚ ਉਸ ਦਾ ਪਤੀ ਸਪ 
ਲੜਨ ਨਾਲ ਪੂਰਾ ਹੋ ਗਿਆ ਸੀ । ਲੌਕਾਂ ਵੇਖਿਆ ਕਿ ਉਹ ਚੁਪ ਚਾਪ ਬੁਤ ਬਣੀ ਬੈਠੀ ਸੀ ਘਰ 
ਦੀਆਂ ਇਸਤ੍ਰੀਆਂ ਨੇ ਉਸ ਨੂੰ ਕਲਮੂੰਹੀ ਚੁੜੇਲ ਕਿਹਾ । ਸੁਹਾਗ ਰਾਤ ਨੂੰ ਉਸ ਦਾ ਪਤੀ ਜਰ ਮਰ 
ਗਿਆ ਸੀ_। ਉਸ ਨੂੰ ਸਪ ਨੇ ਨਹੀਂ` ਮਾਰਿਆਂ ਤੋਰੇ ਖੋਟੇ ਕਰਮਾਂ ਨੇ, ਤੇਰੀ ਭੈੜੀ ਨਜ਼ਰ ਨੇ 
ਮਾਰਿਆ ਹੈ, ਕੁੜੀਆਂ ਆਖਦੀਆਂ ਸਨ । ਗਾਲਾਂ ਅਤੇ ਹਮਦਰਦੀ ਤੱ” ਬੇ-ਪ੍ਰਵਾਹ ਉਹ ਅਡੋਲ 
ਬੈਠੀ ਰਹੀ ਸੀ ਅਤੇ ਜਿਹੜੇ ਹੰਝੂ ਉਹਦੀਆਂ ਅੱਖਾਂ ਵਿਚ ਆਉਣ ਆਉਣ ਕਰਦੇ ਸਨ ਉਹਨਾਂ ਨੂੰ 
ਵਿਚੇ ਵਿਚ ਪੀਂਦੀ ਗਈ । ਉਹ ਆਪਣੇ ਪਤੀ ਦੀ ਉਸ ਇਛਾ ਦਾ ਚੇਤਾ ਕਰ ਰਹੀ ਸੀ ਜਿਹੜੀ ਉਸ 
ਨੇ ਉਸਦੇ ਹੌਰ ਨੇੜੇ ਲਗ ਜਾਣ ਲਈ ਪ੍ਰਗਟ ਕੀਤੀ ਸੀ ਤੇ ਕਿਹੜੀ ਉਸ ਨੇ ਸੰਗਾ ਕਰ ਕੇ ਪੂਰੀ 


`__ 


130 


5 ਕੇ 

ਲੌਥ ਨੂੰ ਸਸਕਾਰ ਲਈ ਲਿਜਾਣ ਦਾ ਵੇਲਾ ਹੋ ਗਿਆ । 
ਕਿਹਾ ਕਿ ਉਹ ਉਸ ਨੂੰ ਬੋੜੇ ਉਤੇ ਰਖ ਕੇ ਉਨ੍ਹਾਂ ਤਣਾਂ ਤਕ ਲੈ ਅਨ: 
ਸੁਰਜੀਤ ਹੋਣ ਦੀ ਆਗਿਆ ਮਿਲ ਜਾਵੇ । ਉਸ ਤੋ ਬਿਨਾਂ ਨਾ ਉਹ ਜੀਉ'ਦੀ ਰਹਿ ਸਕਦੀ ਹੈ 
ਅਤੇ ਨਾਂ ਹੀ ਰਹਿਣਾ ਚਾਹੁੰਦੀ ਹੈ । ਉਹ ਆਪ ਮੌਤ ਦੇ ਖੰਡਾਂ ਵਿਚ ਜਾਵੇਗੀ ਅਤੇ ਆਪਣੇ ਪਤੀ 

ਨੂੰ ਸੁਰਜੀਤ ਕਰਨ ਲਈ, ਜੇ ਲੋੜ ਹੋਈ ਤਾਂ ਬੇਅੰਤ ਪੀੜਾਂ ਸਹਾਰੇਗੀ । 
ਲੌਕਾਂ ਦਾ ਦਰਦ ਉਸ ਵੇਲੋਂ ਸਿਖਰ ਉਤੇ ਪਹੁੰਚਿਆ ਜਦੋ” ਦੇ ਕੰ ਤੇ ਖਲੋਤੇ 
ਰੱ ਦੋ ਭਾਲਦੇ ਬਕਜਦ ਉਹ ਕੌ ਚੋਦ ਵਰ ਬਰ ਅਰ 
ਤੋਂ ਬਹਾਦਰੀ ਨਾਲ ਡਟ ਕੇ ਖਲੌਤੀ ਰਹੀ । ਗਮ ਕਰ ਰਹੇ ਬੇਅੰਤ ਲੌਕਾਂ ਵਿਚ ਉਹ ਬੇਗਮ ਸੀ 
ਅਤੇ ਸੈੱਕੜੇ ਹੈਝ੍ਹ ਕੇਰ ਰਹੇ ਮਰਦਾਂ ਅਤੇ ਇਸਤ੍ਰੀਆਂ ਵਿਚ ਹੰਝੂਆਂ ਤੱ“ ਰਹਿਤ ਸੀ । ਆਪਣੇ 
ਵਰਤਾਂ ਅਤੇ ਦਿਲ ਦੀ ਗੁਝੀ ਪੀੜ ਨਾਲ _ਲਿਸੀ ਹੋਈ ਹੋਈ ਉਹ ਪਿਆਰ ਦਾ ਫਰਿਸ਼ਤਾ ਲਗ 
ਰਹੀ ਸੀ--ਹਰ ਸ਼ਹਾਦਤ ਹਰ ਖ਼ਤਰੇ ਅਤੇ ਹਰ ਕੁਰਬਾਨੀ ਲਈ ਤਿਆਰ ਸੀ “ਹੋ ਸਾਡੀ ਪਿਆਰੀ 
ਸਵਿੱਤੀ !'” ਉਨ੍ਹਾਂ ਸਾਰਿਆਂ ਨੇ ਉਚੀ ਸਾਰੀ ਕਿਹਾ ਅਤੇ ਉਸ ਨੂੰ ਘਰੇਲੂ `ਜੀਵਨ ਵਲ ਪਰਤ 
` : : (ਦਰ ਉਸ ਵੀਰਾਂਗਨਾ ਦਾ ਪਿਆਰਾ ਨਾਂ ਹੈ 
`-. ੫੬ ਆ ਦੁਨੀਆਂ ਦੇ ਇਤਿਹਾਸ ਵਿਚ ਅਜੇ ਤਕ ਕਿਧਰੇ ਮਿਸਾਲ 
6. ਸੁਧਾਰ 

ਗੀਤ ਦੇ ਇਸ ਪੜਾ ਉਤੇ ਆ ਕੇ ਕੇਨਾ ਰਾਮ ਨੇ ਆਪਣੀ 

ਤ੍ਰੀਮਤਾਂ ਵਾਂਗ ਉਚੀ ਉਚੀ ਰੋਣ ਲਗ ਪਿਆ । ਅਖ਼ੀਰ ਪਰੇ ਮਵੀ ਹਾ ਪਿ 
'ਉਸ ਨੇ ਕਿਹਾ ''ਹੇਂ ਬ੍ਰਾਹਮਣ ਜੋ ਕੁਝ ਤੂੰ _ਗਾਵਿਆ ਹੈ ਉਹ ਮੁੜ ਮੁੜ ਕੇ ਗਓ” ਉਹ ਕੁਝ ਰੁਕ 
ਗਿਆ, ਕੇਵਲ ਆਪਣੀ ਆਵਾਜ਼ ਠੀਕ ਕਰਨ ਲਈ ਜਿਹੜੀ ਹੰਝੂਆਂ ਕਰਕੇ _ਭਰੜਾਈ ਹੋਈ ਸੀ । 
ਫਿਰ ਉਸ ਬੰਗਸ਼ੀ ਨੂੰ ਕਿਹਾ : ਮੈਂ ਆਪਣੇ ਆਪ ਨੂੰ ਤੇਰੇ ਹਵਾਲੇ ਕਰਦਾ ਹਾਂ, ਹੇ ਬ੍ਰਾਹਮਣ ! ਮੈ” 
ਏਨੀ ਦੌਲਤ ਇਕੱਠੀ ਕਰ ਲਈ ਹੈ ਜਿਸ ਉਤੇ ਇਕ ਟੱਬਰ ਕਈ ਪੁਸ਼ਤਾਂ ਲਈ ਗੁਜ਼ਾਰਾ _ਕਰ 
ਸਕਦਾ ਹੈ । ਇਹ ਸਭ ਕੁਝ ਮੈ” ਤੈਨੂੰ ਭੇਟ ਕਰਦਾ ਹਾਂ । ਤੈਨੂੰ ਬੂਹੇ ਜਾ ਕੇ ਮੰਗਣ ਦੀ ਕੋਈ ਲੌੜ 
ਨਹੀਂ । ਮੇਰੇ ਉੜੇ ਕਿਰਪਾ ਕਰ ਅਤੇ ਮੈਨੂੰ ਇਹ ਦੱਸ ਕਿ ਮੈ” ਗੁਨਾਹਾਂ ਤੋਂ" ਕਿਵੇ ਬਚ ਸਕਦਾ 
ਹਾਂ । ਜਵਾਬ ਵਿਚ ਬੈਗਸ਼ੀ ਨੇ ਕਿਹਾ, “ਸੈਂ ਮਨਸਾ ਦੇਵੀ ਦੀ ਉਸਤਤ ਗਾਉ'ਦਾ ਹਾਂ ਮੈ ਅਤੇ 
ਮੇਰੇ ਧਰਮੀ ਸਰੋਤੇ ਜੋ ਥੋੜੀ ਬਹੁਤ ਦਡਣਾ ਮੈਨੂੰ ਦੇਦੇ ਹਨ ਮੰ“ ਉਸ ਨਾਲ ਗੁਜ਼ਾਰਾ ਕਰਦਾ 
ਹਾਂ। ਸੈ ਉਸ ਧਨ ਦੀ ਭਾਲ ਵਿਚ ਹਾਂ ਜਿਸ ਦੇ ਸਮ੍ਣੇ ਤੇਰੀ ਢੌਲਤ ਫਸ ਤਰ੍ਹਾਂ ਹੈ ਜਿਵੇ 
ਹੀਰੇ ਦੇ ਸਾਮਣੇ ਸਿੱਕਾ । ਮੈ” ਇਕ ਈਮਾਨਦਾਰ ਬ੍ਰਾਹਮਣ ਆਕ/ਜੀਉਣਨੀ ਡੇ ਰਗ 
ਹਾਂ । ਮੈ ਸੌਸਾਰਕ ਪਦਾਰਥਾਂ ਨੂੰ ਲੰ` ਕੇ ਕੀ ਕਰਾਂਗਾ ? ਨਹੀਂ ਜੋ_ੁਝ ਤ੍ਰੈ ਬੇ-ਗੁਨਾਹ ਬੰਦਿਆਂ 
ਦੀ ਹੱਤਿਆ ਕਰ ਕੇ ਲਿਆ ਹੈ ਮੈ ਉਸ ਨੂੰ ਅੋਂ-ਲੈ ਕੇ ਆਪਣੇ ਹੱਥ ਸੋਲੋ ਨਹੀਂ ਕਰਠਾ 


191 


ਚਾਹੁੰਦਾ ।” 

ਉਸ ਵੇਲੇਂ ਕੇਨਾ ਰਾਮ ਨੇ ਆਪਣੇ ਆਪ_ ਨੂੰ ਨਿਆਸਰਾ ਅਨੁਭਵ ਕਰਕੇ ਆਪਣੇ ਆਲੋ 
ਦੁਆਲੇ ਵੇਖਿਆ । ਉਸ ਨੂੰ ਆਪਣੇ ਸਾਹਮਣੇ ਹਨੇਰਾ ਲਗਾਂ । _ਉਸ ਨੈ ਆਪਣੇ ਬੀਤੇ ਜੀਵਨ 
ਉਤੇ ਵਿਚਾਰ ਕੀਤੀ ਅਤੇ ਉਸਦੇ ਬਾਲਪਨ ਦੀ ਯਾਦ ਕਰਕੇ ਉਸ ਨੂੰ ਬਹੁਤ ਦੁਖੀ ਕੀਤਾਂ । “ਮੈਨੂੰ 
ਆਪਣੇ ਮਾਤਾ ਪਿਤਾ ਦੀ ਸੰਭਾਲ ਨਹੀਂ । ਮੈਨੂੰ ਸਚਾਈ ਦੇ ਮਾਪਿਆਂ ਤੋਂ ਵਾਂਜੇ ਹੋ ਜਾਣ ਤੋ” 
ਪਿਛੋਂ ਮੈਂ ਆਪਣੇ ਮਾਮਾ ਦੇ ਘਰ ਸ਼ਰਨ ਲਈ । ਉਸ ਨੇ ਕਾਲ ਦੇ ਦਿਨਾਂ ਵਿਚ ਮੈਨੂੰ ਚੌਲਾਂ 
ਦੋ ਪੰਜ ਕਟਿਆਂ ਲਈ ਵੇਚ ਦਿਤਾ । ਬੁਰੇ ਆਦਮੀਆਂ ਨਾਲ ਮੇਰੀ ਸੰਗਤ ਹੋਂ ਗਈ ਤੇ ਓਦੋਂ” 
ਤੋਂ ਇਸ ਜੌਗਲ ਵਿਚ ਡਾਕੂ ਬਣ ਕੇ ਰਹਿੰਦਾ ਹਾਂ । ਮੌਰੇ ਤੋ ਡਰਦੇ ਬਿਉਪਾਰੀ ਇਸ ਇਲਾਕੇ 
ਵਿਚ ਆਪਣੀਆਂ ਬੇੜੀਆਂ ਨਹੀਂ ਚਲਾਂਦੇ । ਹਾਏ ! ਜਦੋਂ” ਮੈ ਮਰਾਂਗਾ ਤਾਂ ਮੈਰੀ ਦੌਲਤ ਕਿਸੇਂ 
ਕੰਮ ਨਹੀਂ ਆਵੇਗੀ । ਮੈਂ` ਆਪਣਾ ਸਾਰਾ ਧਨ ਜਿੰਨਾ ਵੀ ਮੈ” ਸਾਰੇ ਜੀਵਨ ਵਿਚ ਇੱਕਠਾ ਕਰ 
ਜਕਿਆ ਹਾਂ, ਉਸ ਦਰਿਆ ਵਿਚ ਸੁਟ ਦਿਆਂਗਾ ਅਤੇ ਆਪ ਵੀ ਵਿਚੇ ਡੁਬ ਕੇ ਮਰ ਜਾਵਾਂਗਾ । ਕੋਨਾ 
ਰਾਮ ਦੇ ਭਾਵ ਇਸ ਵੇਲੇ ਤੀਬਰਤਾ ਦੀਆਂ ਸਿਖਰਾਂ ਛੌਹ ਰਹੋ ਸਨ । ਉਸ ਨੇ ਆਪਣੇ ਆਦਮੀਆਂ 
ਨੂੰ ਹੁਕਮ ਦਿੱਤਾ ਕਿ ਕੂਹ ਉਸ ਦਾ ਧਰਤੀ ਹੇਠ ਦਬਿਆ ਸਾਰਾ ਧਨ ਪੁਟ ਕੇ ਲਿਆਉਣ । ਇਹ 
ਘੜਿਆਂ ਵਿਚ ਪਿਆ ਉਸ ਦੇ ਸਾਮਣੇ ਲਿਆਂਦਾ ਗਿਆ । ਕੇਨਾ ਰਾਮ ਨੇ ਨੌੜੇ ਵਗਦੇ ਦਰਿਆ 
ਵਲ ਵੇਖਿਆ ਅਤੇ ਇਕ ਇਕ ਕਰਕੇ ਸਾਰੇ ਘੜੇ ਉਸ ਵਿਚ ਸੁਟੀ ਗਿਆ ਜਿੰਨਾ ਚਿਰ ਉਹ 
ਸਾਰੇ ਮੁਕ ਨਾ ਗਏ । ਉਹ ਬਲਵਾਨ ਪੁਰਸ਼ ਦਬਾ ਦਬ ਹੰਝੂ ਵਹਾ ਰਿਹਾ ਸੀ ਅਤੇਂ ਘੋਰ ਪਸਚਾ= 
ਤਾਪ ਵਿਚ ਆਪਣੇ ਆਪ ਨੂੰ ਚੱਕ ਵਢ ਰਿਹਾ ਸੀ ਅਤੇ ਵਾਲ ਪੂਟ ਰਿਹਾ ਸੀ । ਉਸ ਨੇ ਆਪਣੀ 
ਤਲਵਾਰ ਨੰਗੀ ਕਰਕੇ ਕਿਹਾ, ''ਹੇ ਮੇਰੇ ਸਵਾਮੀ ਵੇਖ, ਮੈ” ਆਪਣੇ ਪਾਪ ਧੋਣ ਲਈ ਤੋਰੇ 
`ਸਾਮੂਣੇ ਆਪਣੀ ਹੱਤਿਆ ਕਰ ਲਵਾਂਗਾ ।'” 


ਬੈਗਸ਼ੀ ਨੇ ਉਸ ਉਤੇ ਦਇਆ ਕੀਤੀ ਅਤੇ ਚੂੰਕਿ ਉਹ ਦਿਲੋਂ ਮਨੋ-ਪਸ਼ਚਾਤਾਪ ਕਰ 
ਰਿਹਾ ਸੀ ਉਸ ਨੇ ਉਸ ਨੂੰ ਆਪਣਾ ਆਪ ਸੁਧਾਰਨ ਲਈ ਚੰਗੀ ਸਿਖਿਆ ਦਿੱਤੀ । ਕੇਨਾ ਰਾਮ 
ਦੀ ਆਵਾਜ਼ ਬੜੀ ਮਿੱਠੀ ਸੀ । ਸਮਾਂ ਪਾ ਕੇ ਉਹ ਬੰਗਸ਼ੀ ਦਾ ਬੜਾ ਪਕਾ ਚੇਲਾ 'ਬਣ ਗਿਆ ਅਤੇ 
ਮਨਸਾ ਦੇਵੀ ਦੇ ਭਜਨ ਗਓ ਕੇ ਗੁਜ਼ਾਰਾ ਕਰਦਾ ਰਿਹਾਂ । ਚੰਦਰਾਵਤੀ ਦਸਦੀ ਹੈ ਕਿ ਉਸ ਦੋਂ 
ਮਹਾਨ ਤਿਆਗ ਅਤੇ ਸੁਚੇ ਜੀਵਨ ਦੀ ਛੇਤੀ ਹੀ ਲੌਕ ਬਹੁਤ ਕਦਰ ਕਰਨ ਲਗ ਪਏ । ਕੀਰਤਨ 
ਕਰਦਿਆਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਅਤੇ ਇਸ ਤਰ੍ਹਾਂ ਮਸਤਾਨਾ ਰੋ ਕੇ ਨਚਦਾ 
ਸੀ ਜਿਵੇ“ ਇਸ ਦੁਨੀਆਂ ਦਾ ਕੁਝ _ਪਤਾ ਹੀ_ਨਾ_ਹੌਵੇ--ਬਸ ਆਪਣੇ ਰੈਗ ਵਿਚ ਗੁਆਚਾ 
ਰੋਇਆ । ਜਿਨ੍ਹਾਂ ਲਈ ਉਹ ਇਕ ਹਊਆ ਹੁੰਦਾ ਸੀ ਉਹ ਹੁਣ ਉਸ ਕੇਲ ਮਨਸਾ ਦੇਵੀ ਦੇ ਸੰਦਰ 
ਗੀਤ ਸੁਣਨ ਦੀ ਇਛਾ ਲੈ ਕੇ ਆਉ'ਦੇਂ ਅਤੇ ਇਹ ਗਾਇਕ ਜੋ ਕਵੀ ਇਕ ਬਦਮਾਸ਼ ਜੀ, ਏਨਾ 
ਦਰਦ ਪੈਂਦਾ ਕਰਦਾ ਕਿ ਸ਼ੁਣਨ ਵਾਲਿਆਂ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ, ਇਸ ਤਰ੍ਹਾਂ ਇਕ 


152 


ਪਵਿਤ੍ਰ ਜੀਵਨ ਦੇ ਪ੍ਰਭਾਵ ਨੇ ਇਕ ਪਥਰ ਨੂੰ ਇਕ ਨਰਮ ਦਿਲ ਇਨਸਾਨ ਬਣਾ ਦਿਤਾ । 

ਜਦੋਂ ਉਹ ਗਾਉਂਦਾ ਸੀ .ਤਾਂ ਇਸ ਤਰ੍ਹਾਂ ਲਗਦਾ ਸੀ ਕਿ ਬਿਰਖ ਵੀ ਸੁਣ ਕੇ ਕੀਲੋਂ 
ਗਏ ਹਨ ਅਤੇ ਤ੍ਰੋਲ ਦੇ ਰੂਪ ਵਿਚ ਹੰਝੂ ਵਹਾ ਰਹੋ ਹਨ । “'ਬੈਗਸ਼ੀ ਦੀ ਧੀ ਚੰਦਰਾ ਇਓ” 
ਲਿਖਦੀ ਹੈ ।”” 


ਰੂਪਵਤੀ 


(ਇਹ ਕਥਾ ਸਚਾਈ ਦੇ ਇੰਨੀ ਨੋੜੇ ਹੈ ਕਿ ਅੰਗ੍ਰੇਜ਼ੀ ਵਿਚ ਛਾਪਣ ਲਗਿਆਂ ਨਾਇਕ ਅੰਤੇ 
ਨਾਇਕਾ ਦੇ ਨਾਂ ਬਦਲਣੇ ਪਏ ਹਨ । ਇਹ ਘਟਨਾ ਸਤਾਰ੍ਹਵੀਂ' ਸਦੀ ਦੇ ਪਿਛਲੇ ਅਧ ਵਿਚ 
ਰੋਈ । ਇਹ ਵਰਨਣ ਜਿਸ ਵਿਚ ਨਾਇਕਾ ਦਾ ਵਿਆਹ ਰਾਜੇ ਦੀ ਮਰਜ਼ੀ ਨਾਲ ਹੋਇਆਂ “ 
ਲਿਖਿਆ ਹੈ ਗਲਤ ਜਾਪਦੀ ਹੈ । ਕਈ ਲੌਕ-ਕਥਾਵਾਂ ਵਿਚ ਰਾਜਿਆਂ ਵਲੋਂ” ਇਹ ਪ੍ਰਣ ਕੀਤਾ 
ਮਿਲਦਾ ਹੈ ਕਿ ਉਹ ਆਪਣੀ ਧੀ ਨੂੰ ਉਜੇ ਆਦਮੀ ਨਾਲ ਵਿਆਹ ਦੋਣਗੇ ਜਿਸ ਨੂੰ ਉਹ ਕਿਸੇ 
ਖਾਸ ਸਵੇਰ ਨੂੰ ਸਭ ਤੋ" ਪਹਿਲਾਂ ਵੇਖਣਗੇ । ਇਸ ਖਿਆਲ ਨੂੰ ਮਲ ਜੋਰੀ ਇਸ ਕਥਾ ਨਾਲ 
ਜੋੜ ਲਿਆ ਗਿਆ ਹੈ ਤਾਂ ਜੋ ਇਹ ਲੌਕਾਂ ਨੂੰ ਵਧੋਰੀ_ ਖਿਚ ਪਾ ਸਕੇ । ਦੂਸਰਾ ਵਰਨਣ ਠੀਕ 
ਲਗਦਾ ਹੈ । ਜੇ ਰਾਜਾ ਨਵਾਬ ਨੂੰ ਨਾਂਹ ਕਰਦਾ ਤਾਂ ਰਾਜ ਗਵਾ ਬਹਿੰਦਾ ਤੇ ਜੇ ਹਾਂ ਕਰਦਾ 
ਅਤੇ ਆਪਣੀ ਧੀ ਨੂੰ ਨਵਾਬ ਨਾਲ ਵਿਆਹ ਦੋਦਾ ਤਾਂ ਧਰਮ ਵਿਚੋਂ“ ਖਾਰਜ ਹੁੰਦਾ ਅਤੇ ਸਾਕਾਂ 
ਅੰਗਾਂ ਤੋਂ ਵੀ ਜਾਂਦਾ । ਇਸ ਦਸ਼ਾ ਵਿਚ ਰਾਣੀ ਨੇ ਆਪਣੀ ਅਕਲ ਨਾਲ ਇਕ ਸਬੀਲ ਬਣਾ 
ਕੇ ਰਾਜੇ ਨੂੰ ਬਚਾਇਆ । ਰਾਣੀ ਨੌ ਅਧੀ ਰਾਤੀ' ਕੁੜੀ ਮਹਿਲਾਂ ਦੇ ਇਕ ਸ੍ਰੰਦਰ ਅਤੇ ਸਜੀਲੋਂ 
ਸੇਵਾਦਾਰ ਦੇ ਲੜ ਲਾ ਕੇ ਟੌਰ ਦਿੱਤੀ । ਕਿਸੇ ਨੂੰ ਇਸ ਗੱਲ ਦਾ ਪਤਾ ਨਾਂ ਲਗਣ ਦਿੱਤਾ । 
ਰਾਜਕੁਮਾਰੀ ਦੇ ਇਕ ਨੌਕਰ ਨਾਲ ਨੱਸ ਜਾਣ ਉਤੋਂ ਸੁਭਾਵਕ ਹੀ ਬਹੁਤ ਰੌਲਾ ਪਿਆਂ ਤੇ ਬੜੀ 
ਬਦਨਾਮੀ ਹੋਈ ਪਰ ਇਸ ਨਾਲ ਰਾਜਾ ਇਕ ਮਹਾਨ ਖਤਰੇ ਚੋਂ ਬਚ ਗਿਆ 1 ਨਵਾਬ ਨੂੰ 
ਗੁਸੇ ਹੌਣ ਦੀ ਥਾਂ, ਉਸ ਨਾਲ ਹਮਦਰਦੀ ਹੋ ਗਈ । ਕੁਝ ਚਿਰ ਪਿੱਛੋ" ਰਾਜੇ ਦੇ ਹੁਕਮ ਨਾਲ 
ਮਦਨ ਨੂੰ ਕੈਦ ਕਰ ਲਿਆ ਗਿਆ । ਰੂਪਵਤੀ ਇਹ ਸੁਣ ਕੇਂ ਛੇਤੀ ਨਾਲ ਮਹਿਲੀ' ਅਪੜ ਗਈ 
ਤਾਂ ਜੌ ਤੈਸ਼ ਵਿਚ ਆਏ ਰਾਜੇ ਤੱ“ ਮਦਨ ਨੂੰ ਛੁੜਾਵੇ । ਨਵਾਬ ਨੂੰ ਵੀ ਹੁਣ ਕੁੜੀ ਵਿਚ 
ਕੋਈ ਦਿਲਚਸਪੀ ਨਹੀ” ਰਹਿ ਹੋਣੀ । ਹੁਣ ਰਾਜੇ ਨੂੰ ਸਾਰੀ ਗਲ ਦਸ ਦਿੱਤੀ ਗਈ ਤੇ ਵਿਆਹ 
ਕਰ ਦਿੱਤਾ ਗਿਆ । ਪਰ ਚੂੰਕਿ ਜਵਾਈ ਨੀਵੀਂ ਜਾਤ ਦਾ ਸੀ ਇਸ ਲਈ ਦੋ ਸੌ ਸਾਲ ਲੰਘ 
ਜਾਣ ਪਿਛੋਂ ਵੀ ਉਝਾਂ ਤੁਹਮਤਾਂ ਲਗਦੀਆਂ ਰਹੀਆਂ ।) 


136 


ਉਸ ਨੇ ਦਸ ਹਜ਼ਾਰ ਰੂਪੈ ਵੀ ਨਵਾਬ ਨੂੰ ਨਜ਼ਰ ਦੇਣ ਲਈ ਲਏ । ਰਾਗੀਆਂ ਅਤੇ_ਸਾਜ਼ਿਦਿਆਂ 
ਦਾ ਇਕ ਜਥਾ ਵੀ ਉਸ ਦੇ ਨਾਲ ਸੀ । 

ਟੁਰਨ ਲੱਗਿਆਂ ਰਾਜੇ ਨੇ ਰਾਣੀ ਤੋਂ ਵਿਦਾਇਗੀ ਲਈ ਅਤੇ ਆਪਣੀ ਇਕੋ ਇਕ ਧੀ 
ਨੂੰ ਉਸ ਦੀ ਸੰਭਾਲ ਵਿਚ ਛੱਡਦਿਆਂ ਹੋਇਆਂ ਕਈ ਪਕੀਆਂ ਕੀਤੀਆਂ । ਉਸ ਇਕੱਤਰ ਹੋਏ 
ਸ਼ਹਿਰੀਆਂ ਤੌਂ ਵੀ ਵਿਦਾਇਗੀ ਲਈ ਅਤੇ ਧਾਰਮਿਕ ਗੁਣਾਂ ਵਾਲੋਂ ਕਈ ਕੰਮ ਕਰਕੇ ਜਿਵੇ” 
ਦਾਨ ਲਈ ਅਤੇ ਧਾਰਮਕ ਕੰਮਾਂ ਲਈ ਮਾਇਆ ਦੋ ਕੇ, ਆਪਣੀ ਬੇੜੀ ਟੌਰ ਲਈ । ਹਵਾ ਹੱਕ 
ਵਿਚ ਹੌਣ ਕਰਕੇ ਇਹ ਵਹਾਓ ਦੀ ਉਲਟ ਵੀ ਤੋਜ਼ੀ ਨਾਲ ਚਲਦੀ ਸੀ । ਉਹ ਦਰਿਆ ਦੇ 
ਦੋਹਾਂ ਪਾਸਿਆਂ ਉਤੋਂ ਪਿੰਡ ਵੇਖਕੇ ਬੜਾ ਪ੍ਰਸੈਨ ਹੋਵਿਆ ਅਤੇ ਫੁਲੋਸ਼ਵੇਰੀ ਦ' ਰਸਤਾ ਮੁਕਾ ਕੇ 


ਨਰੈਸੰਦਾ ਦੇ ਮੂੰਹ ਉਤੇ ਆ ਗਿਆ । ਉਸ ਉਹ ਦਰਿਆ ਵੀ ਮੁਕਾ ਲਿਆਂ _ਅਤੇ ਇਕ ਹੌਰ . 


ਵਿਚ ਪ੍ਰਵੇਸ਼ ਕੀਤਾ ਜਿਸ ਨੂੰ ਘੋਰਤੌਰਾ ਆਖਦੇ ਹਨ । ਇਹ ਦਰਿਆ ਵੀ ਲੰਘ ਕੇ ਉਹ ਮੇਘਨਾਂ ਨਾਂ 
ਦੀ ਪਿਆਰੀ ਨਦੀ ਤਕ ਪਹੁੰਚ ਗਿਆ । ਉਸ ਵਿਚ ਲਹਿਰਾਂ ਅੰਨ੍ਹੇਵਾਹ ਨਾਚ ਕਰ ਰਹੀਆਂ 
ਸਨ, ਗੁਸੇ ਵਿਚ ਜਿਵੇ ਝਗ ਛੱਡ ਰਹੀਆਂ ਹੋਣ । ਜਦੋ“ ਉਹ ਜ਼ੌਰ ਨਾਲ ਆ ਕਿ ਕੰਢਿਆਂ ਨਾਲ 
ਵਜਦੀਆਂ ਤਾਂ ਕਦੀ ਕਦੀ ਕੌਢੇ ਟੁਟ ਜਾਂਦੇ । ਤਿੰਨ ਮਹੀਨੇ ਰਾਜਾਂ ਇਨ੍ਹਾਂ ਪਾਣੀਆਂ ਵਿਚ ਰਿਹਾ 
ਅਤੇ ਚੌਥੇ ਮਹੀਨੇ ਉਹ ਨਵਾਬ ਦੇ ਸ਼ਹਿਰ ਪਹੁੰ ਚ ਗਿਆ । 

ਰਾਜੇ ਦੇ ਆਦਮੀ ਉਸ ਦੀਆਂ ਭੇਟਾਵਾਂ ਦਰਬਾਰ ਵਿਚ ਲੌ ਗਏ । ਅਬਰਕ ਦੀਆਂ ਸੰ ਦਰ 
ਕੈਘੀਆਂ, ਦੇਦ ਖਦ ਦੀਆਂ ਚੌਕੀਆਂ ਜਿਹੜੀਆਂ ਰਾਜਾ ਆਪਣੇ ਨਾਲ ਲਿਆਇਆ ਸੀ, ਉਸ 
ਸ਼ਹਿਰ ਵਿਚ ਪਹਿਲਾਂ ਕਦੀ" ਕਿਸੇ ਵੇਖੀਆਂ ਹੀ ਨਹੀ” ਸਨ । ਨਵਾਬ ਉਨ੍ਹਾਂ ਨੂੰ ਵਡਮੁਲੀਆਂ 
ਵਸਤੂਆਂ ਗਿਣਦਾ ਸੀ _। ਉਹ ਰਾਜੇ ਤੱ ਦਸ ਹਜ਼ਾਰ ਰੁਪਿਆ ਵੀ ਮਿਲਣ ਉਤੇ ਬੜਾ ਖੁਸ਼ 
ਹੋਇਆ ਅਤੇ ਸ਼ਹਿਰ ਵਿਚ ਉਸਦੇ ਰਹਿਣ ਲਈ ਵਧੀਆ ਨਿਵਾਸ ਸਥਾਨ ਨੀਯਤ ਕਰਨ ਦਾ 
ਹੁਕਮ ਦੇ ਦਿੱਤਾਂ । ਉਥੇ ਰਾਜਾ ਕੁਝ 'ਚਿਰ ਖੁਸ਼ੀ ਖੁਸ਼ੀ ਰਿਹਾ । ੨ 

ਇਸ ਤਰ੍ਹਾਂ ਇਕ ਦੋ ਅਤੇ ਤਿੰਨ ਮਹੀਨੇ ਲੰਘ ਗਏ ਫਿਰ ਹੌਰ ਸਮਾਂ ਲੰਘਦਿਆਂ ਲੰਘ- 
ਦਿਆਂ ਪ੍ਹਰਾਂ ਵਰ੍ਹਾ ਲੰਘ _ਗਿਆ, ਇਕ ਹੋਰ ਵਰ੍ਹਾ ਲੰਘ ਗਿਆ ਅਤੇ ਰਾਜਾ ਅਜੇ ਵੀ ਮੁੜ ਕੇ 
ਘਰ ਨਾ ਗਿਆ ਤਾਂ ਰਾਣੀ ਨੂੰ ਫਿਕਰ ਪੁੰ ਗਿਆ । ਉਸ ਨੂੰ ਭੈੜੇ ਭੈੜੇ ਸੁਪਨੇ ਆਉਂਦੇ । ਏਨੇ 
ਚਿਰ ਨੂੰ ਉਸ ਦੀ ਧੀ ਜਵਾਨ ਹੋ ਗਈ ਸੀ ਅਤੇ ਉਸ ਨੇ ਆਪਣਾ ਚੌਧਵਾਂ ਵਰ੍ਹਾ ਵੀ ਪੂਰਾ ਕਰ 
ਲਿਆ ਸੀ । ਉਹ ਅਜੇ ਕੁਆਰੀ ਸੀ । ਆਂਢੀ ਗੁਆਂਢੀ ਸਿਰ ਮਾਰਦੇ ਅਤੇ ਉਸ ਢਿੱਲ ਦੇ 
ਵਿਰੁਧ ਘੁਸਰ ਮੂਸਰ ਕਰਦੇ, ਇਹ ਗਲ ਉਨ੍ਹਾਂ ਦੀ ਗੰਭੀਰ ਗਲ ਬਾਤ ਦਾ ਵਿਸ਼ਾ ਹੀ ਬਣ 
ਗਈ । ਰਾਣੀ ਨੇ ਇਹ ਸਭ ਕੁਝ ਸੁਣਿਆ । ਕੁੜੀ ਮੁਟਿਆਰ ਹੋ ਗਈ ਸੀ ਪਰ ਅਜੇ ਤਕ ਉਸ 
ਦੇ ਵਿਆਹ ਦੀ ਕੋਈ ਗਲ ਬਾਤ ਨਹੀਂ” ਸੀ । ਰਾਣੀ ਆਪਣੀ _ਧੀ ਸਦਕਾ ਫਿਕਰ ਨਾਲ ਬੇਹਾਲ 
ਹੋਈ ਦਿਨ ਰਾਤ ਦੁਖੀ ਰਹਿੰਦੀ । 

ਫ਼ਿਰ ਸੋਚ ਸੋਚ ਕੇ ਉਸ ਨੇ ਰਾਜੇ ਨੂੰ ਇਕ ਚਿਠੀ ਲਿਖੀ । ਇਸ ਵਿਚ ਪਹਿਲਾਂ ਉਸ ਨੇ 
ਨਮਸਕਾਰ ਕੀਤੀ ਅਤੇ ਫਿਰ ਰਾਜ ਭਾਗ ਦਾ ਜੋ ਹਾਲ ਸੀ _ਦਜਿਆ । ਚਿੱਠੀ ਦਾ ਅਤ ਇਸ ਤਰ੍ਹਾਂ 


137 


ਕੀਤਾ, ''ਤੁਹਾਨੂੰ ਸਾਡੇ ਕੋਲ ਗਿਆਂ ਤਿੰਨ ਸਾਲ ਹੋ ਗਏ ਹਨ । ਏਨਾਂ ਚਿਰ ਤ੍ਰਸਾਂ ਇਹ ਪਤਾ 
ਕਰਨ ਦੀ ਪਰਵਾਹ ਨਹੀਂ ਕੀਤੀ ਕਿ ਤੁਹਾਡੀ ਲੜਕੀ ਦਾ ਕੀ_ਹਾਲ ਹੈ । ਉਹ ਹੁਣ ਮੁਟਿਆਰ 
ਹੋਈ ਹੈ ਤੋ ਗਵਾਂਢੀ ਬੜੀਆਂ ਗੱਲਾਂ ਬਣਾਂਦੇ ਹਨ । ਮੈ' ਮਾਂ ਹੋ ਕੇ ਇਹ ਸਭ ਕੁਝ ਕਿਵੇ“ ਸਹਾਰ 
ਸਕਦੀ ਹਾਂ ? ਜੇ ਇਕ ਲੜਕੀ ਦਾ ਉਸ ਦੇ ਜਵਾਨ ਹੋਣ ਉਤੇ ਵਿਆਹ ਨਾ ਕੀਤਾ ਜਾਵੇਂ ਤਾਂ ਉਸ 
ਦੇ ਮਾਪਿਆਂ ਦੇ ਸਾਰੇ ਧਾਰਮਿਕ ਗੁਣ ਨਾਸ_ ਹੋ ਜਾਂਦੇ ਹਨ । ਜਦੋ ਇਹ ਚਿਠੀ ਤੁਹਾਨੂੰ ਮਿਲੋ ਤਾਂ 
ਇਕ ਪਲ ਵੀ ਹੋਰ ਨਾ ਠਹਿਰਨਾ ਸਗੋ ਇਕ ਦਮ ਘਰ ਆ ਜਾਣਾ ।'” 

ਇਹ ਚਿੱਠੀ ਲਿਖਕੇ ਉਸ ਨੇ ਇਕ ਨੌਕਰ ਦੇ ਹਥ ਫੜਾਈ ਅਤੇ ਉਸਨੂੰ ਮੁਰਸ਼ਿਦਾਬਾਂਦ 
ਭੇਜ ਦਿੱਤਾ ! ( 

ਇਕ ਜੋਤਸ਼ੀ ਆਪਣੀਆਂ ਪੁਰਾਣੀਆਂ ਪੌਥੀਆਂ ਲੈ ਕੇ ਆਇਆ ਅਤੇ ਬੜੀ ਮਿਹਨਤ ਨਾਲ 
-ਉਸ ਮੁਟਿਆਰ ਦੇ ਸੰਜੋਗ ਲੱਭੇ । ਉਸਨੇ ਆਪਣਾ ਗਿਆਨ ਇਨ੍ਹਾਂ ਸ਼ਬਦਾਂ ਵਿੱਚ ਦਸਿਆ “ਇਹ 
ਇਕ ਪਰੀ ਜਾਂ ਅਪੁਸਰਾ ਵਾਂਗ ਸੰ ਦਰ ਹੈ ! ਜਦੋਂ ਮੈ ਇਸ ਦੇ ' ਲਿਖੇ ਚੰਗੇਂ ਭਾਗਾਂ ਦਾ ਵਰਨਣ 
ਕਰਨ ਲਗਦਾਂ ਹਾਂ ਤਾਂ ਸ਼ਬਦ ਮੁਕ ਜਾਂਦੇਂ ਹਨ । ਇਸ ਦਾ ਵਿਆਹ ਜ਼ਰੂਰ ਹੀ ਇਕ ਰਾਜਕੁਮਾਰ 
ਨਾਲ ਹੋਵੇਗਾ ਅਤੇ ਇਹ ਉਸ ਦੀ ਪਟਰਾਨੀ ਬਣੇਗੀ ।” ਇਕ ਹੌਰ ਜੌਤਸ਼ੀ ਨੇ ਇਸ ਤਰ੍ਹਾਂ ਕਿਹਾ 
“ਇਹ ਬੜੀ ਸੁਸ਼ੀਲ ਹੈ । ਇਹ ਵੀ ਬੜਾ ਸ਼ੁੰਭ ਸਗਨ ਹੈ । ਇਸ ਦੋ ਸੰਦਰ ਭਰਵੱਟੋਂ ਸਾਫ ਅਤੇ ' 
ਵਖਰੇ ਹਨ । ਇਸ ਦਾ ਮਥਾ ਚੌੜਾ ਅਤੇ ਦੰਦ ਮੋਤੀਆਂ ਦੀ ਲੜੀ ਵਰਗੇ ਹਨ । ਮੈ” ਇਹ ਭਵਿੱਖ 
ਬਾਣੀ ਕਰਦਾ ਹਾਂ ਕਿ ਦਖਣ ਤੱ“ ਇਕ ਸੌਦਾਗਰ ਇਸ ਨਾਲ ਵਿਆਹ ਕਰੇਗਾਂ ਅਤੇ ਇਕ ਸੌ ਗੋਲੇ 
ਇਸ ਦੇ ਪੈਰ ਧੋਣਗੇ ।” 

ਇਕ ਹੌਰ ਜੋਤਸ਼ੀ ਨੇ ਕਿਹਾ “ਇਕ ਵਡੋਂ ਭਾਗਾਂ ਵਾਲੀ ਕੁੜੀ ਦੇ ਸਾਰੇ ਚਿੰਨ੍ਹ ਇਸ ਵਿਚ 
ਹਨ । ਇਸ ਦੇ ਪੈਰ ਕੰਵਲ ਦੀਆਂ ਕਲੀਆਂ ਵਰਗੇ ਹਨ । ਜਦੋਂ ਇਹ ਟੁਰਦੀ ਹੈ ਤਾਂ ਇਸ ਦੇ 
ਧੈਂਰ ਸਾਫ ਪੈੜ ਛਡਦੇ ਹਨ । ਇਸ ਦੇ ਪੈਰ ਦੀ ਤਲੀ ਵਿਚ ਕੋਈ ਨਿਵਾਨ ਨਹੀਂ । ਇਸ ਦਾ 
ਲਾੜਾ ਉਤਰ ਵਲੋਂ' ਆਵੇਗਾ । ਸਾਰੇ ਸਗਨ ਬਹੁਤ ਹੀ ਚੰਗੇ ਹਨ ਅਤੇ ਮੈ” ਭਵਿੱਖ ਬਾਣੀ 
ਕਰਦਾ ਹਾਂ ਕਿ ਇਸ ਦਾ ਦਰਜਾ ਮਹਾਰਾਣੀ ਤੋ ਘਟ ਨਹੀਂ' ਹੋਵੇਗਾ ।'” 

ਇਕ ਹੌਰ ਜੋਤਸ਼ੀ ਨੇ ਚੰਗੀ ਤਰ੍ਹਾਂ ਉਸ ਦੇ ਹਥਾਂ ਦੀਆਂ ਤਲੀਆਂ_ ਵੇਖ ਕੇ ਕਿਹਾ, 
“ਜਨਾ ਵਿਸ਼ਵਾਸ ਮੈਨੂੰ ਆਪਣੇ ਜਿਉਂਦੇ ਹੋਣ ਉਤੇ ਹੈ ਉਨੇ ਹੀ ਵਿਸ਼ਵਾਸ ਨਾਲ ਮੈ” 
ਕਹਿੰਦਾ ਹਾਂ ਕਿ ਇਜ ਕੁੜੀ ਦਾ ਵਿਆਹ ਇਕ ਰਾਜਕ੍ਰਮਾਰ ਨਾਲ ਹੋਵੇਗਾ । _ਇਸ ਦਾ 
ਮੁਖੜਾ ਕਿੰਨਾ ਸੁੰਦਰ ਹੈ । ਕੰਵਲ ਨਾਲੋਂ ਵੀ ਸੁੰਦਰ ਹੈ । ਇਸ ਦੀਆਂ ਗੱਲਾਂ ਉਤੇ 
ਲਾਲੀ ਭਾਹ ਮਾਰਦੀ ਹੈ ਅਤੇ ਵਿਸ ਦਾ ਰੰਗ ਚੰਦ ਦੀਆਂ ਕਿਰਨਾਂ ਵਰਗਾ ਹੈ । ਇਸ ਦਾ ਕੋਈ 
ਵੀ ਨਿੱਛੱਤ੍‌ ਮਾੜਾ ਨਹੀਂ--ਮੈਨੂੰ ਤੇ ਕੋਈ ਨਹੀਂ ਲੱਭਾ । ਮੈਂ ਇਹ ਟੇਵਾ ਲਾਇਆ ਹੈ ਕਿ ਇਹ ਸਤਾਂ 
ਪ੍ਤਰਾਂ ਦੀ ਮਾਂ ਰੋਵੇਗੀ ਅਤੇ ਮਹਾਰਾਣੀ ਬਣੇਗੀ ।'” 

ਅਖੀਰ ਵਿਚ ਇਕ ਉਲਿਯਾ ਆਇਆ ਜਿਸ ਨੰ _ਇਹ ਗਲ ਕੱਢੀ ''ਇਸ ਕੁੜੀ ਦੀਆਂ 
ਅਖਾਂ ਕਾਲੀਆਂ ਅਤੇ ਠੰਢ ਪਾਉਣ ਵਾਲੀਆਂ ਹਨ । ਇਹ ਸੁਭਾਗੀ ਦੋਵੀ ਹੋਵੇਗੀ । ਬੇਸ਼ੱਕ ਇਹ 


138 


ਇਕ ਮਹਾਰਾਣੀ ਬਣੇਗੀ । ਪਰ ਇਸ ਦੀ ਕਿਸਮਤ ਵਿਚ ਇਕ ਦੌਸ਼ ਹੈ ਜਿਸ ਨੂੰ ਹੁਣ ਹੀ ਠੀਕ 
ਕੀਤਾ ਜ' ਸਕਦਾ ਹੈ । ਰੇਸ਼ਮੀ ਕਪੜਿਆਂ ਦਾ ਇਕ ਜੌੜਾ ਅਤੇ ਕੁਝ ਕੇਲੇ ਦੀਆਂ _ਫਲੀਆਂ ਲੈਂ 
ਆਓ । ਇਕ ਥਾਲ ਰਬੜੀ ਮਖਣ ਅਤੇ ਚੌਲਾਂ ਨਾਲ ਭਰ ਲਓ _। ਇਸ ਨਾਲ ਬਾਰ੍ਹਾਂ ਬ੍ਰਾਹਮਣਾਂ 
ਨੂੰ ਭੋਜਨ ਕਰਵਾਓ । ਇਸ ਦੇ ਭਾਗਾਂ ਵਿਚ ਇਹ ਮਾੜਾ ਜਿਹਾ ਦੌਸ਼ ਮਿਟ ਜਾਏਗਾ । ਤੀਰਥਾਂ ਤੋ 
ਲਿਆਂਦੇ ਪਵਿੱਤ੍‌ ਪਾਣੀ ਨਾਲ ਇਸ ਨੂੰ ਨਹਾਉਣਾ ਪਵੇਗਾ । ਇਹ ਮੇਰੇ ਸਾਹਮਣੇ ਹੋਣਾ ਚਾਹੀਦਾ 
ਹੈ । ਮੈ ਤੁਹਾਨੂੰ ਵਿਸ਼ਵਾਸ਼ ਦਿਵਾਉ'ਦਾ ਹਾਂ ਕਿ ਜੇ ਇਹ ਉਪਾ ਤੁਸੀ ਅਜ ਹੀ ਕਰ ਲਓ ਤਾਂ 
ਨਿਛੱਤਰਾਂ ਦਾ ਸਾਰਾ ਭਾਰ ਟਲ ਜਾਵੇਗਾ ਅਤੇ ਭਲਕੇ ਇਸ ਦਾ ਵਿਆਹ ਹੋ ਜਾਵੇਗਾ । ਰਾਣੀ 
ਨੇ ਸ਼ਰਧਾ ਨਾਲ ਇਹ ਸਭ ਕੁਝ ਕੀਤਾ । 
£ ੩ 

ਰਾਜਾ ਕੁਝ ਵਧੇਰਾ ਹੀ ਚਿਰ ਬਾਹਰ ਰਹਿਣ ਪਿਛੋਂ ਆਪਣੇ ਸ਼ਹਿਰ ਆਇਆ ਹੈ । ਆਉਣ 
ਦੀ ਜੋ ਮਨਸ਼ਾ ਦਸੀ ਗਈ ਹੈ ਉਹ.ਕੋਨਿਆ ਦਾ ਵਿਆਹ ਕਰਨਾ ਹੈ । 

ਉਹ ਪੀਲਾ ਅਤੇਂ ਫਿਕਰ ਖਾਧਾ ਲਗਦਾ ਹੈ । ਰਾਜ ਭਾਗ ਦੇ ਕੌਮ ਵਲੋ“ ਅਵੇਸਲਾ ਅਤੇ 
ਆਪਣੀ ਉਚੀ ਪਦਵੀ ਵਲ ਉਦਾਸੀਨ । ਉਹ ਸਾਰਾ ਦਿਨ ਮੰਜੀ ਉਤੇ ਪਿਆ ਰਹਿੰਦਾ ਹੈ ਪਰ 
ਕਦੀ ਘਟ ਵਧ ਹੀ ਸੌਣ ਲਈ ਅੱਖਾਂ ਮੀਟਦਾ ਹੈ । ਬਿਸਤਰੇ ਵਿਚ ਵੀ ਉਹ ਬੇਆਰਾਮ ਹੈ । ਉਹ 
ਕਈ ਵਾਰ ਉਠ ਉਠ ਕੇ ਕਮਰੇ ਵਿਚ ਫਿਰਦਾ ਰਹਿੰਦਾ ਹੈ । ਕਦੀ ਕਦੀ” ਉਹ ਧੀਮੀ ਆਵਾਜ਼ 
ਵਿਚ “ਹਾਏ ਹਾਏ' ਕਰਦਾ ਹੈ । 

ਰਾਣੀ ਇਸ ਗਲ ਦਾ ਧਿਆਨ ਕਰਦੀ ਹੈ ਅਤੇ ਉਸ ਨੂੰ ਪੁਛਦੀ ਹੈ, '“ਮੇਰੇ `ਸਵਾਮੀ,, 
ਤਹਾਨੂੰ ਕੀ ਹੋ ਗਿਆ ਹੈ, ਮੇਰੇ ਆਪਣੇ ਹਥਾਂ ਦੇਂ ਬਣਾਏ ਖੁਸ਼ਬੂਦਾਰ ਪਾਨ ਬਿਨਾਂ ਛੂਏ ਪਾਨ ਦਾਨ 
ਵਿਚ ਪਏ ਰਹਿੰਦੇ ਹਨ ਮੈ ਵੇਖਦੀ ਹਾਂ ਕਿ ਬਿਸਤਰੇ ਵਿਚ ਤ੍ਹਨੂੰ ਨੀਂਦਰ ਨਹੀਂ ਆਉ'ਦੀ । 
ਚੌਲ ਅਤੇ ਸ਼ੋਰਬਾ ਨੌਕਰ ਥਾਲ ਵਿਚ ਪਾ ਕੇ ਸਾਮਣੇ ਰਖ ਜਾਂਦੇ ਹਨ ਪਰ ਤ੍ਰਸੀਂ ਉਨਾਂ ਨੂੰ ਮਹ 
ਨਹੀਂ ਲਾਉੱਦੋਂ । ਅਸਲ ਵਿਚ_ ਤੁਹਾਨੂੰ ਕਿਸੇ ਵੀ ਭੋਜਨ ਦਾ ਅਨੰਦ ਨਹੀਂ ਆਉ'ਦਾ । 
ਤ੍ਰਾਡੀ ਪੁਤ ਤੁਹਾਨੂੰ ਪਾਣਾ ਵਾਂਗ ਪਿਆਰੀ ਸੀ ਪਰ ਹੁਣ ਕੀ ਗਲ ਹੈ ਕਿ ਤੁਸੀ” ਕਦੀ ਉਸਨੂੰ 
ਮਿੱਠੇ ਬੋਲਾਂ ਨਾਲ ਬੁਲਾਂਦੇ ਹੀ ਨਹੀਂ । ਇਸ ਤਰ੍ਹਾਂ ਲਗਦਾ ਹੈ ਕਿ ਕਿੱਸੇ ਗੁਪਤ ਕਾਰਨ ਕਰਕੇ 
ਇਹ ਮਹਿਲ ਤੁਹਾਨੂੰ ਜ਼ਹਿਰ ਵਾਂਗ ਲਗਦਾ ਹੈ । ਤੁਸੀਂ ਮੋਰੋ ਅਤੇ ਸਾਡੀ ਪਿਆਰੀ ਬੱਚੀ ਉਤੇ ਕਿਸੇ 
ਅਨਜਾਣੇ ਅਪਰਾਧ ਕਾਰਨ ਗੁਸੇ ਹੋ ਗਏ ਹੋਂ । ਤੁਸੀ" ਉਸ ਦੇ ਵਿਆਹ ਦੇ ਅਤਿ ਅਵੱਸ਼ਕ ਕਾਰਜ 
ਵਲੋ ਵੀ ਬੇਪਰਵਾਹ ਹੋ । ਮੈਨੂੰ ਤੁਹਾਡੇ ਆਚਾਰ ਉਤੇ ਏਨਾ ਰੈਜ ਆਉ'ਦਾ ਹੈ ਕਿ ਕਈ ਕਈ 
ਵਾਰ ਆਤਮ ਘਾਤ ਕਰਨ ਨੂੰ ਜੀ ਕਰਦਾ ਹੈ ।'” 

ਰਾਜਾ......'ਪਿਆਰੀ ! ਤੂੰ ਪਲ ਕੁ ਧੀਰਜ ਕਰ ਤੋਂ ਮੋਰੇ ਨਾਲ ਗੁਸੇ ਨਾ ਹੋ । ਮੈ” ਤੈਨੂੰ 
ਸਭ ਕ੍ਰਝ 'ਦਸਦਾ ਹਾਂ । ਮੈਂ” ਇਸ ਤਰ੍ਹਾਂ ਮਹਿਸੂਸ ਕਰਦਾ ਹਾਂ ਜਿਵੇ ਸਮੰ ਦਰ ਵਿਚ ਡਿਗ ਪਿਆ 
ਹਾਂ । ਮਗਰਮੱਛ ਮੋਰੀਆਂ ਪਸਲੀਆਂ ਖ ਰਹੇ ਹਨ । ਜਾਂ ਮੈ“ ਜੈਗਲ ਵਿਚ ਘਿਰ ਗਿਆ ਹਾਂ ਜਿਥੇ 
ਜੌ ਸ਼ੇਰ ਮੇਰੇ ਸਰੀਰ ਦੇ ਟੋਟੇ ਟੋਟੇ ਕਰ ਰਹੇਂ ਹਨ । ਇਸ ਤਰ੍ਹਾਂ ਲਗਦਾ ਹੈ ਜਿਵੇ ਕੋਈ ਤੀਰ 
ਮੋਰੇ ਦਿਲ ਵਿਚ ਡੂੰਘਾ ਲੰਘ ਗਿਆ ਹੈ । 


ਸੋ: ਉਹ ਚਿੱਠੀ ਨਵਾਬ ਕੋਲ ਲੈ ਗਿਆਂ ਤਾਂ ਜੌ _ ਉਸਨੂੰ ਦਸ ਸਕਾਂ ਕਿ ਘਰ _ਵਿਚ ” 
ਮੋਰੀ ਕਿੰਨੀ ਛੇਤੀ ਲੌੜ ਹੈ ਅਤੇ ਉਸ ਕੋਲੋ" ਪਿਛਾਂਹ ਮੁੜਨ ਦੀ ਆਗਿਆ ਮੰਗਾਂ । ਉਸ ਨੇ ਉਹ 
ਚਿੱਠੀ ਪੜ੍ਹੀ ਜਿਸ ਵਿਚ ਇਹ ਸਮਾਚਾਰ ਦਿੱਤਾ ਹੋਇਆ ਸੀ ਕਿ ਸਾਂਡੀ ਧੀ ਮੁਟਿਆਰ ਹੌ ਗਈ 
ਹੈ। ਨਵਾਬ ਨੇ ਕਿਹਾ 'ਹੇ ਰਾਜਾ ! ਮੈ” ਸੁਣਿਆ ਹੈ ਕਿ ਤੇਰੀ ਧੀ ਬੜੀ ਸੁੰਦਰ ਹੈ । ਤੂੰ ਉਸ ਨੂੰ 
ਮੇਰੇ ਨਾਲ ਹੀ ਕਿਉ” ਨਹੀਂ ਵਿਆਹ ਦੇ'ਦਾ ਅਤੇ ਇਸ ਤਰ੍ਹਾਂ ਵਡੇ ਘਰ ਸਾਕ ਹੋਣ ਦਾ ਜਸ 
ਮਾਣਦਾ । ਮੈ" ਤੈਨੂੰ ਬੇਸ਼ੁਮਾਰ ਖਤਾਬ ਦੇਵਾਂਗਾ ਅਤੇ ਦਰਬਾਰ _ਵਿਚ_ਤੂੰ ਮੇਰਾ ਮਾਨਯੋਗ ਸਬੈਧੀ 
ਹੋਣ ਦੇ ਨਾਤੇ ਮੈਥੋਂ ਨਮਸਕਾਰ ਦਾ ਅਧਿਕਾਰੀ ਹੋਵੇ'ਗਾਂ । ਇਸ ਲਈ ਤੂੰ ਛੇਤੀ ਛੇਂਤੀ ਆਪਣੇਂ 
ਸ਼ਹਿਰ ਜਾ ਏਨੇ ਵਿਚ ਮੈ ਏਥੇ ਵਿਆਂਹ ਦੀ ਤਿਆਰੀ ਕਰਦਾਂ ਹਾਂ ।'' 

“ਰੋ ਰਾਣੀ, ਹੁਣ ਮੇਰੇ ਧਰਮ ਅਤੇ ਮੋਰੀ ਕੁਲ ਦਾ ਨਾਸ ਹੌਣ ਲਗਾ ਹੈ । ਇਸ ਦੁਖੀ” 
ਜੀਵਨ ਨੂੰ ਧਰੀਕਣ ਦਾ ਕੀ ਫਾਇਦਾ ? ਮੰ ਨੂੰ ਆਪਣੀ ਰਿਆਸਤ ਦਾ ਹੁਣ ਕੌਈ ਫਿਕਰ ਨਹੀਂ । 
ਮੇਰੀ ਪਿਆਰੀ ਰਾਣੀ ! ਚਲ ਅਸੀਂ' ਜੇਗਲਾਂ ਨੂੰ ਨਿਕਲ ਚਲੀਏ । ਜੇ ਮੈਂ ਨਿਸਚਾ ਕੀਤਾ ਹੈ ਉਹ' 
ਮੈਂ ਤੈਨੂੰ ਦਸਦਾ ਹਾਂ । ਕਲ ਆਪਣੇ ਪਲੰਘ ਤੋਂ _ਉਂਠਣ ਤੋਂ” ਪਿਛੋਂ ਜਿਸ ਆਦਮੀ ਨੂੰ ਮੈ ਸਭ 
ਤੋ' ਪਹਿਲਾਂ ਵੇਖਾਂਗਾ ਉਸੇ ਨਾਲ ਮੈਂ ਆਪਣੀ ਧੀ ਵਿਆਹ ਦਿਆਂਗਾ, ਭਾਵੇ ਚੂਹੜਾ ਹੋਵੇ ਜਾਂ ਡੂਮ 
ਜਾਂ ਇਸ ਤੋਂ” ਵੀ ਨੀਵੀ" ਜਾਤ ਦਾ ਕੌਈ ਵੀ ਹੌਂਵੇ, ਮੈ ਜਾਤ ਤੇ ਵੇਖਣੀ ਹੀ ਨਹੀਂ । ਬਸ ਹਿੰਦੂ 
ਹੋਵੇ, ਮੈ ਉਸ ਨੂੰ ਆਪਣੀ ਧੀ ਦਾ ਸਾਕ ਦੇ ਦਿਆਂਗ' ਪਰ ਮੁਸਲਮਾਨ ਨੂੰ ਦੇਣਾ ਅਸੈਭਵ ਹੈ, 
ਕਦੀ ਵੀ ਨਹੀਂ” । ਤੂੰ ਸਮਝ ਗਈ ਹੋਵੇਂ ਗੀ, ਮੇਰੀ ਪਿਆਰੀ ਰਾਣੀ, ਇਹ ਰਾਜ ਤੇ ਬਸ ਘੁਣ ਹੈ, 
ਇਕ ਕਲੇਸ਼ । ਕਈ ਵਾਰੀ ਮੋਰਾ ਜੀ ਕਰਦਾ ਹੈ ਕਿ ਰੱਸੀ ਨਾਲ ਗਲ ਦੁਵਾਲੇ ਘੜਾ ਬੰਨ੍ਹ ਕੇ ਡੁਬ 
ਕੇ ਮਰ ਜਾਵਾਂ ਤੂੰ ਜ਼ਹਿਰ ਦੀ ਗਲ ਕਰਦੀ ਹੈ' । ਜਿਹੜਾ ਜ਼ਹਿਰ ਮੈਨੂੰ ਖਾ ਰਿਹਾ ਹੈ ਉਸ ਦਾ 
ਇਲਾਜ਼ ਤੇ ਧਨਵੰਤਰੀ ਕੌਲ ਵੀ ਨਹੀ ।' 

ਪਹਿਲਾ ਰੂਪਾਂਤਰ 

ਜਦੋ“ ਰਾਣੀ ਨੇ ਇਹ ਸੁਣਿਆ ਤਾਂ ਆਪਣੇ ਮਨ ਵਿਚ ਬਹੁਤ ਦੁਖੀਂ ਅਤੇ ਪੀੜ ਵਿਚ ਸੋਚਣ 
ਲਗੀ । ''ਜੇ ਇਹ ਰਾਤ ਲੰਘ ਗਈ ਤਾਂ ਅਸੀਂ” ਤਬਾਹ ਹੋ ਜਾਵਾਂਗੇ । ਮੈ" ਪ੍ਰਮਾਤਮਾ ਅਗੇਂ ਅਰਦਾਸ 
ਕਰਦੀ ਹਾਂ ਕਿ ਇਹ ਰਾਤ ਸਦਾ ਹੀ ਰਹੇਂ । ਅਤੇ ਸਾਨੂੰ ਹਮੇਸ਼ਾਂ ਦੀ ਬਦਨਾਮੀ ਅਤੇ ਕਲੰਕ ਦਾ 
ਟਿੱਕਾ ਲਾਣ ਲਈ ਸੂਰਜ ਕਦੀ ਨਾ ਚੜ੍ਹੋ_।'” 

ਮਹਿਲਾਂ ਵਿਚ ਇਕ ਮੁੰਡਾ ਸੀ ਜਿਹੜਾ ਬਖਸ਼ੀ ਦਾ ਕੌਮ ਕਰਦਾ ਸੀ । ਉਸ ਦਾ ਨਾਂ ਮਦਨ 
ਸੀ। ਉਹ ਬਹੁਤ ਉਚੇ ਘਰਾਂਨੇ ਦਾ ਨਹੀਂ” ਸੀ । ਉਹ ਮਹਿਲਾਂ ਲਈ ਬਜਾਰੋ“ ਛੋਟੀਆਂ ਮੋਟੀਆਂ 
ਚੀਜ਼ਾਂ ਖਰੀਦ ਲਿਆਉਂਦਾ ਤੋਂ ਹਰ ਵੇਲੇ ਹੁਕਮ ਦੀ ਪਾਲਣਾ ਲਈ ਨੇੜੇ ਨੇੜੇ ਹਾਜ਼ਰ ਰਹਿੰਦਾ । ਉਹ 
ਸ਼ਕਲ ਦਾ ਸੁਹਣਾ ਸੀ ਅਤੇ ਪ੍ਰਭਾਂਤ ਦੇ ਤਾਰੇ ਵਾਂਗ ਚੁਪਕੀਤਾ ਅਤੇ ਸੁੰਦਰ ਲਗਦਾ ਸੀ । ਇਸ ਮੁੰਡੇ 
ਨੂੰ ਮਹਿਲਾਂ ਦੇ ਐਦਰਲਿਆਂ ਕਮਰਿਆਂ ਵਿਚ ਜਾਣ ਦੀ ਖੁੱਲ੍ਹ ਸੀ । ਉਜ ਦਾ ਰੈਗ ਪਘਰੇ ਹੋਏ ਸੌਨੇ 
ਵਾਂਗ ਲਿਸ਼ਕਦਾ ਸੀ । ਰਾਣੀ ਨੇ ਉਸ ਨੂੰ ਸੱਦ ਘਲਿਆ ਤੇ ਜਦੋ“ ਉਹ ਉਸਦੇ ਕੋਲ ਆਇਆ 


140 


ਤਾਂ ਕਿਹਾ, “ਮੋਰੇ ਬੱਚੇ ਤੂੰ ਡਰੀਂ' ਨਾਂ ਮੈ" ਤੈਨੂੰ ਆਪਣਾ ਪੁਤ੍ਰ ਸਮਝ ਕੇ _ਸਾਰੀ ਗਲ ਠੀਕ ਠੀਕ 
ਦਸ ਦੇਦੀ ਹਾਂ ।” ਫਿਰ ਉਸ ਨੇ ਰਾਜੋ ਦੇ ਨਿਰਦਈ ਨਿਸਚੇ ਦੀ ਸਾਰੀ ਕਥਾ ਦਸੀ ਅਤੇ ਆਪਣੀ 
ਵਾਰਤਾ ਨੂੰ ਇਸ਼ ਤਰਹਾਂ ਖਤਮ ਕੀਤਾ । 'ਮਦਨ ! ਹੁਣ ਮੋਰੀ ' ਗਲ ਸੁਣ । ਕਲ ਸਵੇਰੇ ਪ੍ਰਭਾਤ 
ਰਾਜੇ ਲਈ ਤਮਾਕੂ ਫੜ ਕੇ ਤੂੰ ਉਥੇ ਖਲੌਤਾ ਰਹੀਂ । ਇਹੀ ਤੇਰਾ ਬਹਾਨਾ ਹੋਵੇਗਾ । ਬਸ ਤੂੰ 
ਉਥੇ ਖਲੌਤਾ ਰਹੀ" ਵਿਸਾਰੀ” ਬਿਲਕੁਲ ਨਾਂ ।'' ੮ 

-_ ਮਦਨ ਨੇ ਇਸ ਅਦਭੁਤ ਬੇਨਤੀ ਉਤੇ ਇਕ ਪਲ ਲਈ _ ਵੀ ਨਾਂ ਸੋਚਿਆ । ਉਸ ਨੂੰ ਇਹ 
ਪਰਵਾਹ ਹੀ ਨਹੀਂ ਸੀ ਕਿ ਉਹ ਪੂਰਬ ਪੱਛਮ ਜਾਂ ਉਤਰ ਵਲ ਨੂੰ ਜਾ ਰਿਹਾ ਹੈ । ਇਕ ਦਮ ਉਸ 
`ਨੇ ਰਾਣੀ ਦੇ ਹੁਕਮ ਦੀ ਪਾਲਣਾ ਕਰਨੀ ਮੌਨ ਲਈ । ਰਾਣੀ ਆਪਣੇ ਸੌਣ-ਕਮਰੇ ਵਿਚ ਚਲੀ ਗਈ । 
ਅਤੇ ਮਦਨ ਨੂੰ ਜਿਸ_ ਤਰ੍ਹਾਂ ਉਸ ਨੂੰ ਹੁਕਮ ਹੋਇਆ_ ਸੀ, ਪ੍ਰਭਾਤ ਵੇਲੇ ਬੂਹੇ ਦੇ ਨੇੜੇ ਆ ਕੇ 
ਖਲੋ ਗਿਆ । ੍‌ 

-_ ਆਕਾਸ਼ ਉਤੇ ਕਾਲੇਂ ਬਦਲ ਖਿਲਰੇਂ ਹੋਏ ਸਨ_ਅਤੇ ਪੂਰਬੀ ਦਿਸਹੱਦੇ ਤ' `ਸੂਰਜ ਅਜੇ 
'ਭਾਕਣ ਹੀ ਲੱਗਾ ਸੀ । ਸੰਗੀਤ ਘਰ ਵਿਚ ਸਾਜ਼ ਵਜਣੇ ਅਜੇ ਸ਼ੁਰੂ ਹੋਏ ਹੀ ਸਨ । ਰਾਜਾ ਆਪਣੇ 
ਪਲੰਘ ਤੱ ਉਠਿਆ ਅਤੇ ਰਾਣੀ ਨੇ ਉਸ ਲਈ ਬਹਾ ਖੌਲ੍ਹਿਆ । ਉਹ` ਕਮਰੇ ਵਿਚੋਂ ਬਾਹਰ 
ਆਇਆ ਅਤੇ ਜਦ ਉਸ ਨੇ ਪਿਛਾਂਹ ਧਿਆਨ ਮਾਰਿਆ ਤਾਂ ਵੇਖਿਆ ਕਿ ਮੁੰਡਾ ਹਥ ਵਿਚ ਹੁੱਕਾ 
ਫੜੀਂ ਉਸ ਨੂੰ ਉਡੀਕ ਰਿਹਾ ਸੀ । ਰਾਜਾ ਇਕ ਲਕੜ ਦੀ ਚੌਕੀ ਉਤੇ ਬੈਠ ਗਿਆ ਜਿਸਦੇ ਸਾਰੇ 
ਪਾਸੋ ਫੁਲਾਂ ਦੀਆਂ ਵੇਲਾਂ _ਕਟੀਆਂ ਹੋਈਆਂ ਸਨ ।_ ਉਸ ਦੇ ਸਾਮ੍ਹਣੇ ਠੰਢੇ ਪਾਣੀ ਨਾਲ ਭਰਿਆ 
ਇਕ ਸੋਨੇ ਦਾ ਛੰਨਾਂ ਪਿਆ ਸੀ_। ਉਸ ਨੇ ਮ੍ਰੰਹ ਹਥ ਧੋਤਾ ਅਤੇ _ਤਾਜ਼ਾ ਦਮ ਹੋ ਗਿਆ । ਫਿਰ 
ਉਸ ਨੇ ਮਦਨ ਤੋ' ਪੁਛਿਆਂ “ਤੂੰ ਇਸ ਵੇਲੋ ਮੋਰ ਸੌਣ-ਕਮਰੇ ਦੇ ਨੇੜੇ ਕੀ ਲੈਣ ਆਇਆ ਏ' ? 
'ਉਸ ਨੇ ਪ੍ਰਣਾਮ ਕਰਕੇ ਕਿਹਾ “ਮੈ ਹਜ਼ੂਰ ਦਾ ਗੌਲਾ ਹਾਂ ਅਤੇ ਹਰ ਵੇਲੋਂ ਹਜ਼ੂਰ ਦੇ ਹੁਕਮ ਦੀ 
ਪਾਲਣਾ ਕਰਨ ਲਈ ਤਿਆਰ _ ਰਹਿੰਦਾ ਹਾਂ: ਮੈਨੂੰ ਇਸ ਮਹਿਲ ' ਵਿਚ ਸੋਵਾ ਕਰਦਿਆਂ ਬਾਹਾਂ 
ਸਾਲ ਹੋ ਗਏ ਹਨ ਅਤੇ ਔਦਰਲਿਆਂ ਕਮਰਿਆਂ ਵਿਕ ਜਾਣ ਦੀ_ ਖੁਲ੍ਹ] ਆਗਿਆ ਹੈ । ਦਇਆ 
ਅਤੇ ਉਦਾਰਤਾ ਵਾਲਾ ਜੋ ਸਲੂਕ ਮੇਰੇ ਨਾਲ ਏਥੇ ਹੰਦਾ ਹੈ ਉਸ ਕਰਕੇ ਮੈ" ਬਹੁਤ ਖੁਸ਼ ਹਾਂ ।” 

ਰਾਜੇ ਨੇ ਉਸਨੂੰ ਕਈ ਸਵਾਲ ਪੁਛੇ ਤੋਰੇ ਮਾਤਾ ਪਿਤਾ ਕੌਣ ਸਨ? ਤੂੰ ਕਿਸ ਦੇਸ਼ ਤੱ 
ਆਇਆ ਹੈ” ? ਜਦੋਂ ਉਸ ਨੂੰ ਸਭ ਕੁਝ ਪਤਾ ਲਗ ਗਿਆ ਤਾਂ ਉਸ ਲੇ ਵਿਆਹ ਦਾ ਹੁਕਮ ਦੇ 
ਦਿੱਤਾ । ਇਕ ਸ਼ੁਭ ਦਿਨ ਨੀਯਤ ਕੀਤਾ ਕਿਆ ਅਤੇ ਇਕ ਸ਼ੁਭ ਘੜੀ ਨੂੰ ਉਸ ਨੂੰ ਮਦਨ ਦੋ ਲੜ 
ਲਾ ਦਿਤਾ ਗਿਆ । ਰੂਪਵਤੀ ਨੂੰ ਬਹੁਤ ਸਾਰਾ ਦਾਜ ਦਿੱਤਾ ਗਿਆ ਅਤੇ ਇਕ ਸਾਰਾ ਪਿੰਡ ਵੀ 
ਨਾਲ ਦਿੱਤਾ ਗਿਆ । 


ਦੂਜਾ ਰੂਪਾਂਤਰ 
ਰਾਜੇ ਨੇ ਕਿਹਾ “ਪਿਆਰੀ ਰਾਣੀ ਸਾਨੂੰ ਫੈਸਲਾ ਕਰਨਾ ਚਾਹੀਦਾ ਹੈ_ਕਿ ਅਸਾਂ ਕਿਹੜਾ 
ਰਾਹ ਫੜਨਾ ਹੈ, ਜੇ ਆਪਣੀ ਧੀ ਨਵਾਬ ਕੌਲ ਨਾ ਘਲੀ_ਤਾਂ ਸਾਡਾ ਰਾਜ ਖਤਮ ਹੋਂ ਜਾਵੇਗਾ । 
ਇਹ ਗਲ ਪੱਕੀ ਹੈ । ਇਹ ਤ੍ਰ ਮੈਨ ਲੰ ਮੇਰੀ ਰਾਣੀ ! ਕਿ ਮੈ ਆਪਣੇ ਸ਼ਹਿਰ ਨੂੰ ਆਪਣੇ ਹਥਾਂ 


141 


ਨਾਲ ਤਬਾਹ ਕਰ ਦਿਆਂਗਾ । ਪਠਨ ਸਪਾਹੀ ਆਉਣਗੇ ਅਤੇ ਮੋਰੀਆਂ ਮੁਸ਼ਕਾਂ ਬੈਨ ਕੇ ਬੁਰੀ ਹਾਲਤ 
ਵਿਚ ਲੈ ਜਾਣਗੇ । ਇਸ ਕੁੜੀ ਕਰਕੇ ਹੀ ਅਸੀ ਇਸ ਬੁਰੀ ਹਾਲਤ ਵਿਚ ਹਾਂ ਇਹ ਮੇਰੇ ਦਿਲ , 
ਵਿਚ ਖੁਭੀ ਛੁਰੀ ਵਾਂਗ ਹੈ । ਹਾਏ ! ਮੋਰਾ ਧਰਮ ਅਤੇਂ ਮੇਰੀ ਕੁਲ ਦਾ ਨਾਸ਼ ਹੌਣ ਲਗਾ ਹੈ ਅਤੇ 
ਮੰ“ ਛੇਤੀ ਇਕ ਦੁਖੀ ਐਤ ਵਲ ਨੂੰ ਜਾ ਰਿਹਾ ਹਾਂ । ਜਿੰਨੀ ਮੁਹਲਤ ਦੇ ਐਦਰ ਔਦਰ ਲੜਕੀ 
ਘਲਣੀ ਹੈ ਉਹ ਨੀਯਤ ਹੋ ਚੁਕੀ ਹੈ । ਹ੍ਣ ਮੈ” ਕੀ ਕਰਾਂ ? ਉਸਨੂੰ ਮੰ“ ਜ਼ਹਿਰ ਦੇ ਦਿਆਂ ਜਾਂ 
ਜਿਊਂਦੀ ਨੂੰ ਹੀ ਸਾੜ ਦਿਆਂ ? ਉਸਨੂੰ ਇਸ ਘੋਰ ਬਿਪਤਾ ਤੋਂ ਬਚਣ ਲਈ। ਮੈਂ ਕਿਸ ਦੇਸ਼ ਨੂੰ 
ਨਸ ਜਾਵਾਂ ! ਹੋ ਰਾਣੀ ! ਉਸ ਨੂੰ ਕਿਧਰੇ ਘਲਣ ਲਈ ਜਿਥੇ ਵੀ ਤੇਰਾ ਜੀ ਕਰਦਾ ਹੈ ਝਣ ਪੈਟ 
ਤਿਆਰੀਆਂ ਕਰ ਲੈ । ਮੈ ਆਪਣੇ ਬਾਰੇ ਤੇ ਇਹ ਨਿਸਚਾ ਕੀਤਾ ਹੈ ਕਿ ਮੈਂ ਦਰਿਆ ਵਿਚ ਡੁਬ 
ਕੇ ਮਰ ਜਾਵਾਂਗਾ ।'' 

ਜਦੋ“ ਰਾਣੀ ਨੇ ਰਾਜੇ ਦੀ ਗਲ ਸੁਣੀ ਤਾਂ ਉਸ ਨੇ ਆਪਣੇ ਰਾਹ ਦਾ ਇਕ ਦਮ ਫੈਸਲਾ 
ਕਰ ਲਿਆ । 

ਉਸਦਾ ਇਕ ਨੌਕਰ ਸੀ, ਮਦਨ ਜਿਹੜਾ ਬੜਾ ਸਦਰ ਮੁੰਡਾ ਸੀ ਉਸਦੇ ਜੂਮੇ ਮੈਦਰ 
ਲਈ ਫੁੱਲ ਇਕੱਠੇ ਕਰਨਾਂ ਅਤੇ ਰਾਣੀ ਦੇ ਹੋਰ ਨਿੱਕੇ ਮੋਟੇ ਕੌਮ ਕਰਨਾ ਸੀ । ਉਹ ਚੁਪਕੀਤਾ 
ਮਸਕੀਨ ਜਿਹਾ ਮੁੰਡਾ ਸੀ ਜਿਹੜਾ ਹੁਕਮ ਦੀ ਪੁਲਣਾ ਲਈ ਸਦਾ ਹਾਜ਼ਰ ਰਹਿੰਦਾ । ਪ੍ਰਭਾਤ ਦੇ 
ਤਾਰੇ ਵਾਂਗ ਉਹ ਬੜਾ ਸਦਰ ਸੀ । ਰਾਣੀ ਨੂੰ ਉਸਦੀ ਜਾਤ ਜਾਂ ਘਰਾਨੇ ਦਾ ਕੋਈ ਫਿਕਰ ਨਹੀਂ 
ਸੀ । ਉਸਨੇ ਆਪਣੀ ਪਿਆਰੀ ਧੀ ਦਾ ਮੋਹ ਦਿਲ ਵਿਚੋ ਕੱਢ ਦਿੱਤਾ । ਰੂਪਵਤੀ ਨੂੰ ਇਨ੍ਹਾਂ 
ਗੱਲਾਂ ਬਾਰੇ ਕੁਝ ਪਤਾ ਨਹੀ" ਸੀ । ਅਧੀ ਰਾਤ ਵੇਲੋਂ ਰਾਣੀ ਇਕੱਠੀ ਉਸਦੇ ਕਮਰੇ ਵਿਚ ਗਈ 1 
ਉਥੇ ਉਹ ਸੁਤੀ ਪਈ ਚੈਨ ਵਾਂਗ ਚਮਕ ਰਹੀ ਸੀ । ਉਸ ਸ੍ਰੱਦਰ ਆਕਾਰ ਨੂੰ ਵੇਖਕੇ ਅਜ ਮਾਂ ਦੇ 
ਦਿਲ ਵਿਚ ਕੇਵਲ ਇਕ ਡੰਘੀ ਪੀੜ ਹੀ ਹੋਈ । 'ਹਾਏ,_ ਇਹ ਮੋਰਾ ਰਾਖਵਾਂ ਪੰਛੀ, ਮੋਰੀ ਹਿਕ 
ਦੀ ਪਸਲੀ ਵਾਂਗ ਪਿਆਰੀ ਹੈ । ਇਸ ਪਿਆਰ ਦੋ ਸੁਨਹਿਰੀ ਪਿੰਜਰੇ ਵਿਚੋਂ, ਜਿਸ ਵਿਚ ਮੈੱ 
ਇਸ ਨੂੰ ਪਾਲਿਆ ਇਸਨੂੰ ਬਾਹਰ ਕੱਢਣ ਦੀ ਗਲ ਮੈ“ ਕਿਵੇ' ਸੌਚ ਸਕਦੀ ਹਾਂ”? ਤੇ ਫਿਰ ਉਸ 
ਨੇ ਵਾਜ ਮਾਰ ਕੇ ਆਖਿਆ ''ਹੁਣ ਉਠ, ਮੋਰੀ ਬੱਚੀ, ਅਤੇ ਆਪਣੀ ਅਭਾਗਣ ਮਾਂ ਨੂੰ ਆਪਣੇ 
ਪਲੰਘ ਨੇੜੋਂ ਖਲੋਤੀ ਵੇਖ ! ਜਾਗ ਮੇਰੀ ਰਾਣੇ ਅਤੇ ਵੇਖ ਸਾਰੇ ਸ਼ਹਿਰ ਨੂੰ ਤੇਰੇ ਕਰਕੇ ਕਿਵੇ“ ਅਗ. 
ਲਗੀ ਹੋਈ ਹੈ ਅਤੇ ਉਹ ਸੜ ਰਿਹਾ ਹੈ । ਤੇਰੇ ਸਦਕਾ ਤੌਰੇਂ ਪਿਆਰੇ ਪਿਤਾ ਨੇ ਦਰਿਆ ਵਿਚ 
ਡੁਬ ਮਰਨ ਦਾ ਫੈਸਲਾ ਕੀਤਾ ਹੈ, ਤੇਰੇ ਕਰਕੇ ਅਸੀਂ ਦੇਸ“ _ਕਢਿਆਂ ਵਾਂਗ ਜੈਗਲਾਂ ਵਿਚ. 
ਰਹਿਣ ਜਾ ਰਹੇਂ ਹਾਂ ।” 

ਰੂਪਵਤੀ ਨੂੰ ਉਸ ਵੇਲੇਂ ਸੁਪਨਾ ਆ ਰਿਹਾ ਸੀ ਜਿਵੇ“ ਸਾਰਾ ਸ਼ਹਿਰ ਮਾਤਮ ਵਿਚ ਹੌਵੇਂ । 
ਉਹ ਘਬਰਾ ਕੇ ਉਠੀ ਅਤੇ ਵੇਖਿਆ ਕਿ ਉਸ ਦੀ ਮਾਂ ਆਪਣੀ ਸਾੜੀ ਦੇ ਪਲੇ ਨਾਲ ਆਪਣੇ 
ਹੌਝੂ ਪੂੰਝ ਰਹੀ ਹੈ । ਉਸਨੇ ਪੁਛਿਆ ''ਮਾਤਾ ਜੀ ਤੁਸੀ ਕਿਸ ਕਾਰਨ ਤੋਂ ਭੌ ਰਹੇ ਹੋਂ ? ਮੇਰੇ 
ਕੋਲੋ ਇਹ ਵੇਖਿਆ ਨਹੀ' ਜਾਂਦਾ । ਮੈ" ਤੁਹਾਡਾ ਦਿਲ ਦੁਖਾਣ ਵਾਲਾ ਕੀ ਕੰਮ ਕੀਤਾ ਹੈ ?'” 
“ਨਹੀਂ ਧੀਏ ! ਤ੍ੰ ਤੇ ਦੋਸ਼ ਵਾਲਾ ਕੋਈ ਕੌਮ ਨਹੀਂ` ਕੀਤਾ ਅਭਾਗਣ ਮਾਂ ਨੇ ਕਿਹਾ । “ਕੁਦਰਤ 


=<--==<<੧ 


142 


ਹੀ ਹੋ ਗਈ ਅਤੇ ਉਸ ਸਾਡੀਆਂ ਸਾਰੀਆਂ ਉਮੀਦਾਂ ਖਤਮ ਕਰ ਦਿੱਤੀਆਂ ਹਨ । 
ਲਨ ਵਿਚ ਆ ਖਲੋਤੀ ਸਾਂ ਉਸ ਨੂੰ ਤੂੰ ਕਿਓ' ਵੱਢ 
'ਦਿੱਤਾ । ਹਾਏ ! ਹੁਣ ਕਦੀ ਵੀ ਤੇਰਾ ਚੈਨ ਵਰਗਾ ਮੁਖੜਾ ਵੇਖਣਾ ਮੇਰੇ ਭਾਗਾਂ ਵਿਚ ਨਹੀਂ” 
ਹੋਵੇਗਾ । ਤੇਰੇ ਬੂਲਾਂ ਤ ਮੈ” 'ਮਾਂ' ਦੀ ਵਾਜ਼ ਕਦੀ" ਨਹੀਂ” ਸੁਣਾਂਗੀ । ਹੇ ਮੇਰੇ ਲਾਡਲੇ ਪੈਛੀਆ 
ਹੁਣ ਤੂੰ ਇਸ ਥਾਂ ਨਾਲੋਂ ਪਿਆਰ ਦੀ ਤੋਦ ਸਦਾ ਲਈ ਤੋੜਕੇ ਉਠ ਚਲਿਆ ਹੈ । 

ਨਾ ਕੋਈ ਸੁਹਾਗ ਗਵਿਆ ਗਿਆ, ਨਾ ਕੌਈ ਸ਼ਗਨ ਹੌਇਆ ਘਰ ਦੀਆਂ ਇਸਤ੍ਰੀਆਂ ਨੇ ਸ਼ੁਭ 
ਸਮੇ ਉਤੇ ''ਜੈਂ ਅਤੇ ਅਨੰਦਾ' ਨਾ ਆਖਿਆ ਅਤੇ ਨਾ ਹੀ ਅਸੀਸਾਂ ਦਿੱਤੀਆਂ । ਕਿਸੇ ਨੇ ਆ ਕੇ 
ਵਹੁਟੀ ਨੂੰ ਹਲਦੀ ਦਾ ਅਤੇਂ ਸੁਗੰਧ ਵਾਲਾ ਟਿਕਾ ਨਾ ਲਾਇਆ । ਮਾਤਾ ਚੰਗੇ ਆਂਢ ਗੁਆਂਢ ਕੌਲ 
ਬੱਚੀ ਲਈ ਅਸੀਸਾਂ ਮੋਗਣ ਨਾ ਗਈ । ਅਤੇ ਨਾ ਹੀ ਘਰਾਂ ਦੀਆਂ ਇਸਤ੍ਰੀਆਂ ਨੇ ਇਕੱਠੀਆਂ ਹੋ ਕੇ 
ਸ਼ਗਨ ਕਰਨ ਲਈ ਰੀਤ ਅਨੁਸਾਰ ਗੀਤ ਗਉ”ਦਿਆਂ ਤਲਾ ਤੋਂ” ਪਾਣੀ ਦੇ ਘੜੇ ਭਰੇ । 

ਮਾਂ ਦਾ ਦਿਲ ਚੌਰੀ ਚੋਰੀ ਲਹੂ ਰੱਦਾ ਰਿਹਾ । ਰਾਤ ਅਨ੍ਹੈਰੀ ਅਤੇ ਖਾਮੋਸ਼ ਸੀ । ਅਸਮਾਨ 
ਉਤੋ ਤਾਰੇ ਲਿਸ਼ਕ ਰਹੇ ਸਨ । ਉਸ ਵੇਲੋਂ ਮਦਨ ਆ ਕੇ ਬੂਹੇ ਵਿਚ ਉਡੀਕਣ ਲਗਾ । ਲਾਜ ਦੀ 
ਮਾਰੀ ਰੂਪਵਤੀ ਤੋ ਆਪਣੇ ਵਾਲ ਵੀ ਸੰਵਾਰੇ ਨਹੀਂ ਜਾਂਦੇ ਸਨ ਜਿਹੜੇ ਘ੍ਰੰਗਰ ਬਣਾ ਕੇ ਉਸ 
ਦੇ ਚਿਹਰੇ ਦੁਵਾਲ ਡਿਗ ਰਹੇ ਸਨ । ਝਟ ਪਟ ਉਸ ਨੇ ਸੁਹਾਗ ਦਾ ਜੋੜਾ ਪਾਇਆਂ । ਕੋਈ 
ਪੁਜਾਰੀ ਦੇ ਸੈਸਕਾਰ ਪੂਰੇ ਕਰਨ ਨਾ ਆਇਆ 1 ਰਾਤ ਦੇ ਉਸ ਪਵਿੱਤ੍‌ ਸਮੇਂ ਮਾਂ ਨੇ 
ਆਪਣੀ ਬੱਚੀ ਨੂੰ ਮਦਨ ਦੋ ਹਥਾਂ ਵਿਚ ਦੇ ਦਿੱਤਾ । ਕੁੜੀ ਦੇ ਹਥ ਫੜ ਕੇ ਉਸ ਨੇ ਮਦਨ ਦੇ 
ਹਥਾਂ ਵਿਚ ਰਖ ਦਿੱਤੇ । ਉਸ ਵੇਲੋਂ ਕੋਈ ਜੀ ਉਥੇ ਗਵਾਹੀ ਭਰਨ _ਲਈ ਨਹੀ” 
ਸੀ । ਉਹ ਕਮਰਾ ਜੌੜੀ ਨੂੰ ਅਸੀਸਾਂ ਦੇ'ਦੀ ਮਾਂ ਤੇ ਜਨਾਨੀਆਂ ਦੀਆਂ ਖਿੜੀਆਂ ਹੋਈਆਂ ਅਵਾਜ਼ਾਂ 
ਨਾਲ ਨਾ ਕੂੰਜਿਆ । ਰਾਜੇ ਦੇ ਉਸ ਮਹਿਲ ਵਿਚ ਖੁਸ਼ੀ ਦੇ ਗੀਤਾਂ ਦੀ ਥਾਂ ਖਾਮੋਸ਼ ਦਰਦ ਮਾਂ ਦੇ 
ਦਿਲ ਵਿਚ ਉਛਾਲੇ ਮਾਰ ਰਿਹਾਂ ਸੀ । 

ਜਦ ਰੂਪਵਤੀ ਨੂੰ ਗਭਰੂ ਮਦਨ ਦੇ _ਹਵਾਲੋ ਕੀਤਾ ਤਾਂ ਚੰਦ ਅਤੇ ਸੂਰਜ ਨੂੰ ਆਪਣੇ 
ਗਵਾਹ ਬਣਾਇਆ । 

ਜਾਣੀ -- “ਹੁਣ ਮਦਨ, ਮੈ” ਤੈਨੂੰ ਇਕ ਗੱਲ ਕਹਿਣੀ ਹੈ । ਮੈਂ ਆਪਣੀ, ਪਿਆਰੀ ਬੱਚੀ 
ਤੇਰੇਂ ਹਵਾਲੇ ਕਰ ਦਿੱਤੀ ਹੈ । ਉਹ ਇਸ ਘਰ ਦਾ ਇਕੱਲਾ ਦੀਪਕ ਹੈ--ਮੋਰੀ ਇਕਲਾਪੀ ਬੱਚੀ । 
'ਉਸ ਨੂੰ ਤੈਨੂੰ ਦੇਣ ਲਗਿਆਂ ਮੰਨੂੰ ਇਸ ਤਰ੍ਹਾਂ ਲਗਦਾ ਹੈ ਜਿਵੇ” ਮੈਂ ਆਪਣੀ ਹਿੱਕ ਵਿਚੋਂ ਇਕ 
ਪਸਲੀ ਕੱਢ ਕੇ ਤੈਨੂੰ ਦੇ ਦਿੱਤੀ ਹੋਵੇ । ਆਪਣਾ ਪਿਆਰਾ ਰਾਖਵਾਂ ਪੰਛੀ ਜਿਸ ਨਾਲ ਮੈ ਐਨੇ 
ਸਾਲ ਪਿਆਰ ਕੀਤਾ ਹੈ ਅਤੇ ਦਿਲ ਨਾਲ ਲਾ ਕੇ ਰੱਖਿਆ ਹੈ । ਹੁਣ ਮੈ ਆਪਣੀ ਹਥੀ 
ਸੁਨਹਿਰੀ ਪਿੰਜਰਾ ਤੋੜ ਕੇ ਤੇਰੇ ਹਵਾਲੇ ਕਰ ਦਿੱਤਾ ਹੈ । ਭਾਵੇ” ਤੁਹਾਡੀ ਕਿਸਮਤ ਵਿਚ ਸ਼ਹਿਰ 
ਵਿਚ ਰਹਿਣਾ ਹੋਵੇ ਜਾਂ ਜੰਗਲਾ ਵਿਚ ਭੌਣਾ, ਮੇਰੀ ਇਕ ਗਲ ਸਦਾ ਚੇਤੇ ਰੱਖੀਂ ਇਸ ਮੇਰੀ ਬੱਚੀ 
`ਦਾ ਦਿਲ ਨਾ ਦੁਖਾਈ' । ਤ੍ਰੰ ਚੂਕਿ ਹੁਣ ਇਸ ਦਾ ਸੁਆਮੀ ਬਣ ਗਿਆ ਹੈ' ਇਸ ਲਈ ਇਸ ਨੂੰ 


143 


ਸ਼੍ਥੀ ਜਾਂ ਦੁਖੀ ਰਖਣਾ ਹੁਣ ਤੋਰੇ ਹੱਥ ਵਿਚ ਹੈ, ਇਸ ਸੰਸਾਰ ਵਿਚ ਇਸ ਕੁੜੀ ਦੀ ਪਾਲਣਾ 
ਕਰਨ ਵਾਲਾ ਤੇਰੇ ਤੋਂ” ਬਿਨਾਂ ਹੋਰ ਕੋਈ ਨਹੀ" । 

ਮਾਵਾਂ ਧੀਆਂ ਦੋਵੇ” ਰੋ ਪਈਆਂ, ਰੁੱਖ ਦੀਆਂ ਟਹਿਣੀਆਂ ਉਤੇ ਪੰਛੀ ਚੁੱਪ ਕੀਤੇ ਬੈਠੇ ਸਨ। ` 
੨ ਬੋਲਣੋ' ਰਹਿ ਗਏ ਹੋਣ । ਪੱਤਿਆਂ ਵਿਚੋ ਦੀ ਹਵਾ ਰੋਂਦੀ ਹੋਈ ਲੰਘ 

। 

ਉਸ ਡੂੰਘੀ ਰਾਤ ਵੇਲੇ ਰਾਣੀ ਨੇ ਮਲਾਹ ਨੂੰ ਮਹਿਲਾਂ ਵਿਚ ਸਦਿਆ ਹੋਇਆ ਸੀ_। 
ਸ਼ਹਿਰ ਵਿਚ ਹੋਰ ਕਿਸੇ ਨੂੰ ਵੀ ਇਸ ਗਲ ਦਾ ਪਤਾ ਨਹੀਂ ਸੀ । ਚੌਤਾ ਮਲਾਹ ਇਕ ਅਖੋ' ਕਾਣਾਂ 
ਸੀ ਪਰ ਆਪਣੇ ਕੋਮ ਦਾ ਬੜਾ ਸਿਆਣਾ ਸੀ_। ਰਾਣੀ ਨੇ ਉਸ ਨੂੰ `ਗੁਪਿਆਂ ਦੀ ਇਕ ਥੈਲੀ 
ਦਿੱਤੀ । ਮਦਨ ਆਪਣੀ ਲਾੜੀ ਰੂਪਵਤੀ ਨੂੰ ਨਾਲ ਲੈ ਕੇ ਬੇੜੀ ਉਤੇ ਆ ਗਿਆ, ਰਾਣੀ ਨੇ 
ਉਹਨਾਂ ਨੂੰ ਵਿਦਿਆ ਕੀਤਾ ਅਤੇ ਫਿਰ ਆਪਣੇ ਕਮਰੇ ਵਿਚ ਮੁੜ ਗਈ । 

ਬੇੜੀ ਆਪਣੇ ਸਾਰੇ ਬਾਦਬਾਨ ਖੁਲ੍ਹੇ ਹੋਣ ਕਰ ਕੇ ਉਸਤਾਦ ਹਥਾਂ ਵਿਚ ਹੋਣ ਕਰਕੇ 
ਟੁਟਦੇ ਤਾਰੇ ਵਾਂਗ ਤੋਜ਼ ਜਾ ਰਹੀ ਸੀ । ਉਹ ਦਰਿਆ ਦਿਆਂ ਤੋਰਾਂ ਮੜਾਂ ਨੂੰ ਲੰਘ ਗਈ ਤੇ ਜਦੋ 
ਉਹ ਚੌਧਵਾਂ ਮੋੜ ਵੀ ਅਧਾ ਲੰਘ ਗਈ ਤਾਂ ਉਨ੍ਹਾਂ ਵੇਖਿਆ ਕਿ ਪੂਰਬ ਵਲ ਸੂਰਜ ਚੜ੍ਹ ਆਇਆ 
ਸੀ, ਚੈਤਾ ਮਲਾਹ ਉਥੇ ਹੀ ਖਲੋ ਗਿਆ ਅਤੇ _ਕਹਿਣ ਲੱਗਾ “ਮੁਸਾਫਰੋ, ਜਿਹੜੇ _ਵੀ_ਤੁਸੀਂ 


ਹਉ” ਰਾਣੀ ਦਾ ਹੁਕਮ ਹੈ ਕਿ ਜਿਸ ਵੇਲੇ ਰਾਤ ਮੁੱਕ ਜਾਵੇ ਤੁਸੀ' ਮੋਰੀ ਬੋੜੀ ਵਿਚੋਂ ਉਤਰ 

ਨੌੜੇ ਕੋਈ ਪਿੰਡ ਜਾਂ ਸ਼ਹਿਰ ਨਹੀਂ” ਸੀ । ਮੂੰਹ ਜ਼ੌਰ ਲਹਿਰਾਂ ਦਰਿਆ ਵਿਚ ਜ਼ੌਰ ਜ਼ੋਰ 
ਨਾਲ ਨੱਚ ਰਹੀਆਂ ਸਨ । ਕੌਢੋ ਦੇ ਜੈਗਲਾਂ ਵਿਚੋਂ” ਸ਼ੇਰਾਂ ਅਤੇ _ਰਿੱਛਾਂ ਦੀਆਂ ਅਵਾਜ਼ਾਂ ਆ 
ਰਹੀਆਂ ਸਨ ਅਤੇ ਪਾਣੀ ਵਿਚ ਮਗਰ ਮੱਛ ਸ਼ਿਕਾਰ ਦੀ ਭਾਲ ਵਿਚ ਫਿਰ ਰਹੇ ਸਨ । ਉਥੇ ਚੈਤਾ 
ਨੇ ਇਸ ਜੋੜੀ ਨੂੰ ਦੇਸ“ ਕੱਢੇ ਬਨਵਾਸੀਆਂ ਵਾਂਗ ਛੱਡ ਦਿਤਾ ਅਤੇ ਬੇੜੀ ਘਰ_ ਨੂੰ _ਮੌੜ 
ਲਿਆਇਆ । 

“ਹਾਏ ਮੇਰੇ ਪਿਤਾ ਦੇ ਮਹਿਲਾਂ ਦੀ ਸਜਿੰਦ ਬੇੜੀ, “'ਕੁੜ ਨੇ ਮਨ ਵਿਚ ਕਿਹਾ “ਤਰ ਵੀ 
ਮੈਨੂੰ ਛੱਡ ਕੇ ਜਾ ਰਹੀ ਏ' । ਮੈ' ਤੰਨੂੰ ਵਾਸਤਾ ਪਾਉ”ਦੀ ਹਾਂ ਕਿ ਤੂੰ ਮੇਰੀ ਮਾਂ ਨੂੰ ਉਸ ਦੀ 
ਅਭਾਗਣ ਧੀ ਦੀ ਸੂਹ ਦਸੀ', ਆਖੀ” ਉਸ ਨੂੰ ਦੇਸੋ` ਕੱਢੀਆਂ ਵਾਂਗ ਮਲਾਹ ਨੇ ਜੰਗਲ ਵਿਚ ਛੱਡ 
ਦਿੱਤਾ ਹੈ । ਤੈਨੂੰ ਮੋਰੀ ਸਰੁ, ਮੇਰੇ ਪਿਤਾ ਨੂੰ ਦਸੀ" ਕਿ ਮੈ ਜੈਗਲ ਵਿਚ ਸੁਟੀ ਪਈ ਹਾਂ ਅਤੇ ਮੋਰੇ 
ਕੋਲ ਡੰਗ ਟੋਰਨ ਦਾ ਕੋਈ ਸਾਧਨ ਨਹੀਂ ।” 

ਝਟ ਪਟ ਬੇੜੀ ਨਜ਼ਰੋ' ਉਹਲੇ ਹੋ ਗਈ । ਇਕ ਜੈਗਲੀ ਹਰਨੀ ਵਾਂਗ ਰੂਪਵਤੀ ਜੈਗਲ 


`ਵਿਚ ਫਿਰਨ ਲੱਗੀ '“ਹੇ ਬੀਆਬਾਨ_ਤੂੰ ਹੀ ਜਾ ਕੇ ਮੇਰੀ ਮਾਂ ਨੂੰ ਦੱਸ ਕਿ ਉਸ_ਦੀ ਧੀ ਨੂੰ ਭੁਖੇ 


ਸ਼ੇਰ ਖਾ ਜਾਣ ਲਗੇ ਹਨ ।'' ਉਸ ਰੋੱਦੀ ਹੋਈ ਕਿਹਾ । 
ਮਦਨ......''ਨਾ ਰੋ ਚੈਨੀਏ ! ਆਪਣੀ ਕਿਸਮਤ ਉਤੋਂ ਰੋਣ ਦਾ ਕੀ ਫਾਇਦਾ ? ਇਹ 
ਪਰਮਾਤਮਾ ਦਾ ਰੁਕਮ ਹੈ । ਉਸ ਦੀ ਹੁਕਮ ਨੂੰ ਕੋਣ ਮੋੜ ਸਕਦਾ ਹੈ । ਸਪ ਨੇ ਸਿਰ ਉਤੇ ਵੱਢ 


================ ਤਣ ਦਾ ਕਲ 


144 


ਖਾਧਾ ਹੈ ਜ਼ਹਿਰ ਦਿਮਾਗ਼ ਵਿਚ ਪਹੁੰਚ ਚੁੱਕਿਆ ਹੈ। ਹੁਣ ਇਸ ਹਾਲਤ ਵਿਚ ਮਾਂਦਰੀ_ ਕੀ 
ਕਰੇਗਾ । ਪਿਛਲੇ ਜਨਮ ਦੇ ਕਿਸੇ ਗੁਨਾਹ ਦੇ ਬਦਲੇ ਸਾਨੂੰ ਜੰਗਲ ਵਿਚ ਦੇਸ਼ ਨਿਕਾਲਾ 


ਮਿਲਿਆ ਹੈ । 

“ਤੂੰ ਤਾਂ ਗੋਰੀਏ, ਦੇਵਤਿਆਂ ਲਈ ਇਕ ਪਵਿੱਤਰ ਭੇਟਾ ਹੈ' । ਮੈ ਇਕ ਕੁੱਤਾ ਹਾਂ ਜਿਸ ਨੇ 
ਇਸ ਨੂੰ ਮਹ ਮਾਰਿਆ ਹੈ । ਕੀ ਤ੍ਰੰ ਇਸ ਲਈ ਰੋ ਰਹੀ ਦਏ? ਸੈਂ ਅਛੂਤ ਵਾਂਗ ਘਿਰਨਾ ਯੋਗ ਹਾਂ 
ਅਤੇ ਤੂੰ ਗਗਾ ਨਦੀ ਵਾਂਗ ਪਵਿੱਤਰ ਹੈ” । ਪਰ ਮੈਂ ਆਪਣੇ ਪ੍ਰਣਾਂ ਦੀ ਕਸਮ ਖਾ ਕੇ ਤੈਨੂੰ ਵਿਸ਼ਵਾਸ਼ 

ਹਾਂ ਕਿ ਮੈਂ ਬਹੁਤਾ ਨੇੜੇ ਨਹੀਂ ਆਵਾਂਗਾ, ਨਹੀਂ' ! ਤੇਰੇ ਚਰਨੀ ਹਥ ਲਾਵਾਂਗਾ, ਮੰ” 
ਵੇਥੇ ਇਸ ਲਈ ਹਾਂ ਕਿ ਜਦੋਂ” ਤੈਨੂੰ ਭੁਖ ਲਗੇ ਤਾਂ ਤੈਨੂੰ ਜੈਗਲ ਵਿਚੋ ਫਲ ਤੋੜ ਦਿਆਂ ਅਤੇ 
ਜਦੋਂ ਤੈਨੂੰ ਤ੍ੇਹ ਲਗੇ ਤਾਂ ਤੈਨੂੰ ਪਾਣੀ ਲਿਆ ਦਿਆਂ । ਤੇਰਾ ਬਿਸਤਰਾ ਬਨਾਣ ਲਈ ਮੈ ਬ੍ਰਖਾਂ 
ਦੇ ਕੂੂਲੇ ਪੱਤੇ ਹੇਠ ਵਿਛਾ ਦਿਆਂਗਾ ਤੂੰ ਰਾਜੇ ਦੀ ਜਾਈ ਹੈ', ਮੁਟਿਆਰੇ, ਅਤੇ ਇਹਨਾਂ ਦੁਖਾਂ 
ਤੋ ਓਪਰੀ, ਹਾਏ ! ਤੂੰ ਇਕੱਲੀ ਜੈਗਲ ਵਿਚ ਆਪਣੇ ਬਨਵਾਸ ਦੇ ਦਿਨ ਕਿਵੇ ਕੱਟੇਂਗੀ । 
ਕਿਨੇ ਦੁਖ ਦੀ ਗੱਲ ਹੈ ਕਿ ਤੈਨੂੰ ਸਾਥੀ ਵੀ ਉਹ ਮਿਲਿਆ ਹੈ ਜਿਹੜਾ ਇਕ ਗੌਲੋਂ ਤੋ" ਵੱਧ ਤੇਰੇ 
ਲਈ ਕੁਝ ਨਹੀਂ ।'' 

ਜਦੋ” ਰੂਪਵਤੀ ਨੇ ਇਹ ਸੁਣਿਆਂ ਤਾਂ ਉਹ ਰੋ ਪਈ ਅਤੇ ਕਹਿਣ ਲੱਗੀ_“'ਮੋਰੇ ਦਿਲ 
ਦੇ ਸਵਾਮੀ, ਮੈ' ਤੈਨੂੰ ਸਾਫ਼ ਸਾਫ਼ ਦੱਸ ਦਿਆਂ ਕਿ ਮੇਰੀ ਮਾਂ ਨੇ ਮੈਨੂੰ ਤੇਰੇ ਲੜ ਲਾਇਆ ਹੈ, 
ਭਾਵੇ ਮੈਂ ਇਹਨਾਂ ਜੰਗਲਾਂ ਵਿਚ ਹੀ_ਰਵਾਂ ਮੈਨੂੰ ਪਤਾ ਹੈ ਕਿ ਮੈ” ਆਪਣੇ ਪਤੀ ਦੇ ਹੱਥਾਂ ਵਿਚ 
ਹਾਂ। ਇਸ ਦੁਨੀਆਂ ਵਿਚ ਮੈ ਕਿਸੋ ਹੌਰ ਨੂੰ ਆਪਣੇ ਮਨ ਵਿਚ ਥਾਂ ਨਹੀਂ ਦੇ ਸਕਦੀ । ਹਾਏ ! ਮੰਦੇ 
ਭਾਗਾਂ ਨੇ ਸਾਡੇ ਉਤੇ ਇਹ ਸਾਰੇ ਕਲੋਸ਼ ਲਿਆਂਦੇ ਹਨ । ਮੰਨੂੰ ਇਸ ਗਲ ਦਾ ਕਿੰਨਾਂ ਦੁਖ ਹੈ ਕਿ 
ਮੋਰੇ ਕਰ ਕੇ ਹੀ ਤੂੰ ਦੇਸ਼ੋ' ਨਿਕਲ ਕੇ ਜੰਗਲ ਵਿਚ ਫਿਰ ਰਿਹਾ ਹੈ” ! 

ਕਾਗਾਂਲੀਆਂ ਅਤੇ _ਜੈਗਾਲੀਆਂ ਦੋ ਭਰਾ ਹਨ ਉਨ੍ਹਾਂ ਦਾ ਕੰਮ ਜਾਲ ਲਾ ਕੇ ਮੱਛੀਆਂ 
ਫੜਣਾ ਹੈ । ਇਹੀ ਉਹਨਾਂ ਦਾ ਕਿੱਤਾ ਅਤੇ ਆਮਦਨੀ ਦਾ ਸਾਧਨ ਹੈ। ਆਪਣੇ ਲੱਕਾਂ ਦੁਵਾਲੇ 
ਉਹ ਟੋਕਰੀਆਂ ਬੈਨ੍ਹੀ ਫਿਰਦੇ ਹਨ ਅਤੇ ਜਾਲ ਹਥ ਵਿਚ ਫੜ ਕੇ ਉਹ ਸਵੇਰੇ ਸ਼ਾਮ ਮੱਛੀਆ ਦੀ 
ਭਾਲ ਵਿਚ ਢਰਿਆ ਕੰਢੇ ਫਿਰਦੇ ਹਨ । 

ਇਸ ਤਰ੍ਹਾਂ ਫਿਰਦਿਆਂ ਉਹ ਇਕ ਦਿਨ ਰੂਪਵਤੀ ਨੂੰ ਮਿਲ ਪਏ । ਦੋਹਾਂ ਭਰਾਵਾ ਦੀਆਂ 
ਤਿੰਨ ਵਹੁਟੀਆਂ ਸਨ ਪਰ ਕਿਸੇ ਇਕ ਦੇ ਕੁੱਖੋਂ ਵੀ ਕੇਈ ਸੰਤਾਨ ਪੈਦਾ ਨਹੀ ਹੋਈ ਸੀ । ਸਭ 
ਤੋਂ ਵੱਡੀ ਦਾ ਨਾਂ ਪੁਨਾਈ ਸੀ । ਉਹ ਕਾਗਾਂਲੀਆਂ ਦੀ ਵਹੁਟੀ ਸੀ । 

ਕਾਗਾਂਲੀਆਂ ਨੇ ਘਰ ਆਂ ਕੇ ਵਾਜ ਮਾਰੀ ''ਪੁਨਾਈ ਬਾਹਰ ਨਿਕਲ ਕੇ ਵੇਖ'” ਪੁਨਾਈ 
ਨੇ ਬਾਹਰ ਨਿਕਲ ਕੇ ਦੁਵਾਲੇ ਨਜ਼ਰ ਮਾਰੀ ਉਸ ਵੇਖਿਆ ਕਿ ਇਕ ਓਪਰਾ ਆਦਮੀ ਅਤੇ ਇਕ 

ਅਧਸਰਾ ਵਰਗੀ ਸੰਦਰ ਮੁਟਿਆਰ ਹੈ । ਲਛਮੀ ਆਪ ਖਲੌਤੀ ਲਗਦੀ ਸੀ ਉਹ । 
ਕਾਗਾਂਲੀਆਂ ਨੇ ਕਿਹਾ “ਮੈ ਸਵੇਰ ਤੋ” ਸ਼ਾਮ ਤਕ ਆਪਣਾ ਜਾਲ ਪਾਣੀ ਵਿਦ 


145 


ਖਿਚੀ ਫਿਰਿਆ ਪਰ ਮੈਨੂੰ ਇਕ ਕੇਕੜਾ ਵੀ ਨਹੀ” ਲੱਭਾ ਦਰਿਆ ਵਿਚੋਂ 
੨੭੫8੧ ਕੋ । ਪਰ ਅਜੀਬ ਗੱਲ ਹੈ 
.. (% ਪੀ ਹੀ ਲਭ ਗਈ । ਇਸ ਨੂੰ ਧਿਆਨ ਨਾਲ ਘਰ ਲੈਂ ਜਾ ਅਤੇ ਇਸ, 
ਜਿਵੇ ਪਹਿਲੇ ਦਸਿਆ ਗਿਆ ਹੈ ਪੁਨਾਈ ਦਾ ਨਾ ਪੁੱਤਰ ਸੀ_ ਨਾ ਧੀ ਲੱ 
੨ ਪੂ । ਇਸ ਗਲ 
_ - ; (ਆ “'ਬੱਚੀ, ਤੂੰ ਲੇ“ 
2 (੨੩ ਅਤੇ ਤੇਰੇ ਨਾਲ ਇਹ ਕੌਣ ਹੈ ? 
ਇਸ ਤਰ੍ਹਾਂ ਦੋ ਸੈਕੜੇ ਸਵਾਲ ਪੁੱਛੇ । ਆ 6. -. 
“ਮੇਰਾ ਮਾਂ ਪਿਓ ਕੋਈ ਨਹੀਂ ਭਰਾ ਵੀ ਕੋਈ ਨਹੀਂ” ਰੋੜ੍ਹ ਹੇਠ ਆਈ ਬੂਟੀ ਵਾਂਗ 
ਕਿਸਮਤ ਲਿਜਾਂਦੀ ਹੈ ਮੈ” ਟੁਰੀ ਫਿਰਦੀ ਹਾਂ । ਮੋਰੇ ਭੈੜੇ ਨਿੱਛਤਰਾਂ ਨੇ (5, 
1 40੬ ਅ ਆ ਅਤੇ ਬੇ-ਆਂਸਰਾ ਦਿਨ ਲੰਘਾ ਰਹੀ ਸਾਂ । ਚੰਗਾ ਅਸੀਂ ਤੁਹਾਨੂੰ 
। ਤੁਸੀਂ ਮੇਰੇ ਮਾਤਾ ਵਾਂਗ ਹੋ । ਮੈ ਥੋੜੀ ਜਿਹੀ ਥਾਂ 
ਨੋ ਹੋ । ਮੈ` ਤ੍ਹਾਡੇ ਚਰਨਾਂ ਵਿਚ ਥੋੜੀ ਜਿਹੀ ਥਾਂ 
ਬਚਿਆਂ ਤੋਂ" ਬਿਨਾਂ ਪੁਨਾਈ ਨੂੰ ਦੁਨੀਆਂ ਖ਼ਾਲੀ ਖ਼ਾਲੀ ਲਗਦੀ ਸੀ । ਪ੍ਰਮਾਤਮਾ 
ਨਾਲ ਹੁਣ ਉਸ ਨੂੰ ਇਕ ਆ 
ਉਨ ਨੂੰ ਹਰ. - 
“'ਸੇਰੀ ਪ੍ਰੇਮ ਪਿਆਰੀ ! ਮੈ" ਤੌਥੋ ਦੇ ਹਫ਼ਤੇ ਦੀ ਛੁੱਟੀ ਮੰਗਦਾ ਹਾਂ ਮੈ 
ਸੇ ੩ ਮੈ ਪਿਛੇ ਲਗਾਤਾਰ 
ਹਮ ਲੇ ਜਾ ਜੀ ਦੇ ਮਹਿਲਾਂ ਵਿਚ ਰਿਹਾ । ਇਹ ਸਾਰਾ ਸਮਾਂ ਮੈਂ ਆਪਣੇ ਮਾਪਿਆਂ 
. . ੫੨“ ਉਹ ਜੀਉ'ਦੇ ਹਨ ਕਿ ਮਰ ਗਏ ਹਨ । 
`... - (- ੬੩੬੬੮ 4੬ ਚਾਹੁੰਦਾ ਹਾਂ । ਤੇਰੀ ਆਗਿਆ ਨਾਲ ਮੈ” 


ਵਿਚ ਅਡੀਆਂ ਚੁਕ ਚੁਕ ਉਸ ਦਾ ਰਾਹ ਵੇਖਦੀ ਹਾਂ । ਅਨ੍ਹੇਰੇ ਵਿਚ ਹੰਝੂਆਂ 
ਚੁ ਰੋਸ ਨ ਹੰਝੂਆਂ ਦੀ ਧ੍ਰੰਦ ਇਕ ਜਾਲੇਂ 
ਛੱਗਮਰੀਆਂ ਅਖ ਨੰ ਕੜੀ ਰਪਈ ਹੋ; ਮੋ ਤੇਰੇ-ਕਵੀ ਸਰ ਚੱਕ ਫਲ ਕਤ ਲੇ 


146 


ਹਲ ਟ ਕੇ 
ਸਾਰੇ ਕੁਮਲਾ ਗਏ ਹਨ । ਤੂੰ ਮੋਰੀ ਆਸਵੈਦ ਜਵਾਨੀ ਨੂੰ ਦਿਨੋ ਦਿਨ ਨਿਘਰਦੀ ਛਡ 
ਉਰ ਰੋ ਸਰੀ ਚੜ ਮੋ ਅਜ ਬਣਾਂਦੀ ਅਤੇ ਢਾਂਦੀ ਰਹਿੰਦੀ ਹਾਂ ਤੇ ਦਿਨ ਵੀ 
ਮੈਨੂੰ ਝੂਠੀਆਂ ਆਸਾਂ ਦਵਾਂਦਾ ਲਮਕ ਲਮਕ ਕੇ ਲੰਘ ਜਾਂਦਾ ਹੈ । ਮੈ” ਏਥੇ ਬੈਠੀ ਸਾਰਾ ਦਿਨ 
ਅਨਥਕ ਅੱਖਾਂ ਨਾਲ ਜਿਹੜੀਆਂ ਮਿੱਟੀ ਨਾਲ ਮਧਮ ਹੋਂ ਗਈਆਂ ਹਨ, ਤੇਰਾ ਜਹ 
ਰਹਿੰਦੀ ਹਾਂ । ਇਸ ਤਰ੍ਹਾਂ ਕੁੜੀ ਇਕੱਲੀ ਬੈਠੀ ਕੀਰਨੇ ਪਾਂਦੀ ਰਹਿੰਦੀ । ਹੁਣ ਜੋ ਅਗੌ“ ਹੋਇਆ 
ਣ। 7 
ਉਹ ਕਾਜ ਨੇ ਢਲ ਵਜਵਾ ਕੇ ਸ਼ਹਿਰ ਵਿਚ ਅਤੇ ਬਾਜਾਂ ਵਿਚ ਇਹ ਛੇਲਾਨ 
1 ੱਟ ਰੇ ਲਾਈ ਹੈ 
ਜੋ ਕੋਈ ਮੇਰੇ ਉਸ ਦੁਸ਼ਮਣ ਨੂੰ ਲੱਭੋਗਾ ਜਿਸ ਨੇ ਮੋਰੇ ਖਾਨਦਾਨ ਨੂੰ ਇਹ ਬੱਜ 
ਅਤੇ ਇਸ ਉਤੇ ਉਜਾਂ ਅਤੇ ਤ੍ੁਹਮਤਾਂ ਲਵਾਈਆਂ ਹਨ ਅਤੇ ਮੇਰੀ ਬਰਾਦਰੀ ਨੂੰ ਨੀਵਿਆਂ ਕੀਤਾ 
ਹੈ ਉਸ ਨੂੰ ਯੋਗ ਇਨਾਮ ਦਿੱਤਾ ਜਾਵੇਗਾ । ਅਤੇ ਬਦਮਾਸ਼ ਦੀ।ਕਾਲੀ ਦੇਵੀ ਦੀ ਵੇਦੀ ਉਤੇ ਬਲੀ 
71. 45 ਰੂਪਵਤੀ ਦੇ ਕੈਨ ਵਿਚ ਜਾ _ਦਸਿਆ “ਤੇਰੇ ਪਤੀ ਨੂੰ ਕਦ ਕਰ 
ਗਿਆ ਹੈ । ਉਸ ਦਾ ਮੌਤੇ“ ਬਚਨ ਦਾ ਕੋਈ ਤਰੀਕਾ ਨਹੀਂ । 
੨ ਉਨ ਚਲ ਉਤੇ ਜਿਵੇ” ਬਿਜਲੀ ਡਿਗ ਪਈ । ਅਤੇ ਉਸ ਦੇ ਦਿਲ ਜਿਵੇਂ ਤੀਰ 
'ਵਿੰਨਿਆ ਗਿਆ । ਸਿ 
ਜਲ “ਰੇ ਮੋਰੀ ਧਰਮ ਦੀ ਮਾਂ ਪੁਨਾਈ ਮੈਨੂੰ ਏਥੋਂ ਜਾਣ ਦੀ ਆਗਿਆ ਦੇ । ਦੀ 
ਐਂ ਇਹ ਕੀ ਸੁਣਿਆ ਹੈ ? ਹਾਏ:! ਕਿੰਨੀ ਭੈੜੀ ਖਬਰ ਹੈ । ਮੈਨੂੰ ਏਥੋਂ ਜਾਣ 
ਆ ਮੋਰੇ ਖੋਟੇ ਕਰਕੇ ਆਈਆਂ 
“ਮੋ ਮਹਿਲਾਂ ਵਿਚ ਜੰਮੀ ਸਾਂ । ਇਹ ਸਭ ਮੁਸੀਬਤਾਂ ਮੇਰੇ ਖੋਟੇ ਕਰਮਾਂ ਕਰ 
ਹਨ । ਹਾਏ ! ਮੈਂ ਕਿਸ ਨੂੰ ਦੋਸ਼ ਦੇਵਾਂ । ਮੇਰੀ ਪਿਆਰੀ ਧਰਮ ਦੀ. ਮਾਂ ਮੈਨੂੰ `ਏਥੋ' ਵਿਦਿਆ 
3 ੧ ਰੇ ਰੀ, 
“ੰਘੀ ਰਾਤ ਵੇਲੋ ਮੇਰੀ ਮਾਂ ਨੇ ਮੈਨੂੰ ਉਸ ਦੇ ਲੜ ਲਾਇਆ, ਰਾਤ_ ਦੇ ਅਨ੍ਹੇਰੇ 
ਸਰ ਚ ਸੈਂ ਆਪਣਾ ਘਰ_ਛੱਤਡਿਆ ਸੀ ਅਤੇ ਮੈਨੂੰ ਪਤਾ ਨਹੀ ਸੀ 
ਧਰਮ ਦੀ ਮਾਂ ਵਿਦਿਆ ਕਰ ।'' ਰਾ 
(-_ > (ਦਏ ਦਾ ਉਹ ਮਹਿਲ ਛਡ ਦਿੱਤਾ, ਨਾਲ ਹੀ ਇਕ ਸੌ ਨੌਕਰ ਅਤੇ 
ਗੋਲੀਆਂ । ਇਕੋ ਆਪਣੇ ਚੰਨ ਨੂੰ ਨਾਲ ਲੈ ਕੇ ਮੈਂ ਇਸ ਜੋਗਲ ਵਿਚ ਦੇਸ਼ ਨਿਕਾਲਾ ਲੌ ਲਿਆ । 
ਮਾਂ ਮੈਨੂੰ ਵਿਦਿਆ ਕਰ । 
ਨੰ “ਆ (4 ਉ= ਮੈਨੂੰ ਕੋਝੀ ਮਿਲ ਪਿਆ ਜਿਹੜਾ ਮੋਰਾ ਧਰਮ ਦਾ ਪਿਤਾ 
ਬਣ ਗਿਆਂ । ਥੋੜੇ ਸਮੇ ਲਈ ਮੋਰੇ ਦੁਖਾਂ ਭਰੇ ਜੀਵਨ ਨੂੰ ਚਾਂਦੀ ਕਿਨਾਰੀ ਲਗ ਗਈ, ਮੈਨੂੰ 
ਵਿਦਿਆ ਕਰ ।”” ਲਾ 
ਰੀ ਹੀ” ਆਪਣੇ ਪਿਤਾ ਨੂੰ ਭੁਲ ਗਈ, ਮਾਤਾ ਨੂੰ ਅਤੇ ਹੋਰ ਸਾਰਿਆਂ ਨੂੰ । ਇਹ ਮੇਰੇ ਮਥੇ 


127 


'ਵਿਚ ਲਿਖਿਆ ਸੀ ਕਿ ਮੈ ਆਪਣੇ ਸਾਰੇ ਸਾਕਾਂ ਸਬੰਧੀਆਂ ਨੂੰ ਛਡ ਜਾਵਾਂਗੀ । ਹਾਏ ! ਮੈ 
ਇਸ ਗਲ ਨੂੰ ਕਿਵੇ ਟਾਲ ਸਕਦੀ ਸਾਂ ਮੈਨੂੰ ਵਿਦਿਆ ਕਰ ।'' 

“ਹਾਏ ਕਲੇਸ਼ ! ਮੈ ਇਕ ਵਾਰ ਵੀ ਆਪਣੇ ਚੈਨ ਨੂੰ ਦੇਣ ਲਈ ਆਪਣੇਂ ਹਥਾਂ ਨਾਲ _` 
ਖੁਸ਼ਬੂਦਾਰ ਪਾਨ ਤਿਆਰ ਨਹੀ ਕੀਤਾ । ਨ ਹੀ ਘਿਓ _ਨਾਲ ਜਗਦੇ ਕਿਸੇ ਦੀਵੇ ਦੇ ਚਾਨਣ ਵਿਚ 
ਰੇ ਦਸੇ ਮਪ, ਉਹੋ, ਨਰ ਨ ਨ. ਵਿਨ, 
ਕਰ ਦੇ ।” 

"ਫਰਸ਼ ਉਤੇ ਹਾਥੀ ਦੰਦ ਦੀਆਂ ਚੌਕੀਆਂ ਡਾਹ ਕੇ ਇਕ ਵਾਰ ਵੀ ਮੈ“ ਉਹਦੇ ਪਾਸੋ ਨਾਲ` 
ਲਗ ਕੇ ਆਰਾਮ ਨਹੀਂ ਕੀਤਾ ਤੇ ਨ ਹੀ_ਉਸ ਦੀ ਸੰਗਤ ਦਾ ਰਸ ਮਾਣਿਆ । ਮੈਨੂੰ ਹੁਣ 
ਜਾਣ ਦੇ ।” 

“ਅਸੀ ਥੋੜ੍ਹਾ ਚਿਰ ਵੀ ਘਰ ਵਿਚ ਪਤੀ ਪਤਨੀ ਵਾਂਗ ਇਕੱਠੇ ਨਹੀਂ ਰਹੇਂ । ਮੈਦੇ ਕਰਮ 
ਸਾਡਾ ਪਿੱਛਾ ਕਰ ਰਹੇ ਹਨ ਅਤੇ ਜੋ ਵੀ ਉਮੀਦਾਂ ਅਸੀ ਘੜਦੇ ਹਾਂ ਉਹ ਸਾੜ ਕੇ ਸਵਾਹ ਕਰ 
ਦੇਂਦੇ ਹਨ । ਮੈਨੂੰ ਹੁਣ ਜਾਣ ਦੇ ।” 

ਪੂਨਾਈ ਨੇ ਉਸ ਨੂੰ ਧੀਰਜ ਦੇਣ ਦੀ ਬੜੀ ਕੋਸ਼ਿਸ਼ ਕੀਤੀ ਪਰ ਬੇਅਸਰ ਰੂਪਵਤੀ---- 
“ਮੇਰੀ ਚੋਗੀ ਮਾਂ, ਮੈ” ਤੇਰੇ ਪੈਰੀਂ ਪੈਂਦੀ ਹਾਂ ਅਤੇ ਬੜੇ _ਜ਼ੋਰ ਨਾਲ ਇਕ ਬੇਨਤੀ ਕਰਦੀ ਹਾਂ । 
ਜਿਥੇ ਉਹ ਹੁਣ ਹੈ ਉਥੇ ਮੈਨੂੰ ਲੈ ਚਲ। ਜਿਥੇ ਉਹ ਤੇ ਉਥੇ ਮੈ' । ਮੈ ਮੌਤ ਵਿਚ ਉਸਦੀ ਸਾਥਨ 
ਬਣਾਂਗੀ । ਮੈ ਉਸਤੇ” ਬਿਨਾਂ ਨ ਹੀ ਰਹਿਣਾ ਹੈ ਅਤੇ ਨ ਰਹਿ ਸਕਦੀ ਹਾਂ ।” 

“ਸੈ ਕਿੱਡੀ ਅਭਾਗਣ ਹਾਂ ਕਿ ਸਾਨੂੰ `ਪਤੀ ਪਤਨੀ ਬਣ ਕੋ ਖੁਸ਼ੀ ਖੁਸ਼ੀ ਰਹਿਣ ਲਈ 
ਕੁਝ ਦਿਨ ਵੀ ਨਹੀਂ ਮਿਲੋ ! ਮੋਰਾ ਪਿਤਾ ਹੁਣ ਮੇਰਾ ਦੁਸ਼ਮਣ ਹੈ । ਉਸੇ ਨੇ ਹੀ ਮੈਨੂੰ ਇਹ ਸਾਰੇ 
ਦੁਖ ਦਿੱਤੇ ਹਨ । ਮੇਰੇ ਮਾਪੇ ਇਸ ਤਰ੍ਹਾਂ ਵਿਹਾਰ ਕਰ ਰਹੇਂ ਹਨ ਜਿਵੇ“ ਉਹ ਮੋਰੇ ਕੁਝ ਲਗਦੇ 
ਹੀ ਨਹੀਂ । ਜੇ ਤੂੰ ਮੈਨੂੰ ਮੇਰੇ ਪਤੀ ਕੋਲ ਨਾ ਲੈ ਗਈ ਤਾਂ ਮੈ" ਏਥੇ ਜ਼ਹਿਰ ਖਾ ਲਵਾਂਗੀ । ਮੈ” 
ਡੁਬ ਕੇ ਮਰ ਜਾਵਾਂਗੀ ਜਾਂ ਚਾਕੂ ਨਾਲ ਆਪਣਾ ਗਲ ਵਢ _ਲਵਾਂਗੀ । ਮੈ“ ਇਹ ਤੁਹਾਨੂੰ ਦਸ 
ਦਿਆਂ ਕਿ ਮੰਨੂੰ ਕੋਈ ਰੌਕ ਨਹੀਂ ਸਕੇਗਾ ।” 

'ਪੂਨਾਈ ਨੇ ਉਸ ਦੇ ਬੇ-ਆਰਾਮ ਮਨ ਨੂੰ ਧਰਵਾਸ ਦੇਣ ਲਈ ਆਪਣੀ ਪੂਰੀ ਵਾਹ ਲਾਈ । 
ਪਰ ਇਹ ਬੜਾ ਔਖਾ ਕੰਮ ਸੀ, ਪਰ ਆਸ ਅਤੇ ਧੀਰਜ ਦੇਣ ਵਾਲੇ ਮਿਠੇ ਸ਼ਬਦਾਂ ਨਾਲ ਉਸ 
-ਦੁਖਿਆਰੀ ਨੂੰ ਉਸ ਰਾਤ ਆਪਣੇ ਘਰ ਰਖਿਆ ਹੀ ਗਿਆ । 

ਅਗਲੋਂ ਦਿਨ ਪ੍ਰਭਾਤ ਵੇਲੋ ਪੂਨਾਈ ਨੇ ਜੰਗਾਲੀਆ` ਨੂੰ ਕਿਹਾ ਕਿ ਉਹ ਆਪਣੀ ਬੇੜੀ 
ਤਿਆਰ ਕਰੇ । ਉਹ ਉਸ ਨੂੰ ਘਾਟ ਉਤੇ ਲੈ ਆਇਆ । ਪੂਨਾਈ ਰੋੱਦੀ ਮੁਟਿਆਰ ਨੂੰ ਨਾਲ 
ਲੈ ਕੇ ਰਾਜੇ ਦੇ ਸ਼ਹਿਰ ਵਲ ਨੂੰ ਟੁਰ ਪਈ । 

ਉਹ ਉਸ ਵੱਲੋਂ ਦਰਬਾਰ ਲਾ ਰਿਹਾ ਸੀ । ਪੂਨਾਈ ਦਰਬਾਰ ਵਿਚ ਚਲੀ ਗਈ ਅਤੇ 
ਸਵਾਲੀ ਬਣ ਕੇ ਖਲੋ ਗਈ । ਦੋਵੇ ਭਰਾ ਕਾਂਗਾਂਲੀਆ ਅਤੇ _ਜੈਗਾਲੀਆ ਉਸ ਦੇ ਪਿਛੇ 
'ਖਲੋਂ ਗਏਂ । 


148 


ਪੂਨਾਈ ਨੇ ਹਥ ਜੌੜ ਕੇ ਧਰਮ ਦੇਵਤਾ ਨੂੰ ਬੈਦਨਾ ਕੀਤੀ ਅਤੇ ਫਿਰ ਉਸ ਨੂੰ ਪ੍ਰਨਾਮ 
ਕਰਕੇ ਇਸ ਤਰ੍ਹਾਂ ਕਿਹਾ: । ॥ 

“ਮੋ ਹਜ਼ੂਰ ਕੌਲ ਇਕ ਸ਼ਕਾਇਤ ਕਰਨੀ ਹੈ, ਤੁਸਾਂ ਮੇਰੇ ਜਵਾਈ ਨੂੰ ਕਿਥੇ ਕੈਂਦ ਕਰਕੇ 
ਰਖਿਆ ਹੋਇਆ ਹੈ, ਅਤੇ ਕਿਓ` ਕੈਦ ਕੀਤਾਂ ਹੈ, ਕੀ ਮੈਂ ਹਜ਼ੂਰ ਤਂ ਪੁਛ ਸਕਦੀ ਹਾਂ ਕਿ 
ਤ੍ਸਾਂ ਉਸ ਨੂੰ ਕਿਓ” ਇਸ ਤਰਾਂ ਕੈਦ ਕੀਤਾ ਹੈ ?'' 

ਦਰਬਾਰੀਆਂ ਨੇ ਉਸ ਨੂੰ ਰੁਕਣ ਦਾ ਹੁਕਮ ਕੀਤਾ ਅਤੇ ਫਿਰ ਪੁਛਿਆ ਤੇਰਾ ਜਵਾਈ 
ਕੌਣ ਹੈ ਜਿਸ ਬਾਰੇ ਤੂੰ ਗਲਾਂ ਕਰ ਰਹੀ ਹੈ” ? ਹੱ 

`ਪੂਨਾਈ ਆਪਣੇ ਹੌਝੂ ਨ ਰੋਕ ਸਕੀ । ਸਗੋਂ ਬੇਆਸਰਿਆਂ ਵਾਂਗ ਰੋਣ ਲਗ ਪਈ । ਫਿਰ 
ਭਰੇ ਹੋਏ ਗਲ ਨਾਲ ਉਸ ਨੇ ਕਿਹਾ “'ਉਹ ਬੜੀ _ ਅਭਾਗਣ ਕੁੜ) ਹੈ । ਆਪਣੀ ਧੀ. ਦੀ ਗਲ 
ਦਸ਼ਢਿਆਂ ਮੇਰਾ ਦਿਲ ਟੁੱਟਦਾ ਹੈ । . _ ੨ ਮਿ 

“ਹੋ ਆਦਰ ਯੌਗ ਰਾਜਾ ਕਿਸੇ ਨੇ ਸੁਣਿਆ ਹੈ ਕਿ ਕਿਸੇ _ਆਪਣੇ ਪਾਲੋ ਹੋਂ ਪੰਛੀ ਨੂੰ 
ਆਪਣੇ ਹੱਥ ਨਾਲ ਗੌਲੀ ਮਾਰ _ਦਿੱਤੀ_ ਹੌਵੇ ਜਾਂ ਆਪੋ _ਹੀ ਘਰ ਬਣਾ ਕੇ ਉਸ ਨੂੰ ਅਗ ਲਾ 
ਦਿੱਤੀ ਰੌਵੇ ਜਾਂ ਆਪੇ ਮਿਹਨਤ ਨਾਲ_ ਬੀਜੇ ਬੂਟੇ ਵਢ ਦਿੱਤੇ ਹੌਣ । ਕਿਸੇ ਇਹ ਸ੍ਣਿਆ ਹੈ 
ਕਿ ਲੱਤ ਮਾਰ ਕੇ ਕਿਸੇ ਦੇਵਤਿਆਂ ਦੇ ਮੰਦਰ ਵਿਚ ਰਖਿਆ ਪਵਿੱਤ੍੍‌ ਪਿਆਲਾ ਤੌੜ ਦਿੱਤਾ ਹੋਵੇ ।; 

“ਅਧੀ ਰਾਤ ਦੀਆਂ ਕਾਲੀਆਂ ਘੜੀਆਂ ਗਵਾਹ _ਸਨ ਜਦੋਂ ਰਾਣੀ ਨੇ _ਆਪਣੀ ਧੀ 
ਨੂੰ ਕਿਸੇ ਦੇ ਲੜ ਲਾ ਦਿੱਤਾ । ਉਹੀ ਤੇਰਾ ਜਵਾਈ ਹੈ। ਕੀ ਉਸ ਨੂੰ ਤੇਰਾ ਪਿਆਰ ਅਤੇਂ 
ਦਇਆ ਨਹੀਂ ਮਿਲਣੀ ਚਾਹੀਦੀ । ਉਹ ਤੈਨੂੰ ਪੁਤਰਾਂ ਵਾਂਗ ਹੀ ਹੈ । ਇਸ ਗਲ ਵਿਚ ਤੇਰੀ.ਧੀ 
ਅਤੇ ਜਵਾਈ ਦਾ ਕੀ ਕਸੂਰ ਹੋ ਸਕਦਾ ਹੈ ?”' 

“ਆਪਣਾ ਪਤੀ_ਗਵਾ ਕੇ ਉਹ ਗਮ ਨਾਲ ਪਾਂਗਲ ਹੋ ਗਈ ਹੈ । ਉਸ ਨੇ ਜੀਊ'ਦੀ ਨਾਂ 
ਰਹਿਣ ਦਾ ਫ਼ੈਸਲਾ ਕੀਤਾ ਹੈ । ਉਹ ਡੁਬ ਮਰਨ ਲਗੀ ਸੀ । ਤੇਰੀ _ਸ੍‌੍‌ ਰੋਈ ਕੁੜੀ ਨੂੰ 
ਅਸਾਂ ਕਿੰਨੇ ਔਖ ਨਾਲ ਆਤਮਘਾਤ ਕਰਨ ਤੋਂ” ਰੋਕਿਆ ਹੈ ।'' . 

“ਮੋਰੀ ਬੇਨਤੀ ਸੁਣ ਹਜ਼ੂਰ । ਤੁਸੀਂ ਆਪ ਜੇਲ,ਵਿਚ ਜਾਕੇ _ਉਸ_ ਨੂੰ ,ਆਪਣੇ 
ਨਾਲ ਰਿਹਾ ਕਰੋ । ਜੇ ਤੁਸਾਂ ਪਿਛੋਂ ਉਸ ਨੂੰ ਮੌਤ ਦੀ ਸਜ਼ਾ ਦੇਣੀ ਸੀ ਤਾਂ ਪਹਿਲਾਂ ਇਹ 
ਹੋਣ ਹੀ ਕਿਓਂ ਦਿੱਤਾ । ਉਸਨੂੰ ਜੰਗਲਾਂ _ਵਿਚ .ਦੇਸ_ ਨਿਕਾਲਾ ਦਿਤਾ ਗਿਆ 
ਗਰੀਬ ਲੌਕਾਂ ਕੌਲ ਰਹੀ ਜਿਹੜੇ ਉਸਦੇ ਨ ਸਾਕ ਸਨ_ਨ_ਔੰਗ । ਅਸੀਂ ਲੌਕ ਭਾਵੇਂ ਮਾੜੇ ਹਾੰ 
ਪਰ ਇਹ ਸਾਡੀ ਸਮਝ ਨਹੀਂ ਆਉਦਾ ਕਿ ਹਜ਼ੂਰ ਆਪਣੇ ਬਚਿਆਂ ਨਾਲ ਇਸ 
ਵਰਤਾ ਕਿਵੇ“ ਕਰ ਸਕਦੇ ਹਨ।' 

ਨਾਈ ਖੁਲ ਕੇ ਰੇ ਨੂੰ ਮੰਦਾ ਬੋਲੀ । ਨਾਂਲੇ ਨਾਲ ਉਸ ਦ 
ਚਲ ਰਹੇ ਸਨ । ਸਾਰੇ ਦਰਬਾਰੀਆਂ ,ਨੇ ਚਰਪ ਕਰ ਕੇ ਉਸ ਦੀਆਂ 
ਆਪਣੀ ਬਚੀ ਦਾ ਪਿਆਰਾ ਮੁਖੜਾ ਯਾਦ ਆਇਆ ਅਤੋਂ ਸੌ ਤਰਸ ਨਾਲ ਉਸ ਦਾ ਦਿਲ ਪਘਰ 
ਗਿਆ । ਹੰਝੂ ਵਗ ਕੇ ਉਸ ਦੀਆਂ ਗੱਲ੍ਹਾਂ ਉਤੇ ਆ ਗਏ ਕਰ 


149 


ਸਾਰੀ ਗਲ ਰਾਜੇ ਨੂੰ ਸਮਝਾ ਦਿੱਤੀ । ਅਤੇ ਰਾਜੇ ਨੌ ਰੀਤ ਅਨ੍ਸਾਰ ਉਨ੍ਹਾਂ ਦੇ ਵਿਆਹ ਦਾ 
ਹੁਕਮ ਦੋ ਦਿੱਤਾ । ਹੂ 
ਰਾ ਦਾਨਾ ਹਾਥੀ ਜ਼ਮੀਨਾਂ ਅਤੇ ਸ਼ਾਨਦਾਰ 
ਕੋਠੀਆਂ ਉਸ ਨੂੰ ਦਾਜ ਵਿਚ ਦੇ ਦਿੱਤੀਆਂ ਗਈਆਂ । ਰਾਜੇ ਨੇ ਇਸ ਜੌੜੀ ਨੂੰ ਆਪਣੇ ਮਹਿਲ 
ਅਤੋ ਸਾਰੀ ਜਾਇਦਾਦ ਦਾ ਵਾਰਿਸ ਥਾਪਿਆ ਉਨ੍ਹਾਂ ਦੀ ਆਰਜ਼ੀ ਰਿਹਾਇਸ਼ ਲਈ ਸ਼ਹਿਰ ਵਿਚ 


' ਬਾਰਾਂ ਬੂਹਿਆਂ ਵਾਲੀ ਇਕ ਵੱਡੀ ਕੌਠੀ ਬਣਾ ਦਿੱਤੀ ਗਈ । 


ਕੁਝ ਦਿਨਾਂ ਪਿਛੋਂ ਮਦਨ ਰੂਪਵਤੀ। ਨੂੰ ਵਹੁਟੀ ਬਣਾ ਪਿਛਾਂਹ ਆਪਣੇ ਘਰ ਨੂੰ ਟ੍ਰੰ 
ਪਿਆ । 


154 


ਦਾ ਇਹੀ ਕਠੋਰ ਹੁਕਮ ਸੀ 
_.% ਅਮਰ. 

।” 

2. ਉਸ ਨੂੰ ਇਕ ਚੈਡਾਲ ਪਾਲਦਾ ਹੈ 

ਬਚੇ ਨੂੰ ਸੰਭਾਲਣ ਲਈ ਕੌਂਈ ਵੀ ਬ੍ਰਾਹਮਣ ਅਗ੍ਹਾਂ ਨਾ ਹੋਇਆ । ਉਸ ਨੂੰ ਮੰਦੇ ਭਾਗਾਂ 
ਵਾਲਾ ਆਖ ਦਿੱਤਾ ਗਿਆ । ਪਰ ਇਕ ਚੰਡਾਲ ਨੂੰ ਦਇਆ ਆ ਗਈ ਅਤੇ ਉਹ ਲਾਵਾਰਿਸ 
ਬੱਚੇ ਨੂੰ ਆਪਣੇ ਘਰ ਲੈ ਗਿਆ । ਉਸ ਬੈਦੇ ਦਾ ਨਾਂ ਮੁਮਰੀ ਸੀ ਅਤੇ ਉਸ ਦੀ 
ਵਹੁਟੀ ਦਾ ਨਾਂ ਕੁਸ਼ਲਿਆ ਸੀ । ਉਹੀ_ਉਸ ਬੱਚੇ ਦੇ ਮਾਤਾ ਪਿਤਾ ਬਣੇ ਗਏ । ਉਸ ਨੂੰ 
ਹੋਰ ਕਿਸੇ ਦਾ ਤੇ ਚੋਤਾ ਹੀ ਨਹੀਂ ਸੀ । ਉਹ ਆਪਣੇ ਨਵੇ ਮਾਪਿਆਂ ਨਾਲ ਬੜਾ ਖੁਸ਼ ਸੀ । ਕਵੀ 
ਗਪੂਸੂਤ ਕਹਿੰਦਾ ਹੈ “ਵੇਖੋ ਕੁਦਰਤ ਦੇ ਰੋਗ । ਇਕ ਬ੍ਰਾਹਮਣ ਦਾ ਪੁਤਰ ਇਸ ਤਰ੍ਹਾਂ 
ਚੰਡਾਲ ਬਣ ਜਾਂਦਾ ਹੈ ।'' 

ਜਦੋਂ ਕਣਕਾ ਪੰਜ ਵਰ੍ਹਿਆਂ ਦਾ ਹੋਇਆ ਤਾਂ ਉਸ ਦਾ ਧਰਮ ਪਿਤਾ ਚੰਡਾਲ ਮਿਆਦੀ ਬੁਖਾਰ 
ਨਾਲ ਮਰ ਗਿਆ। ਸਤਿਆਵਾਨ ਪਤਨੀ ਨੇ ਭੋਜਨ ਤਿਆਗ ਦਿੱਤਾ ਅਤੇ ਕਈ ਰਾਤਾਂ ਗਮ ਕਰਕੇ 
ਅਖ ਨਾ ਲਾਈ। ਥੜ੍ਹ ਚਿਰ ਪਿਛ' ਉਹ ਵੀ ਇਸ ਦੁਨੀਆਂ ਤੋਂ ਟੁਰ ਗਈ । 

ਕਵੀਂ ਕਹਿੰਦਾ ਹੈ `'ਜਿਥੇਂ ਵੀ ਕਿਧਰੇ ਬਚੋ ਨੂੰ ਝਟ ਕੁ ਆਸਰਾ ਮਿਲਿਆ ਉਹਦੇ 
ਪੈਰਾਂ ਹੋਠੋਂ ਜ਼ਮੀਨ ਤਿਲੱਕ ਗਈ । ਹੁਣ ਉਹ ਕਿਵੇ ਜੀਵੇਗਾ 

ਆਪਣੇ ਸੁਰਗਵਾਸੀ ਧਰਮ ਦੇ ਪਿਤਾ ਅਤੇ ਮਾਤਾ ਦਾ ਸ਼ਮਸ਼ਾਨ ਭੁਮੀ` ਵਿਚ ਬਚਾ 
ਮੁਰਦਿਆਂ ਵਾਂਗ ਪਿਆ ਸੀ ਔਤੇ ਅਸਲੋਂ ਬੇ-ਆਸਰਾ ਹੋਣ ਕਰਕੇ ਰੋ ਰਿਹਾ ਸੀ । ਉਹਨੂੰ ਕੋਈ 
-ਘਰ_ ਲਿਜਾਣ ਵਾਂਲਾ ਨਹੀਂ ਸੀ ਅਤੇ ਨਾ ਹੀ ਕੋਈ ਉਸ ਇਕਲਾਪੇ ਦੀ ਹਾਲਤ ਵਿਚ ਉਸ ਨੂੰ 
ਰੋਟੀ ਦੇਣੇ ਵਾਲਾ । ਦੋ ਦਿਨ ਉਹ ਬਿਨਾਂ ਕੁਝ ਖਾਦੇ ਪੀਤੇ ਸ਼ਮਸ਼ਾਨ ਵਿਚ ਪਿਆ ਰਿਹਾ । ਕਵੀ 
ਕਹਿੰਦਾ ਹੈ ''ਪਰ ਜਿਸ ਨੂੰ ਰਬ ਰਖੇ ਉਹਨੂੰ ਕੋਣ ਚਖੋ_।'” < 1 
4 / 3. ਕਣਕਾਂ ਨੂੰ ਗਰਗ ਬ੍ਰਾਹਮਣ ਦੇ ਘਰ ਆਸਰਾ ਮਿਲਦਾ ਹੈ 

_ ਧਾਰਨਾ, ,...--- “ਹਾਏ ; ਮੌਤ ਆ ਕੇ ਮੈਨੂੰ ਸੁਖ ਨਹੀ" ਦੇਵੇਗੀ ? ਇਸ ਤਰ੍ਹਾਂ ਜਾਪਦਾ 
ਹੈ ਕਿ ਮੋਰਾ ਜੀਵਨ ਇਕ _ਹੰਝੂਆ ਦੀ ਲੜੀ ਹੈ ।'” 

ਦੇਸ਼ ਵਿਚ ਇਕ ਬੜਾ ਵਿਦਵਾਨ ਬ੍ਰਾਹਮਣ ਸੀ ਜਿਹੜਾ ਵੇਦਾਂ ਵਿਚ ਨਿਪੁੰਨ ਅਤੇ ਆਪਣੇ 
ਸੂਚੇ ਆਚਰਨ ਅਤੇ ਈਸ਼ਵਰ ਭਗਤੀ ਲਈ ਪ੍ਰਸਿੱਧ ਸੀ_। ਉਸਨੂੰ ਗਰਗ ਰਿਸ਼ੀ ਆਖਦੇ ਸਨ । 
ਇਕ ਦਿਨ ਉਹ ਆਪਣੇ ਇਕ ਚੇਲੋਂ ਦੇ ਘਰ ਆ ਰਿਹਾਂ ਸੀ ਜਦੋਂ ਬੋ“ ਹੀ ਉਹਦੀ ਨਜ਼ਰ 
ਬਚੇ ਉਤੇ ਪੈ ਗਈ ਜਿਹੜਾ ਸ਼ਮਸ਼ਾਨ ਭੂਮੀ ਵਿਚ ਚਿਕੜ ਵਿਚ ਲੋਟ ਰਿਹਾਂ ਸੀ ਅਤੇ ਭੁਖ ਤ੍ਰੇਹ ਨਾਲ 
ਅਧਮੋਇਆ ਹੋਇਆ ਹੋਇਆ ਸੀ । ਉਸਨੂੰ ਝੱਟ ਉਸ ਨੇ ਬਾਹੋ“ ਫੜ ਕੇ ਉਠਾਇਆ, ਮੂੰਹ ਉਤੋਂ” 
ਮਿੱਟੀ ਅਤੇ ਚਿਕੜ ਪੂੰਝਿਆ ਅਤੇ ਉਸ ਨੂੰ ਆਪਣੇ ਘਰ ਲੈ ਆਂਦਾਂ । ਉਸ ਦੀ ਪਤਨੀ ਬਚੇ ਨੂੰ ਲੈ 
ਢੜੀ ਖੁਸ਼ੀ ਹੋਈ ਕਿਉਕਿ ਉਸਦਾ ਪੁਤਰ ਕੋਈ ਨਹੀਂ“ ਸੀ । ਮਹਿੱਟਰ ਬਚੇ ਨੂੰ ਮਾਂ ਲਭ 


155. 


ਗਈ ਅਤੇ ਔਤਰੀ ਮਾਂ ਨੂੰ ਬਚਾ ਲਭ ਪਿਆ । ਉਹ ਉਸਨੂੰ ਬੜਾ ਪਿਆਰ ਕਰਨ ਲਗੀ ਬੱਚੇ ਨੂੰ 
ਘਰ ਦੀ ਇਕ ਗਾਂ ਚਾਰਨ ਲਾ ਦਿੱਤਾ ਗਿਆ । ਸਵੇਰੇ ਕਣਕਾ ਗਾਂ ਨੂੰ ਖੇਤਾਂ ਵਿਚ ਲੈ ਜਾਂਦਾ _, 
ਅਤੇ ਸ਼ਾਮ ਨੂੰ ਜਦੋ“ ਉਹ ਮੁੜਦਾ ਤਾਂ ਗਾਯਤ੍ਰੀ ਪਕੇ ਹੋਏ ਕੇਲੇ ਅਤੇ ਰਬੜੀ ਜਿਹੜੀ ਉਸ ਸਾਂਭ ਕੇ 
ਰਖੀ ਹੁੰਦੀ ਉਸ ਲਈ ਲੈ ਆਉ'ਦੀ ਅੱਤੇ ਉਸ ਨੂੰ ਆਪਣੇ ਹਥਾਂ ਨਾਲ ਖਵਾਂਦੀ । ਉਸ ਦਾ ਮਿਠਾ 
ਸੂਭਾ ਅਤੇ ਚੰਗਾ ਆਚਾਰ ਹਰ ਇਕ ਨੂੰ ਖੁਸ਼ ਕਰਦਾ । ਕਵੀ ਆਖਦਾ ਹੈ ਕਿ ਉਸ ਦਾ ਚੇਤਾ` 
ਏਨਾ ਤਿੱਖਾ ਸੀ ਕਿ ਇਸ ਛੋਟੀ ਉਮਰ ਵਿਚ ਹੀ ਉਸ ਨੇ ਗਰਗ ਤੋਂ` ਸੰਸਕ੍ਰਿਤ ਦੇ ਕਈ ਸਲੋਂਕ' 
ਜ਼ਬਾਨੀ ਚੇਤੇ ਕਰ ਲਏ ਹੋਏ ਸਨ । 
ਨੇ ਬਚੇ ਨੂੰ ਬੇਹਦ ਚਤੁਰ ਵੇਖਕੇ ਦਸਾਂ ਸਾਲਾਂ ਦੀ ਉਮਰ ਵਿਚ ਇਸ' 
(9404 ਣੀ ਸ਼ੁਰੂ ਕੀਤੀ । ਇਸ ਤਰ੍ਹਾਂ ਸਵੇਰ ਵੇਲ ਅਤੇ ਰਾਤ ਨੂੰ ਉਹ ਗਰਗ ਤੋਂ ਸੈਥਾ' 
ਅਤੇ ਦੁਪਹਿਰ ਨੂੰ ਗਾਂ ਨੂੰ ਪਿੰਡ ਦੀਆਂ ਚਰਾਂਦਾ ਵਿਚ ਚਰਾਦਾ । 
ਓ ਵਹ __ 4. ਖ਼ੁਸੀਬਤ ਉਤੋਂ ਮੁਸੀਬਤ 
ਫਿਰ ਬੱਚੇ ਨੂੰ ਇਕ ਬੜੀ ਭਾਰੀ ਬਿਪਤਾ ਆ ਪਈ । ਗਰਗ ਦੀ ਵਹੁਟੀ ਗਾਯੜ੍ਰੀ 
ਚਾਨਚਕ ਮਾਤਾ ਨਿਕਲਣ ਨਾਲ ਮਰ ਗਈ । ਗਪੂਸੂਤ ਕਵੀ ਕਹਿੰਦਾ ਹੈ “ਪ੍ਰਮਾਤਮਾ ਨੇ ਉਸ 
ਦੀ ਜਾਨ ਏਸੇ ਲਈ ਬਚਾ ਕੇ ਰਖੀ ਪਕ ਉਸ ਨੂੰ ਹੋਰ ਤੋ” ਹੋਰ ਬਿਪਤਾ ਵਿਚ ਪਾ ਸਕੇ ।”_ 
“'ਸ਼ੋਰ ਅਤੇ ਜੰਗਲੀ ਭੈੱਜੇ_ਉਸ ਨੂੰ ਨਹੀਂ” ਮਾਰਦੇ ਸਨ । ਜੈਗਲ ਦੀਆਂ ਚੁੜੇਲਾਂ ਨੇ ਵੀ 
ਉਸ ਦੇ ਦਿਨ ਖਤਮ ਨਾ ਕੀਤੇ ਜਿਵੇ” ਉਨ੍ਹਾਂ ਹੋਰ ਕਈਆਂ ਲੌਕਾਂ ਦੇ ਕਰ ਦਿੱਤੇ । ਜਿਸ _ਤਰਹਾਂ 
ਰੋੜ੍ਹ ਵਿਚ ਕੌਈ ਬੂਟੀ ਰੁੜ੍ਹਦੀ ਫਿਰਦੀ ਹੈ ਉਹ ਹੁਣ ਤੀਜੀ ਵਾਰ ਆਪਣੀ ਮਾੰ ਗਵਾ ਕੇ ਬੇ- 
ਆਸੁਰਾ ਹੋ ਗਿਆ ਸੀ । ਗਰਗ ਦੀ _ਇਕ ਧੀ ਸੀ ਜਿਸ ਦਾ ਨਾਂ ਲੀਲਾ ਸੀ । ਉਹ ਕੇਵਲ 
ਅਠਾਂ ਵਰ੍ਹਿਆਂ ਦੀ ਸੀ । ਆਪਣੀ ਮਾਂ ਦੇ ਮਰ ਜਾਣ ਕਰਕੇ ਉਹ ਬੜੇ ਦੂਖ ਵਿਚ ਸੀ । ਪਰ ਇਸ 
ਦੁਖ ਵਿਚ ਉਹ ਕਣਕਾ ਦਾ ਦਖ ਵੀ ਪੂਰੀ ਤਰ੍ਹਾਂ ਵੰਡਾ ਰਹੀ ਸੀ_। ਦੋਵੇ“ ਘਰ ਵਿਚ ਭੈਣ 
ਭਰਾਵਾਂ ਵਾਂਗ ਰਹਿਣ ਲਗੇ 1 ਜੇ ਇਕ ਰੋੱਦਾਂ ਤਾਂ ਦੂਜੀ ਹੌਸਲਾ ਦੇਂਦੀ ਜਿਨ੍ਹਾਂ ਚਿਰ ਕਣਕਾਂ 
ਖਾ ਨਾ ਲੈੱਦਾ, ਲੀਲਾ ਆਪਣੀ ਰੋਟੀ ਨੂੰ ਹਥ ਨਾ ਲਾਂਦੀ । ਇਕ ਦੂਜੇ ਦੇ ਸਾਂਥ ਵਿਚ ਖੁਸ਼ ਉਹ 
ਖੇਤਾਂ ਵਿਚ ਭੌਦੇ ਰਹਿੰਦੇ । ਲੀਲਾ ਦਾ ਜੀ ਨਹੀਂ ਸੀ ਕਰਦਾ ਕਿ ਕਣਕਾ ਧੁਪੇ ਖੇਤਾਂ ਵਿਚ ਗਾਂ 
ਚਾਰਨ ਜਾਏ । ਉਹ ਕੁਝ ਘੰਟੇ ਵੀ ਉਸ ਨਾਲੋਂ ਵਖ ਨਹੀਂ' ਹੌਣਾ ਚਾਹੁੰਦੀ ਸੀ । ਜਿਤਨਾ ਚਿਰ 
ਮੁੰਡਾ ਮੂੜ ਨਾ ਆਉਦਾ ਉਹ ਫਿਕਰ ਨਾਲ ਬੇਚੈਨ ਰਹਿੰਦੀ । ਕਦੀ ਉਸ ਦੀਆਂ ਗੱਲ੍ਹਾਂ ਉਤੇ ਹੰਝੂ. 
ਡਿਗ ਰਹੇ ਹੁੰਦੇ ਅਤੇ ਕਦੀ ਉਹ ਚਿੰਤਾਤੁਰ ਹੋਈ ਬੂਹੇ ਵਿਚ ਖਲ੍ਹੰ ਕੇ ਖੇਤਾਂ ਵਲ ਵੇਖਦੀ ਹੁੰਦੀ । 
ਘਰ ਦੇ ਕੰਮ ਕਾਜ ਵਿਚ ਉਸ ਦਾ ਜੀ ਨਾ ਲਗਦਾ ਅਤੇ ਉਹ ਅਨਕੀਤਾ ਹੀ ਪਿਆ ਰਹਿੰਦਾ । 
ਜਦੋਂ ਕਣਕਾਂ ਗਾਂ ਨਾਲ ਘਰ ਮੁੜ ਕੇ ਆਉੱ'ਦਾ ਤਾਂ ਉਸ ਦਾ ਮੁਖੜਾ ਮੁਸਕਾਨ ਨਾਲ ਖਿੜ- 
ਜਾਂਦਾ ਅਤੇ ਅਬਰਕ _ਨਾਲ ਸਜਾਇਆ ਪਖਾ ਲੈ ਕੇ ਉਹ ਉਸ ਦੀ ਸੇਵਾ ਕਰਨ ਬੈਠ ਜਾਂਦੀ । 
ਕੰ 5. ਲੀਲਾ ਮੁਟਿਆਰ ਹੋ ਜਾਂਦੀ ਹੈ 
ਸਾਰਾ ਦਿਨ ਖੇਂਡਦੇ, ਹਸਦੇ ਤੇ ਗਲਾਂ ਕਰਦੇ ਉਨ੍ਹਾਂ ਆਪਣਾ ਬਚਪਨ ਲੰਘਾਇਆ ਅਤੇ` 


156 


ਹੁਣ ਉਸਨੇ ਜਵਾਨੀ ਦੇ ਸੁਨਹਿਰੇ ਕਾਲ `ਵਿਚ ਪੈਰ ਪਾਇਆ । ਸਾਉਣ ਵਿਚ ਜਦੋ“ ਦਰਿਆ 
ਵਿਚ ਹੋੜ ਆਉ'ਦਾ ਹੈ ਤਾਂ ਉਸ ਦੇ ਕੰਢੇ ਚੜ੍ਹਦੇ ਪਾਣੀਆਂ ਨੂੰ ਰੋਕ ਨਹੀ ਸਕਦੇ । ਇਸ ਤਰ੍ਹਾਂ 
ਹੀ _ਲੀਲਾ`ਦੀ ਵਧ ਰਹੀ_ਸੰਦ੍ਰਤਾ ਜਿਵੇ” ਸਾਰੀਆਂ ਸਰੀਰਕ ਹੱਦਾਂ ਟਪ ਗਈ । ਉਸ ਦਾ 


ਦੀ ਸੁੰਦਰਤਾ ਨਾਲ ਹੇਠਲੀ ਛਾਂ ਚਮਕ ਪੈਦੀ । ਜੇ ਦਰਿਆ ਦੀ 
ਹਥ ਲਾਂਦੀ ਤਾਂ ਇਸ ਤਰ੍ਹਾਂ ਲਗਦਾ ਕਿ ਚੈਨ ਦੀਆਂ ਰਿਸ਼ਮਾਂ ਉਸ 
ਉਸ ਦੇ ਚਿਹਰੇ ਉਤੇ ਇਕ ਝਾਤ ਮਾਰਨ ਲਈ _ਬਿਓਪਾਰੀ ਆਪਣੀਆਂ ੨ 
ਕੋਈ ਚੁਪ ਕੀਤਾ ਰਾਹੀ ਉਸ ਨੂੰ ਵੇਖਣ ਲਈ ਖੜਾ ਹੋ ਜਾਂਦਾ ਅਤੇ ਇਕ ਪਲ _ਲਈ ਉਸੇ 
'ਉਤੇ ਹੀ ਜੰਮ ਜਾਂਦਾ । ਉਸ ਦੇ ਘੁੰਘਰਾਲੇ ਵਾਲ ਕਦੀ” ਉਸ ਦਾ ਮੁਖੜਾ ਲੁਕਾ ਲੈੱਦੇ ਅਤੇ 
ਵਿਖਾ ਦੇਦੇ `ਜਿਸ ਤਰ੍ਹਾਂ ਮੀਂਹ ਵਾਲੀ ਰਾਤ ਨੂੰ ਬਦਲ ਕਦੀ' ਚੈਨ ਨੂੰ ਲੁਕਾ ਲੈਦੇ ਹਨ 
ਕਦੀ ਨੰਗਾ ਕਰ ਦੇਦੇ ਹਨ । ਇਸ ਸ਼ਾਨਦਾਰ ਮਨੁੱਖੀ ਫੁਲ ਨੂੰ ਵੇਖ ਕੇ ਫੁਲ ਸ਼ਰਮ 
ਆਪਣੇ ਆਪ ਨੂੰ ਪਤਰਾਂ ਵਿਚ ਲੁਕਾ ਲੈਦੇ ਪੁਰ ਆਪਣੇ ਹੁਸਨ ਤੋਂ ਅਨਜ਼ਾਣ ਉਸ 
ਆਪਣੀਆਂ ਜ਼ੁਲਫਾਂ ਨੂੰ ਸੰਵਾਰਨ ਦਾ ਖਿਆਲ ਨਹੀ ਆਇਆ ਸੀ, ਨਾ ਹੀ ਉਸਨੂੰ 
ਕਪੜਿਆਂ ਦੀ ਪਰਵਾਹ ਸੀ । ਕਵੀ ਪੁਛਦਾ ਹੈ “ਜਵਾਨੀ ਦਾ ਇਹ ਝੱਲਾ ਉਬਾਲ ਉਸ 


ਕਿਸੇ 
ਉਤੇ 


1 


ਤੋ, ਨੇ ਹੈ. ਕੁ 


੧੨ 6 
ਹੈ 


8 


ਹੋਲੀ ਹਿਲ ਰਿਹਾ ਅਨਾਰ ਦਾ ਫੁੱਲ । 

ਇਸ ਇਲਾਕੇ ਵਿਚ ਉਹ ਇਸ ਤਰ੍ਹਾਂ ਹੀ ਜਵਾਨ ਹੋਈ ਜਿਵੇ ਜੋਗਲ ਵਿਚ ਸੁੰਝਾ ਫੁਲ 
ਨਾਇਨ ਚੰਦ ਕਵੀ ਕਹਿੰਦਾ ਹੈ, 'ਇਹ ਜਵਾਨੀ ਹੈ ਜਿਹੜੀ ਆਪਣੇ ਸਮੋ ਨਾਲ ਆਉ'ਦੀ ਹੈ, 
ਪਹਿਲਾ ਨਹੀਂ ਅਤੇ ਲੰਘਦੀ ਡੱਕੀ ਨਹੀਂ`ਜਾ ਸਕਦੀ” _ਰਾਜੇਸ਼ਵਰੀ ਦਜ਼ਿਆ ਦੋ ਕੰਢੇ ਖਲੋ 
ਕੇ ਇਹ ਕਈ ਵਾਰ ਹੇਠਾਂ ਕਾਲੀਆਂ ਲਹਿਰਾਂ ਵਲ ਵੇਖਦੀ ਪਰ ਜਦੋ ਉਸ ਨੂੰ ਸਾਫ ਪਾਣੀ ਵਿਚ 
ਆਪਣੇ ਰੂਪ ਦਾ ਪਰਛਾਵਾਂ ਦਿਸਦਾ ਤਾਂ ਉਹ ਆਪਣੀ ਨਵੀਂ” ਸੁੰਦਰਤਾ ਨੂੰ ਵੇਖਕੇ ਹੈਰਾਨ ਰਹਿ 
ਜਾਂਦੀ । ਫਿਰ ਉਹ ਝਟ ਪਟ ਘੜਾ ਚੂਕ ਕੇ ਘਰ ਨੂੰ ਮੁੜ ਆਉਦੀ ਤਾਂ ਜੋ ਹੌਰ ਲੋਕ ਵੀ ਉਸ 
ਨੂੰ ਵੇਖ ਕੇ ਹੈਰਾਨ ਨਾ ਹੋ ਜਾਣ । 

ਗਰਗ ਦੇ ਘਰ ਕਣਕਾ ਪ੍ਰਸੰਨ ਸੀ । ਵਿਦਵਾਨ ਬ੍ਰਾਹਮਣ ਨੇ ਉਸ ਨੂੰ ਹੁਣ ਸੋਹਣੀ 
`ਵਿਢਿਆ ਦੇ ਦਿੱਤੀ ਸੀ । ਉਸ ਨੂੰ ਹੁਣ ਪੁਰਾਣ ਅਤੇ ਸਮਰਿਤੀਆਂ ਚੰਗੀ ਤਰ੍ਹਾਂ ਯਾਦ ਹੋ _ਗਈਆਂ 
`ਸਨ ਅਤੇ ਉਸ ਨੇ ਅਲੰਕਾਰ ਸ਼ਾਸਤਰ ਅਤੇ ਗਿਆਨ ਦੇ ਕਈ. ਹੌਰ ਵਿਸ਼ੇ ਪੜ੍ਹ ਲਏ ਸਨ । ਇਸ 
`ਤੋਂ ਬਿਨਾਂ ਉਸ ਨੇ ਇਕ ਸੌ ਬਾਰਾਂਮਾਹ ਵੀ ਯਾਦ ਕੀਤੇ ਸਨ ।_ਉਹ ਉਨ੍ਹਾਂ ਨੂੰ ਗੋਦਾ ਤੇਂ ਬੈਸਰੀ 


157 


ਵਜਾਂਉ'ਦਾ ਸੀ । ਦਰਖਤਾਂ ਦੇ ਪੱਤਰ ਵੀ ਉਸ ਦੀ ਮਿਠੀ ਆਵਾਜ਼ ਦਾ ਅਨੰਦ ਮਾਣਦੇ ਜਾਪਦੇ. 
ਤੇ ਇਸ ਨੂੰ ਸੁਣਨ ਲਈ ਦਰਿਆ ਦੀਆਂ ਲਹਿਰਾਂ ਪੁਠੀਆਂ ਵਗਣ ਲਗ ਪੈ ਦੀਆਂ । 


ਕਈ ਵਾਰ ਜਦੋਂ ਉਹ ਆਪਣੀ ਗਾਂ ਨਾਲ ਚਾਰਾਂਦ ਤੌ ਮੁੜਦਾ ਤਾਂ ਲੀਲਾ ਉਸ ਨੂੰ 
ਆਉ'ਦਾ ਵੇਖਣ ਲਈ ਰਾਹ ਉਤੇ ਅਖਾਂ ਗੱਡੀ ਖਲੋਤੀ ਹੁੰਦੀ । ਉਹ ਇਹ ਨਹੀਂ” ਚਾਹੁੰਦੀ ਸੀ ਕਿ 
ਉਹ ਹਰ ਰੌਜ਼ ਹੀ ਚਰਾਂਦ ਨੂੰ ਟੁਰਿਆ ਰਹੇ । ਉਹ ਉਸਦੇ ਪੌਰਾਂ ਵਿਚ ਨਿਰਦਈ ਕੰਡਿਆਂ ਦੀਆਂ 
ਚੌਭਾਂ ਵੇਖਕੇ ਰੋ ਪੈਦੀ । ਜਦੋਂ ਉਹ ਖੇਤਾਂ ਵਿਚ ਦੇਰ ਲਾ ਦੋੱਦਾ ਤਾਂ ਉਹ ਆਪਣੇ ਆਪ ਨੂੰ .. 
ਆਖਦੀ ''ਆਪਣੀ ਲੀਲਾ ਤੋਂ ਘਰ ਵਿਚ ਇਕੱਲਿਆਂ ਉਡੀਕ ਕਰਵਾਣੀ ਅਤੇ ਉਸ ਨੂੰ ਰੁਵਾਣਾ 
ਕਿੰਨੀ ਭੈੜੀ ਗੱਲ ਹੈ ।” ਤ 
ਵੇਖੋ, ਸੂਰੁਵੀ ਗਾਂ ਖੇਤਾਂ ਵਿਚੋਂ ਮੂੜ ਕੇ ਆ ਰਹੀ ਹੈ । ਦੂਰ ਉਸ ਦੀ ਬੈਸਰੀ ਦੀ ਲੈ 
ਵੀ ਹਵਾ ਵਿਚ ਤਰਦੀ ਆ ਰਹੀ ਹੈ । ਤੂੰ _ਥਕਿਆ ਹੋਇਆ ਮੁੜਿਆ ਹੈ' । ਤੇਰੇ ਵਾਂਲ ਮੁੜ੍ਹਕੇ 
ਨਾਲ ਗਿੱਲੋ ਹੋਏ ਹੋਏ ਹਨ । ਇਹ_ ਆਖ ਕੇ _ਉਹ ਪਖਾ ਲੈਣ ਅੰਦਰ ਚਲੀ ਗਈ । ਕਣਕਾ ਨੇ 
ਆਪਣੇ ਕਪੜੇ ਦਾ ਇਕ ਪਲਾ _ਵਿਛਾਇਆ ਅਤੇ ਵਿਹੜੇ ਵਿਚ ਆਰਾਂਮ ਕਰਨ ਲੋਟ ਗਿਆਂ । 
6. ਸਤ ਪੀਰ ਮਤ ਦਾ ਪ੍ਰਚਾਰਨ 
ਇਸ਼ ਵੇਲੋਂ ਉਸ ਪਿੰਡ ਵਿਚ ਇਕ ਮ੍ਸਲਮਾਨ ਪੀਰ ਆਇਆ । ਉਸ ਨੇ ਬਾਹਰ ਇਕ 
ਮਸੀਤ ਬਣਵਾਈ ਅਤੇ ਆਪ ਸਾਰਾ ਦਿਨ ਇਕ ਅੰਜੀਰ ਦੇ ਬਿਰਖ ਹੇਠ ਬੈਠਾ ਰਹਿੰਦਾ । ਉਸ 
ਨੇ ਸਾਰੀ ਥਾਂ ਬੜੇ ਧਿਆਨ ਨਾਲ ਸਾਫ਼ ਕੀਤੀ ਅਤੇਂ ਘਾਹ ਦੀ ਕਿਧਰੇ ਇਕ ਬੁਚੜੀ ਵੀ ਨਹੀ” 
ਦਿੱਸਦੀ ਸੀ। ਉਸਦੀ ਪ੍ਰਸਿੱਧਤਾ ਦੂਰ ਦੂਰ ਤਕ ਖਿਲਰ ਗਈ । ਹਰ ਕੋਈ ਉਸ ਦੀਆਂ 
ਅਲੌਕਿਕ ਸ਼ਕਤੀਆਂ ਦੀਆਂ ਗਲਾਂ ਕਰਦਾ ਸੀ, ਜੋ_ ਕੇਈ ਬੀਮਾਰ ਉਸ ਕੌਲ ਜਾਂਦਾ ਤਾਂ ਉਹ 
ਉਸ ਨੂੰ ਥੋੜੀ ਧੂੜ ਜਾਂ ਕੋਈ ਹੌਰ ਸ਼ੈ ਆਪਣਾ ਹਥ ਲਾ ਕੇ ਦਿੰਦਾ ਤੇ ਉਹ ਝਟ ਰਾਜ਼ੀ ਹੋ ਜਾਂਦਾ । 
ਬਿਨਾਂ ਕਿਸੇ ਦੇ ਗਲ ਕਰਨ ਦੇ ਉਹ ਉਸੇ ਦੇ -ਮਨ ਦੇ ਡੂੋਘੀ ਤੋਂ` ਡੂਘੇ ਵਿਚਾਰ ਬ੍ਝ ਕੇ ਦੱਸ 
ਦੇਂਦਾ । ਉਹ ਥੌੜੀ ਜਹੀ ਸੁਆਹ ਆਪਣੀ ਮੁੱਠ ਵਿਚ ਲੈ ਕੇ ਉਸ ਤੋ' ਮਿਠੇ ਪਤਾਸੇ ਬਣਾ ਦੇ'ਦਾ 
ਤੋਂ ਇਸ ਤਰ੍ਹਾਂ ਕੌਲ ਖੜੇ ਮੁੰਡੇ ਕੁੜੀਆਂ ਨੂੰ ਹੈਰਾਨ ਕਰ ਦੇਂਦਾ । ਉਨ੍ਹਾਂ ਨੂੰ ਉਸ ਦੀਆਂ ਸੁਗਾਤਾਂ 
ਦਾ ਬੜਾ ਸੁਆਦ ਆਉ'ਦਾ । ਸੈਕੜੇ ਬੰਦੇ ਜ਼ਨਾਨੀਆਂ, ਜ਼ੌਜ਼ ਉਸ ਨੂੰ ਮਥਾ ਟੇਕਣ ਆਉ'ਦੇ, 
ਜੋ ਕੁਝ ਉਹ ਮੰਗਦੇ ਉਹਨਾਂ ਨੂੰ ਇਸ ਫਕੀਰ ਤੋਂ” ਮਿਲ ਜਾਂਦਾ । ਚੌਲ, ਫਲ ਅਤੇ ਹੋਰ ਸਵਾਦੀ 
ਭੋਜਨ, ਬਕਰੀਆਂ, ਕੁਕੜੀਆਂ ਅਤੇ ਪੰਛੀ ਉਸ ਦੇ ਬੂਹੇ `ਉਤੋਂ ਢੇਰ ਚੜ੍ਹਾਵੇ ਚੜ੍ਹਦੇ । ਇਨ੍ਹਾਂ 
ਚੜ੍ਹਾਵਿਆਂ ਵਿਚੋਂ” ਪੀਰ ਆਪ ਕਿਸੇਂ ਚੀਜ਼ ਦਾ ਭੋਰਾ ਵੀ ਨਹੀਂ ਖਾਂਦਾ ਸੀ । ਸਭ ਕੁਝ ਖੁਲ੍ਹਾ 
ਗ਼ਰੀਬਾਂ ਵਿਚ ਵੰਡ ਦਿੱਤਾ ਜਾਂਦਾ। __ 
ਪਲ 7. ਕਣਕਾ ਪੀਰ ਨੂੰ ਮਿਲਦਾ ਹੈ 
``` ਗਾਂ ਪਰ੍ਹਾਂ ਚੁਗ ਰਹੀ ਸੀ ਅਤੇਂ ਕਣਕਾਂ ਆਪ ਇਕ ਬਿਰਖ ਹੇਠ ਬੈਠਾ ਬੰਸਰੀ ਬਜਾ ਰਿਹਾਂ 
ਸੀ, ਆਵਾਜ਼ ਇੰਨੀ ਮਧੁਰ ਸੀ ਕਿ ਮੁੰਡੇ ਅਤੇਂ ਬੰਦੇ ਉੱਸ ਦੇ ਗੀਤ ਸੁਣਨ ਲਈ ਉਸ ਦੇ ਦੁਆਲੇ 


158 


ਇਕੱਠੇ ਹੋਏ ਹੋਏ ਸਨ । ਪੰਛੀ ਚੁਪ ਕਰਕੇ ਬਿਰਖਾਂ ਦੀਆਂ ਟਹਿਣੀਆਂ ਉਤੋਂ ਬੈਠੇ ਹੋਏ ਸਨ ਅਤੇ 
ਮਸਤ ਹੋਏ ਓਥੋ' ਹਿੱਲਦੇ ਨਹੀ ਸਨ । ਬੰਸਰੀ ਸੁਣਕੇ ਕੌ ਇਲ ਨੇ ਗਾਉਣਾ ਬੈਦ ਕਰ ਦਿੱਤਾ । ਸੁਰ 
ਸੂਣ ਕੇ ਬੁੱਢੇ ਜਵਾਨ ਹ੍ਰੰਦੇ ਜਾਪਦੇ ਸਨ । ਦਰਿਆ ਤੋਂ ਪਾਣੀ ਲੈਣ ਗਈਆਂ ਜ਼ਨਾਨੀਆਂ 
ਆਪਣੇ ਘੜੇ ਉਥੇ ਤਰਦੇ ਛਡਕੇ ਬੰਸਰੀ ਸੁਣਨ ਖਲੋ ਗਈਆਂ । 

ਜਿਥੇ ਉਹ ਬੈਸਰੀ ਵਜਾ_ਰਿਹਾ ਸੀ ਉਥੋਂ ਪੀਰ ਦੀ ਮਸੀਤ ਬਹੁਤੀ ਦੂਰ ਨਹੀਂ ਸੀ । 
ਹਰ ਰੋਜ਼ ਪੀਰ ਉਸ ਗਭਰੂ ਦੇ ਬੈਸਰੀ ਉਤੇ ਵਜਾਏਂ ਮਧੁਰ ਗੀਤ ਸੁਣਦਾ ਸੀ ਅਤੇ 
ਵਜਾਣ ਵਾਲੇ ਨੂੰ ਵੇਖਣ ਲਈ _ਉਸਦ/ ਦਿਲ _ਬੜਾ ਭਰ ਆਇਆ । ਇਕ ਦਿਨ ਉਸ ਕਿਸੇ ਨੂੰ 
ਘਲ ਕੇ ਕਣਕਾ ਨੂੰ ਆਪਣੇ ਕੌਲ ਸਦ ਲਿਆ । ਉਸ ਦੇ ਆਖਣ ਉਤੇ ਕਣਕਾ ਨੇ ਬੈਸਰੀ 
ਵਜਾਂਈ । ਵਿਸ਼ਾ ਮਲਵਾਰ ਬਾਰਾਂਮਾਹ ਸੀ ਜਿਹੜਾ ਉਸ ਨੇ ਆਪ ਜੋੜਿਆ ਹੋਇਆ ਸੀ । 

ਉਹ ਸਾਧੂ ਆਦਮੀ ਬੰਸਰੀ ਵਾਲੇ ਦੇ ਗੀਤ ਸੁਣ ਕੇ ਏਨਾ ਵੇਰਾਗਿਆ ਗਿਆ ਕਿ ਹੰਝੂ 
ਵਹਾਉਣ ਲਗ ਪਿਆ । ਦੋਵੇ ਇਕ ਦੂਜੇ `ਦੇ ਮਨ ਲਗ ਗਏ, ਗਭਰੂ ਨੂੰ ਪੀਰ ਦੇ ਵਖਿਆਨ 
'ਖਿੱਚ ਪਾਂਦੇ ਸਨ ਅਤੇ ਪੀਰ ਨੂੰ ਗਭਰੂ ਦੇ ਮਿੱਠੇ ਗੀਤ । ਹਰ ਰੋਜ਼ ਗਾਂ ਤੇ ਚਰਾਂਦ ਵਿਚ ਚਰਦੀ 
ਰਹਿੰਦੀ ਅਤੇ ਕਣਕਾ ਘੰਟਿਆਂ ਬਧੀ ਪੀਰ ਦੇ ਚਰਨਾਂ ਵਿਚ ਬੈਠਾ ਰਹਿੰਦਾ । ਬਿਰਧ ਗਭਰੂ ਦੀ 
ਅਕਲ, ਹੁਨਰ ਅਤੇ ਮਿਲਣ ਸਾਰੀ ਉੱਤੋਂ ਬੜਾ ਪ੍ਰਸੰਨ ਹੁੰਦਾ । ਉਹ ਏਨਾ ਮਿਲਾਪੜਾ ਸੀ ਕਿ 
ਕੋਈ ਵੀ ਉਸ ਨੂੰ ਪਿਆਰ ਕਰਨ ਤੋਂ" ਬਿਨਾਂ ਰਹਿ ਨਹੀਂ” ਸਕਦਾ ਸੀ । ਪੀਰ ਦਾ ਜੀ ਕਰਦਾ 
ਕਿ ਉਹ ਮੁੰਡਾ ਹਰ ਵੇਲੇ ਉਸ ਦੇ ਕੌਲ ਹੀ ਟਹੇਂ । ਕਣਕਾ ਜਿਹੜਾ ਪਹਿਲਾਂ ਫਕੀਰ ਦੇ ਦਯਾਲੂਹ 
ਸ਼ਬਦਾਂ ਨਾਲ ਖਿੱਚਿਆ ਹੋਇਆ ਸੀ ਛੋਂਤੀ ਹੀ ਉਸ ਦਾ ਮੁਰਸ਼ਦ ਬਣ ਗਿਆ ਅਤੇ ਰੀਤ 
ਅਨੁਸਾਰ ਉਸ ਦੋ ਮਤ ਵਿਚ ਸ਼ਾਮਲ ਹੌ ਗਿਆ ।“ ਉਸ ਨੇ ਵੇਖਿਆ ਕਿ ਮੁੰਡਾ ਸੱਚ ਮੁੱਚ ਹੀ 
ਅੱਦਭੁਤ ਹੈ । ਯੋਗ ਉਪਦੇਸ਼ ਨਾਲ ਇਹ ਛੇਤੀ ਹੀ ਜੀਵਨ ਮਰਨ ਬਾਰੇ ਸੱਚੀ ਵਿਦਿਆ ਪ੍ਰਾਪਤ 
ਕਰ ਲਵਗਾ । ਦਮੋਦਰ ਦਾਸ ਕਵੀ ਕਹਿੰਦਾ ਹੈ, “ਇਹ ਮੁੰਡਾ ਕੋਈ ਸਾਧਾਰਨ ਨਹੀਂ” ਹੈ । ਇਹ 
ਚਿਕੜ ਵਿਚ ਨਿਕਲੇ ਕੰਵਲ ਵਾਂਗ ਹੈ । ਇਹ ਆਪਣੇ ਗੁਣਾਂ ਨਾਲ ਆਪਣੀ ਕੁਲ ਦਾ ਜਿਸ ਵਿਚ 
ਇਹ ਜੰਮਿਆ ਹੈ, ਨਾਂ ਉਜਾਗਰ ਕਰੇਗਾ ।'' 

9. ਕਣਕਾ ਗੱਲ ਭੇਤ ਵਿਚ ਰਖਦਾ ਹੈ 

ਜੌਹਰੀ ਆਪਣੇ ਹੀਰੇ ਨੂੰ ਜਾਣਦਾ ਹੈ ਅਤੇ ਸੁਨਿਆਰਾ ਆਪਣੇ ਸੌਨੇ ਨੂੰ । ਮਹਾਂ ਪੁਰਸ਼ 
ਸਹਿਜੇ ਹੀ ਦਰਜਿਆਂ ਦੇ ਚੰਗੇ ਗੁਣ ਲਭ ਲੈ'ਦੇਂ ਹਨ । ਪੀਰ ਨੇ ਆਪਣੀਆਂ ਅਲੌਕਿਕ ਸ਼ਕਤੀਆਂ 
ਨਾਲ ਕੁਝ ਕਰਾਮਾਤਾਂ ਵਿਖਾਈਆਂ ਅਤੇ _ਕਣਕਾ ਦਾ ਮਨ ਵਿਸਮਾਦ ਨਾਲ ਭਰ ਗਿਆ । ਪੀਰ 
ਲਈ ਉਸ ਦਾ ਪਿਆਰ ਅਤੇ ਆਦਰ ਦਿਨੋ ਦਿਨ ਵਧਦਾ ਗਿਆ ਅਤੇ ਹਰ ਰੋਜ਼ ਉਹ ਦੁਪਹਿਰੀ” 
ਆ ਕੇ ਉਸ ਦੇ ਚਰਨਾਂ ਵਿਚ ਬੈਠਦਾ ਅਤੇ ਸਿੱਖਿਆ ਲੈਦਾ । ਆਉਣ ਲਗਿਆਂ ਵੀ ਅਤੇ ਜਾਣ 
ਲਗਿਆਂ ਵੀ ਉਹ ਉਸ ਦੇ ਚਰਨੀ” ਹਥ ਲਾਂਦਾ ਅਤੇ ਹੋਰ ਹਰ ਤਰ੍ਹਾਂ ਉਸ ਦਾ ਆਦਰ ਕਰਦਾ 
ਜਿਵੇ' ਕੇਵਲ ਚੇਲਾ ਹੀ ਆਪਣੇ ਗੁਰੂ ਦਾ ਕਰਦਾ ਹੈ । ਰਿ 


159 


ਪਰ ਇਸ ਤੋ ਵੱਡੀ ਗੱਲ ਇਹ ਸੀ ਕਿ ਕਣਕਾ ਆਪਣੇ ਧਰਮ ਦੇ ਅਸ੍ਹਲ ਭੁਲ ਗਿਆ 
ਅਤੋ ਜ਼ਾਤ ਪਾਂਤ ਦੇ ਨਿਯਮਾਂ ਦੀ ਉਲੰਘਣਾ ਕਰਨ ਲੱਗ ਪਿਆਂ ।_ਉਹ ਉਸੇ ਥਾਲੀ ਵਿਚ ਖਾ 
ਲੈੱਦਾ ਜਿਸ ਵਿਚ ਪੀਰ ਨੇ ਭੌਜਨ ਕੀਤਾ ਹੁੰਦਾ । ਉਸ ਦੀਕਸ਼ਾ ਲੈ ਕੇ ਫ਼ਕੀਰ ਨੂੰ ਆਪਣਾ ਗੁਰੂ 
ਧਾਰਨ ਕਰ ਲਿਆ । ਇਹ ਭਿਆਨਕ ਖਬਰ ਕਿਸੇ ਨੇ ਵੀ ਗਰਗਾ ਨੂੰ ਨ ਦੱਜੀ _ਕਿਉ”ਕਿ _ਕਣਕ੍ਹਾਂ 
ਦੇ ਆਪਣੇ ਗੁਰੂ ਨਾਲ ਸਬੰਧ ਅਜੇ ਤੱਕ ਪੂਰੀ ਤਰ੍ਹਾਂ ਗੁਪਤ ਸਨ । ਉਸ ਨੇ ਪੀਰ ਦਾ ਮਤ ਧਾਰਨ 
ਕਰ ਲਿਆਂ ਅਤੇ ਆਪਣਾ ਜੀਵਨ ਉਸ ਨੂੰ _ਸਮਰਪਨ ਕਰ ਦਿੱਤਾ । ਦਮੌਦਰ ਦਾਸ ਕਵੀ 
ਕਹਿੰਦਾ ਹੈ, “ਗੁਰੂ ਵਿਚ ਅਟ੍ਰੱਟ ਭਰੋਸਾ ਕਿਸੇ ਪ੍ਰਸ਼ ਅੰਦਰ ਵੱਧ ਰਹੀ ਅਧਿਆਤਮਕਤਾ ਦੀ ” 
ਨਿਸ਼ਾਨੀ ਹੈ । 
9. ਕਣਕਾ ਕਵੀ 
ਪੀਰ ਨੇ ਖੁਸ਼ ਹੋ ਕੇ ਕਣਕਾ ਨੂੰ ਹੁਕਮ ਦਿੱਤਾ ਕਿ ਉਹ ਜਤ ਪੀਰ ਬਾਰੇ ਇਕ ਕਵਿਤਾ 
`ਲਿਖੋ ਅਤੇ ਆਪ ਉਸ ਇਲਾਕੇ ਵਿਚ ਟੂਰ ਗਿਆ । ਪੀਰ ਮਤ ਦੇ ਅਨਆਈ ਥੈਗਾਲ ਵਿਚ 
'ਰਿੰਦੂ ਅਤੇ ਮੁਸਲਮਾਨ ਦੋਵੇਂ ਹਨ। ਕਣਕਾ ਨੇ ਇਹ ਕਵਿਤਾ ਲਿਖੀ ਜਿਹੜੀ ਛੇਤੀ ਹੀ ਬਹੁਤ 
ਪ੍ਰਸਿੱਧੀ ਪ੍ਰਾਪਤ ਕਰ ਗਈ । ਪੀਰ ਦੇ ਹੁਕਮ ਅਨੁਸਾਰ ਉਸ ਨੇ ਦੂਰ ਦੂਰ ਤਕ ਇਹ ਘੱਲੀ । 
ਹੁਣ ਸੈਕੜੇ ਪੁਰਸ਼ ਅਤੇ ਇਸਤ੍ਰੀਆਂ ਸਨ ਜਿਹੜੇ _ਕਣਕਾ ਦੇ ਕਵਿਤਾ ਲਿਖਣ ਦੇ ਢੰਗ ਦੇ 
ਪ੍ਰਸੋਸਕ ਸਨ । ਹੁਣ ਉਸ ਨੂੰ ਲੌਕ ਗਵਾਲਾ ਨਹੀਂ ਆਖਦੇ ਸਨ ਸਗੋਂ ਕਣਕਾ ਕਵੀ ਕਰਕੇ ਸਾਰੇ 
ਦੇਸ਼ ਵਿਚ ਪ੍ਰਸਿੱਧ ਹੋ ਗਿਆ । ਹਿੰਦੂ ਅਤੇ ਮੁਸਲਮਾਨ ਦੇਵੇ” ਕਵਿਤਾ ਨੂੰ ਬਰਾਬਰ ਪਸੈਦ ਕਰਦੇਂ 
ਸਨ । ਇਹੋ ਜਿਹੇ ਉਤਸ਼ਾਹੀ ਸ਼ਰਧਾਲੂ ਵੀ ਸਨ ਜਿਨ੍ਹਾਂ ਨੇ ਕਵਿਤਾ ਦੀ ਭਰਪੂਰ ਉਸਤਤ ਰਾਹੀ” 
ਇਸ ਦੀ ਪ੍ਰਸਿਧਤਾ ਦੁਰ ਦੂਰ ਦੇਸ਼ਾਂ ਵਿਚ ਫ਼ਲਾ ਦਿੱਤੀ । 
ਹੁਣ ਇਹ ਆਸ ਬਝਦੀ ਹੈ ਕਿ ਕਣਕਾਂ ਦਾ ਭਵਿਖ ਸ਼ਾਨਦਾਰ ਹੋ ਰਿਹਾ ਹੈ ਅਤੇ ਉਸ 
-ਦੇ ਚੰਗੇ ਦਿਨ ਆ ਗਏ ਹਨ । ਕਵੀ ਰਘੁਸੂਤ ਆਖਦਾ ਹੈ “ਜੋ ਕੋਈ ਦੁਖਾਂ ਵਿਚ ਜੈਮਿਆ ਹੈ 
ਉਹ ਫਿਰ ਸਾਰੀ ਉਮਰ ਕਦੀ ਸੁਖੀ ਨਹੀਂ ਹੋ ਸਕਦਾ ।'' 
10. ਉਸ ਨੂੰ ਫਿਰ ਬ੍ਰਾਹਮਣ ਬਨਾਉਣ ਦਾ ਸਵਾਲ 
ਕਣਕਾ ਦੀ ਸਾਹਿੱਤਕ ਪ੍ਰਸਿੱਧੀ ਉਤੋਂ ਗਰਗਾ ਨਾਲੋ” ਵਧ ਖੁਸ਼ ਹੋਰ ਕੋਈ ਨਹੀ" ਸੀ ਪਰ 
ਉਸ ਨੂੰ ਮੰਡੇ ਦੇ ਪੀਰ ਨਾਲ ਸਬੰਧਾ ਦੀ ਕੋਈ ਸੂਹ ਨਹੀਂ” ਸੀ । 3 
ਇਕ ਦਿਨ ਗਰਗਾ ਨੇ ਉਸ ਥਾਂ ਦੇ ਸਾਰੇ ਬ੍ਰਾਹਮਣਾਂ ਨੂੰ ਆਪਣੇ ਘਰ ਸਦਿਆ ਅਤੋਂ ਕਿਹਾ 
“ਜਿਸ ਤਰ੍ਹਾਂ ਹਰ ਇਕ ਨੂੰ ਪਤਾ ਹੈ ਇਹ ਆਪਣਾ ਕਣਕਾ ਇਕ ਬ੍ਰਾਹਮਣ ਦਾ ਪੁਤ੍ਰ ਹੈ, ਉਸ 
ਦਾ ਦੋਸ਼ ਕੇਵਲ ਇੰਨਾ ਹੈ ਕਿ ਜਦੋਂ ਇਹ ਅਜੇ ਬਾਲ ਹੀ ਸੀ ਅਤੇ ਇਸ ਨੂੰ ਭਲੋ ਬੁਰੇ ਦੀ 
ਪਛਾਣ ਨਹੀਂ ਸੀ, ਇਹ ਇਕ ਚੰਡਾਲ ਦੇ ਘਰ ਪਪਲਿਆ । ਇਸ ਗਲ ਨੂੰ ਭੁਲਾ ਕੇ ਇਸ ਨੂੰ 
ਖਿਮਾ ਕਰ ਦੇਣੀ ਚਾਹੀਦੀ ਹੈ ਤੇ ਸਾਨੂੰ ਫਿਰ ਉਸਨੂੰ ਆਪਣੀ ਬਰਾਦਰੀ, ਵਿਚ ਸ਼ਾਮਲ ਕਰ 
ਲੈਣਾ ਚਾਹੀਦਾ ਹੈ । 


160 


ਨੰਦੂ ਬ੍ਰਾਹਮਣ ਅਤੇ ਬਰਾਦਰੀ ਦੇ ਹੋਰ ਕੱਟੜ ਆਦਮੀਆ_ ਨੇ ਸਿਰ ਫੇਰ_ਦਿੱਤੇ ਅਤੇ' 
ਦ੍ਰਿੜ ਸ਼ਬਦਾਂ ਵਿਚ ਕਿਹਾਂ-''ਨਹੀਂ, ਅਸੀਂ ਨਹੀ” ਮੰਨਦੇ, ਪਰ ਸ੍ਰੀ ਮਾਨ ਜੀ ਚੂਕਿ ਤੁਹਾਨੂੰ 
ਬਚੇ ਨਾਲ ਪਿਆਰ ਹੈ ਤੁਸੀਂ” ਸਾਨੂੰ ਛਡ ਦਿਉ ਅਤੇ ਇਜ ਨਾਲ ਰਹਿਣ ਲਗ ਜਾਓ ।” 

ਕਟੜ ਬ੍ਰਾਹਮਣਾਂ ਨੇ ਸਖਤ ਵਿਰੋਧਤਾ ਕੀਤੀ ਅਤੇ ਕਿਹਾ ਬ੍ਰਾਹਮਣ ਦੇ ਘਰ ਪੈਂਦਾ ਹੋ ਕੇ 
ਜਿਹੜਾ ਚੰਡਾਲ ਦੇ ਘਰ ਦਾ ਖਾਂਦਾ ਹੈ ਉਹ ਬ੍ਰਾਹਮਣ ਹੌਣ ਦੀ ਪਦਵੀ ਉਤੇ ਸਾਰਾ ਅਧਿਕਾਰ ਗਵਾ 
ਬੈਠਦਾ ਹੈ । ਜੇ ਅਸੀਂ ਇਸ ਇਕ ਗਲ ਉਤੋਂ ਨਿਯਮਾਂ ਦੀ ਉਲੰਘਣਾ ਨੂੰ ਸਹਾਰ ਲਿਆ ਤਾਂ ਅਸੀਂ 
ਸਾਰਾ ਸਮਾਜਿਕ ਢਾਂਚਾ ਤੋੜਨ ਦੇ ਭਾਗੀ ਹੋਵਾਂਗੇ । ਜਿਹੜਾ ਫੁਲ ਭੌ“ ਉਤੇ ਡਿਗ ਪਵੇ ਕੀ ਉਸਨੂੰ 
ਕਦੀ ਕੋਈ ਦੇਵਤਿਆਂ ਨੂੰ ਭੇਟ ਕਰਨ ਲਈ ਚੁਕਦਾ ਹੈ ?”” 

_ ਇਹ ਇਕ ਧੜੇ ਦੀ ਰਾਏ ਸੀ । ਪਰ ਕੁਝ ਇਹੋ ਜਹੇ ਵੀ ਸਨ ਜਿਹੜੇ ਗਰਗਾਂ ਤੋ“ ਡਰਦੇ 
ਸਨ, ਉਹ ਉਸ ਦੀ ਮਹਾਨ ਈਸ਼ਵਰ ਗਤੀ ਅਤੇ ਸਮਾਜ ਵਿਚ_ਉਸਦੇ ਰਸ੍ਹਖ ਤੋਂ ਜਾਣੂ 
ਸਨ, ਉਤੋਂ ਉਤੋਂ ਉਹਨਾਂ ਗਰਗਾ ਦੇ ਪ੍ਰਸਤਾਵ ਬਾਰੇ 'ਹਂ' ਕਰ ਦਿੱਤੀ ਪਰ ਉਸ ਦੀ ਕੌਡ ਪਿਛੇ 
ਉਸ ਦੀ ਇੱਛਾ ਨੂੰ ਨਿਸਫਲ ਬਨਾਣ ਲਈ। ਚੌਰੀ ਛੁਪੀ ਜਤਨ ਕਰਦੇ ਰਹੇਂ । ਗਰਗਾ ਨੇ ਬ੍ਰਾਹਮਣਾਂ 
_ਨੂੰ ਆਪਣੇ ਵਿਚਾਰ ਦੇ ਨਿਆਂ ਪੂਰਬਕ ਹੌਣ ਬਾਰੇ ਵਿਸ਼ਵਾਸ ਦਿਵਾਣ ਦੀ ਪੂਰੀ ਕੋਸ਼ਿਸ ਕੀਤੀ 
ਅਤੇ _ਸੌਹਣੀਆਂ ਦਲੀਲਾਂ ਪੇਸ਼ ਕੀਤੀਆਂ । ਪਰ ਸਾਰੇ ਬ੍ਰਾਹਮਣ ਇਕ ਰਾਏ ਦੋ ਨਾ' ਹੋ ਸਕੇ । 
ਸਭ! ਦਾ ਝੁਕਾ ਕਣਕਾਂ ਦੇ ਹਕ ਵਿਚ ਨਹੀਂ ਸੀ । ਕਈਆਂ. ਨੇ ਕਿਹਾ “ਉਸ ਨੂੰ ਵਾਪਸ ਬਰਾਦਰੀ 
ਵਿਚ ਵਾੜ ਲੈਣਾ ਚਾਹੀਦਾ ਹੈ ।'' ਦੂਜੀਆਂ ਨੇ ਸਿਰ _ਫੋਰਿਆ ਅਤੇ ਰਾਜ਼ੀ ਨਾ_ ਹੁਏ । ਬ੍ਰਾਹਮਣਾਂ 
ਦੇ ਸਮਾਜ ਦੇ ਬਾਹਰ ਵੀ ਬੜੀਆਂ ਬਹਿਸਾਂ ਹੋਈਆਂ, ਕੂਝ _ਕਣਕਾ ਦੇ ਹਕ ਵਿਚ ਬੋਲਦੇ ਅਤੇ 
ਕੁਝ ਉਲਟ । ਰੌਲਾ ਪਿਆ, “ਵੇਖੋ ! ਕਿਵੇ” ਚੰਡਾਲ ਬ੍ਰਾਹਮਣ ਬਣੀ ਜਾ ਰਿਹਾ ਹੈ । ਗਰਗਾ 
ਦਾ ਘਰ ਪੈਂਦਾ ਹੋਈ ਵਿਰੋਧਤਾ ਨਾਲ ਸੜ ਚਲਿਆ ਸੀ । ਭਗਤ ਬ੍ਰਾਹਮਣ ਗਰਗਾ` ਨੂੰ `ਸਜ਼ਾ 
ਭੁਗਤਨੀ ਪਈ । ਬ੍ਰਾਹਮਣ ਹੁਣ ਜਾਣ ਬੁਝ ਕੇ ਕਣਕਾ ਨੂੰ ਉਜਾੜਨ ਦੀ ਕੋਸ਼ਿਸ਼ ਕਰ ਰਹੇ ਸਨ । 

____ 21. ਕਣਕਾ ਦੇ ਵਿਰੁਧ ਸਾਜ਼ਸ _ 
ਵਿਰੋਧੀ ਬ੍ਰਾਹਮਣਾਂ ਨੇ ਗਰਗਾ ਦਾ ਨੁਕਸਾਨ ਕਰਨ ਲਈ ਚੌਗੇ ਮਾੜੇ ਸਭ ਸਾਧਨ _ਵਰਤੇ । 
ਉਨ੍ਹਾਂ `ਨੇ ਹਰ ਥਾਂ ਤੁਹਮਤਾਂ ਫੈਲਾਈਆਂ । ਉਨ੍ਹਾਂ ਕਿਹਾ ''ਕਣਕਾ ਨੂੰ ਨਾ ਕੋਵਲ ਚੰਡਾਲ ਨੇ 
ਆਪਣਾਂ ਪੁੱਤਰ ਬਣਾਇਆ ਸੀ, ਸਗੌ' ਉਸ ਨੇ ਪੀਰ ਤੋਂ ਇਸਲਾਮ ਵੀ ਕਬੂਲ ਕਰ ਲਿਆ ਹੈ ।'' 
ਛੁਹਮਤਾਂ ਲਾਉਣ ਵਾਲਿਆਂ ਦੇ ਅਣੁਟ ਯਤਨਾ ਸਦਕਾ _ਲੌਕਿਕ ਭਾਵ ਦਿਨੋ _ਢਿਨ 
ਤਗੜੇ ਹ੍ਰੰਦੇ ਗਏ । ਗੁਸੇ _ਵਿਚ ਲੋਕਾਂ ਨੇ ਕਣਕਾ ਦੀ _ਸਤਪੀਰ ਬਾਰੇ _ਲਿਖੀ ਕਵਿਤਾ 
ਪਾੜ _ਸੂਟੀ । ਕਈਆਂ ਨੇ ਕਿਤਾਬ ਅਗ ਵਿਚ ਸਟ ਦਿੱਤੀ । ਹਰ _ਇਕਨੇ ਕਿਹਾ 
ਇਹ ਪੁਸਤਕ ਇਸਲਾਮ ਮਤ ਦੀ ਵਿਆਖਿਆ ਕਰਦੀ ਹੈ। ਇਸ ਦੇ ਨਾਲ ਲਗਣ ਨਾਲ ਹੀ ਆਦਮੀ 
ਭਿਟਿਆ ਜਾਂਦਾ ਹੈ । ਜਿਨ੍ਹਾਂ `ਹਿੰਦ੍ਹਆਂ ਦੇ ਘਰੋਂ" ਇਹ ਕਿਤਾਬ_ਲਭੀ ਉਹਨਾਂ ਨੂੰ _ਰੀਤ ਅਨੁਸਾਰ 
ਪ੍ਰਾਸਚਿਤ ਕਰਨਾ ਪਿਆ । ਪਰ ਸਭ ਤੋਂ ਭੋੜੀ ਗਲ ਤੇ ਅਜੇ ਹੋਣੀ ਸੀ। ਉਨ੍ਹਾਂ ਅਤਿ ਨਿਰਦਈ 
ਉਜ ਇਹ ਲਾਈ ਕਿ ਲੀਲਾ ਕਹਿੰਦੀ ਹੈ ਕਿ ਉਸ ਨੇ ਆਪਣੀ ਜਵਾਨੀ ਕਣਕਾ ਦੇ ਹਵਲੇ- 


161 


] ਹੋਈ ਹੈ ।'ਉਹ ਜਨਾਂ ਨੂੰ ਧਰਮ ਸ਼ਾਸਤਰਾਂ ਦਾ ਭੋਰਾ ਵੀ ਗਿਆਨ 
੯4442 ਵਾਲੇ ਹੌਰ ਧਾਰਮਿਕ ਸੋਸਕਾਰ 
ਕਰਦੇ ਸਨ, ਜਿਹੜੇ ਮਾਸ ਖਾਂਦੇ ਅਤੇ ਸ਼ਰਾਬ ਪੀਦੇ ਸਨ ਅਤੇ ਹੌਰ ਹਰ ਤਰ੍ਹਾਂ ਭ੍ਰਿਸ਼ਟ ਅਤੇ 
ਦੁਰਾਚਾਰੀ ਸਨ, ਉਹ ਵਿਚਾਰੀ ਲੀਲਾ ਨੂੰ ਹਰ ਤਰ੍ਹਾਂ ਬਦਨਾਮ ਕਰਨ ਵਿਚ ਸਭ ਤੋਂ” ਅੱਗੋ ਸਨ । 
ਉਨ੍ਹਾਂ ਆਪਣੇ ਦ੍ਰਸ਼ਨ ਬਾਰੇ ਝ੍ਰਠ ਬੋਲ ਕੇ ਅਤੇ ਉਲਟੀਆਂ ਗਵਾਹੀਆਂ ਦੇ ਕੇ ਇਸ ਤਰ੍ਹਾਂ ਵਿਸ਼ਵਾਸ 
ਦਫਾਇਆ ਕਿ ਭਗਤ ਲੋਕ ਗਰਗਾ ਬ੍ਰਾਹਮਣ ਉਹਨਾਂ ਦੀ ਮੰਨ ਲੈਣ ਉਤੇ ਮਜਬੂਰ ਹੋ ਗਿਆ । 
ਇਸ ਤਰ੍ਹਾਂ ਇਕ ਪਿਤਾ ਨੇ ਆਪਣੀ ਨਿਰਦੇਸ਼ ਧੀ ਦੇ ਚਲਨ ਉੱਤੇ ਸ਼ਕ ਕੀਤਾ, ਜਿਸ ਨੂੰ ਦੁਨੀਆਂ 
ਦੇ ਕਪਟੀ ਢੰਗਾਂ ਦਾ ਪਤਾ ਨਹੀ ਸੀ । ਰ੍ 

ਜਦੋਂ ਝੂਠੀਆਂ ਗਵਾਹੀਆਂ ਨਾਲ ਜਿਹੜੀਆਂ ਉਨ੍ਹਾਂ ਖੜੀਆਂ ਕੀਤੀਆਂ ਸਨ, ਬੁੱਢੇ ਬ੍ਰਾਹਮਣ 
ਦਾ ਵਿਸ਼ਵਾਸ ਪੱਕਾ ਹੋ ਗਿਆ, ਉਸ ਦਾ ਸਾਫ ਅਤੇ ਨਿਰਮਲ ਮਨ ਗੁਸੇ ਨਾਲ ਬਲਣ ਲਗ ਪਿਆ । 
ਉਸ ਨੇ ਸੋਚਿਆ, “ਮੈ ਇਕ ਜ਼ਹਿਰੀ ਸਪ ਨੂੰ ਦੂਧ ਪਿਆ_ਕੇ ਪਾਲਦਾ ਰਿਹਾ ਹਾਂ, ਜੇ ਮੈਂ ਉਸ 
ਨੂੰ ਘਰੋ' ਕੱਢ ਦਿਆਂ ਤਾਂ ਇਹ ਕਾਫੀ ਨਹੀਂ” ਹੋਵੇਗਾਂ ।. ਮੈਨੂੰ ਉਸਨੂੰ ਆਪਣੇ ਰੱਥ ਨਾਲ ਵੱਢ 
ਦੇਣਾ ਚਾਹੀਦਾ ਹੈ ।'' ਕਵੀ ਫੂਘਸਹਤ ਆਖਦਾਂ ਹੈ, ''ਆਪਣੇ ਗੁੱਸੇ ਵਿਚ ਉਸਨੂੰ ਦੋਸਤ 
ਦੁਸ਼ਮਣ ਦੀ ਪਛਾਣ ਨਾ ਰਹੀ, ਸਗੋ” ਉਸ ਨੇ ਸਖ਼ਤ ਅਤੇ ਖ਼ਤਰਨਾਕ ਕਦਮ ਚੁਕਣ ਦਾ ਨਿਸ਼ਚਾ 
ਕਰ ਲਿਆਂ ।'' 

12. ਕਣਕਾ ਅਤੇ ਲੀਲਾ ਨੂੰ ਮਾਰਨ ਦਾ ਜਤਨ 

“ਪਹਿਲਾਂ ਮੈ ਕਣਕਾ ਨੂੰ ਮਾਰਾਂਗਾ ਅਤੇ ਫਿਰ ਲੀਲਾ _ ਨੂੰ ਅਤੇ ਫਿਰ ਆਪਣੇ 

ਗੁਨਾਹਾਂ ਦੇ ਪ੍ਰਾਸਚਿਤ ਲਈ ਅੱਗ ਵਿਚ ਛਾਲ ਮਾਰ ਕੇ ਆਪਣੀ ਜਾਨ ਖਤਮ ਕਰ 
ਦਿਆਂਗਾ” ਉਸ ਨੇ ਸੋਚਿਆ। __ 

ਆਪਣੇ _ ਘਰਾਣੇ _ਦੀ _ਬਦਨਾਮੀ _ਦੀ _ ਸ਼ਰਮ ਅਤੇ _ਗੁੱਸੋ ਨੇ ਗਰਗਾ _ ਨੂੰ 
ਪਾਗਲ ਕਰ ਦਿਤਾ । ਉਹ ਮਨ ਦੀ ਬੇਚੈਨੀ ਕਰਕੇ ਕੁਝ ਚਿਰ ਦਰਿਆ ਦੇ ਨੌੜੇ ਖੇਤਾਂ 
ਵਿੱਚ ਫਿਰਦਾ ਰਿਹਾ / ਉਸ ਨੇ ਲੀਲਾ ਨੂੰ ਆਪਣੇ ਸਾਮ੍ਹਣੇ ਸਦਿਆ ਤੇ ਕਿਹਾ '“ਘੜਾ ਲੈ ਜਾਂ 
ਅਤੇ ਝਟ ਪਟ ਦਰਿਆ ਤੋਂ“ ਪਾਣੀ ਭਰ ਲਿਆ । ਮੰਦਰ _ਭਿਟਿਆ- ਗਿਆਂ ਹੈ । ਮੈਨੂੰ ਸੁਪਨਾ 

ਆਇਆ ਹੈ ਕਿ ਮੋਰਾ ਦੇਵਤਾ ਸਾਡੇ ਨਾਲ ਗੁਸੇ ਹੋ ਕੇ ਮੈਦਰ ਛੱਡ ਚਲਿਆ ਹੈ । ਇਕ ਦਮ ਜਾ ਕੇ 
ਪਾਣੀ ਲਿਆ, ਤਾਂ ਜੋ ਮੈ'' ਆਪਣੇਂ ਹੱਥ ਨਾਲ ਮੰਦਰ ਦਾ ਫਰਸ਼ ਧੋਵਾਂ । ਮੈ" ਉਥੇ ਅਖੀਰਲੀ ਵਾਰ 
ਪ੍ਰਜਾਂ ਕਰਨ ਬੈਠਣਾ ਹੈ ।'” 

` ਲੀਲਾ ਨੇ ਅਠੁਭਵ ਕੀਤਾ ਕਿ ਉਸਦੇ ਪਿਤਾ ਦੀ ਆਵਾਜ਼ ਵਿਚ ਕਠੌਰਤਾ ਸੀ, ਜਿਸ ਤੋਂ ਉਹ 
ਡਰ ਗਈ, ਉਸ ਦੀਆਂ ਅੱਖਾਂ ਵਿਚ ਹੰਝ੍ਹ ਆ ਗਏ । ਏਨੀ ਡਰੀ ਹੋਈ ਉਹ ਆਪਣੇ ਪਿਤਾ ਤੋਂ ਇਹ 
`ਵੀ ਨਾ ਪੁੱਛ ਸਕੀ ਕਿ ਉਸ ਨੂੰ ਕਿਸ ਗਲ ਕਰਕੇ ਏਨਾ ਗੁੱਸਾ ਆਇਆ ਹੋਇਆ ਸੀ । ਜਿਸ ਤਰ੍ਹਾਂ ਉਸ 

ਦੇ ਪਿਤਾ ਨੇ ਕਿਹਾ ਸੀ, ਉਹ ਝਟ ਪਟ ਦਰਿਆ ਉਤੇ ਗਈ ,,ਸੌਰੇ ਪਿਤਾ ਜੀ ਅਜ ਏੋ_ਗੱਸੋਂ 


162 


ਕਿਉ” ਹਨ ? ਏਨ) ਕਠੌਰਤਾਂ ਨਾਲ ਉਹ ਪਹਿਲਾਂ ਮੋਰੇਂ ਨਾਲ ਕਦੀਂ ਨਹੀਂ ਬੋਲੇ ॥ ਇਹ ਉਸ 
ਦੇ ਮਨ ਵਿਚ ਸੀ ਅਤੇ ਉਸ ਦੀਆਂ ਅੱਖਾਂ ਵਿਚ ਏਨੇ ਹੰਝੂ ਜਨ ਕਿ ਉਨ੍ਹਾਂ ਕਰਕੇ ਉੱਸ ਨੂੰ ਰਾਹ ਵੀ 
ਨਹੀ ਦਿਸ ਰਿਹਾ ਸੀ ।” 

ਫਿਰ ਜਦੋਂ ਉਹ ਟੂਰਦੀ ਜਾ ਰਹੀ ਸੀ ਤਾਂ ਪਿੱਛੋ ਉਸਨੇ ਆਪਣੇ ਪਿਤਾ ਦੀਂ ਅਵਾਜ਼ ਸੁਣੀ । 
ਉਸ ਨੇ ਕਿਹਾ ਠਹਿਰ ! ਘੜਾ ਏਥੇ ਹੀ ਰੱਖ ਦੇ ਅਤੇ ਪਿਛਾਂਹ ਮੁੜ ਜਾ । ਸੈ“ ਆਖ ਪਾਣੀ ਲੈ 
ਆਵਾਂਗਾ । ਮੇਰੇ ਦੇਵਤਾ ਲਈ ਰੱਖੀ ਭੇਟ ਕੁਤਾ ਭਿੱਟ ਗਿਆ ਹੈ, ਜਿਸਨੇ ਉਸ ਵਿਚ ਮੂੰ ਹ ਮਾਰਿਆ` 
ਹੈ । ” ਅਸਲ ਵਿਚ ਉਹ ਉਸਦੇ ਲਿਆਂਦੇ ਪਾਣੀ ਨਾਲ ਮੰਦਰ ਨਹੀਂ' ਧੋਣਾ ਚਾਹੁੰਦਾ ਸੀ । ਘੜਨਾ 
ਹੇਥ ਵਿਚ ਫੜ ਕੇ ਬ੍ਰਾਹਮਣ ਆਪ ਦਰਿਆ ਦੇ ਘਾਟ ਉੱਤੇ ਗਿਆ ਅਤੇ ਆਪ ਪਾਣੀ ਲਿਆਇਆ।' 
ਉਸ ਨੇ ਮੰਦਰ ਵਿੱਚੋਂ ਚੀਜ਼ਾਂ ਬਾਹਰ ਕੱਢੀਆਂ ਅਤੇ ਧਿਆਨ ਨਾਲ ਫਰਸ਼ ਨੂੰ ਧੋਤਾ । ਇਸ ਤਰ੍ਹਾਂ ਉਸ 
ਨੂੰ ਵਿਸ਼ਵਾਸ ਹੋ ਗਿਆ ਕਿ ਹਰ ਚੀਜ਼ ਮੁੜ ਕੇ ਪਵਿੱਤਰ ਹੋਂ ਗਈ ਹੈ । ਉਸ ਨੇ ਲੀਲਾ ਦੇ ਤੌੜੇ ਫੁੱਲ 
ਅਪਵਿੱਤਰ ਸਮਝ ਕੇ ਬਾਂਹਰ ਸੁਟ ਦਿੱਤੇ । ਉਸ ਨੇ ਪੱਥਰ ਦਾ ਸਾਲਗਰਾਮ ਧੋਤਾ ਅਤੇ ਨਾਲ ਹੀਂ ਉਂਜ 
ਦਾ ਆਸਨ ਵੀ । ਅਤੇ ਫਿਰ ਉਹ ਪੂਜਾ ਕਰਨ ਬੈਠ ਗਿਆ । ਪੂਜਾ ਖਤਮ _ਕਰਕੇ ਉਹ _ਖਾਫ 
ਵਾਲੇ ਕਮਰੇ ਵਿਚ ਗਿਆਂ । ਪਹਿਲਾ ਜਦੋ ਉਹ ਛਾਹ ਵੇਲਾ ਕਰਨ ਬਹਿੰਦਾ, ਉਹ ਪਿਆਰ ਨਾਲ, 
ਲੀਲਾ ਨੂੰ ਆਪਣੇ ਕੋਲ ਸਦਦਾ ਹੁੰਦਾ ਸੀ । ਉਹ ਉਸ ਨੂੰ ਖਾਂਦੇ ਨੂੰ ਪੱਖਾ _ਝਲਦੀ। ਅਤੇ _ਬੜੋ 
ਧਿਆਨ ਨਾਲ ਉਸਦੀ ਸੋਵਾ ਕਰਦੀ ''ਮੇਰੇ ਪਿਤਾ ਜੀ ਅਜ ਮੈਨੂੰ ਆਪਣੇ ਕੌਲ ਕਿਉ” ਨਹੀਂ ਸਢਦੇ"” 
ਉਸ ਨੇ ਅੱਖਾਂ ਵਿਚ ਹੈਝ੍ਹ ਭਰ ਕੇ ਆਪਣੇ ਆਪ ਨੂੰ ਕਿਹਾ । ਕਣਕਾ ਲਈ ਤਿਆਰ ਕੀਤਾ ਭੋਜਨ 
ਚੌਲ ਅਤੇ ਕੜ੍ਹੀ ਲੀਲਾ ਨੇ ਬੜੇ ਧਿਆਨ ਨਾਲ ਸਾਫ ਥਾਂ ਉੱਤੇ ਰਖਿਆ ਹੋਇਆ ਸੀ। _ਗਰਗਾ 
ਅੰਦਰ ਵੜਿਆ ਅਤੇ ਦਵਾਲੇ ਵੇ ਖਿਆ ਉਹ ਉਥੇ ਇਕੰਲਾ ਸੀ । ਉਸ ਨੇ ਇਕ ਨਿਕੀ ਜਿਹ ਸੰਦੂਕੜੀ 
ਖੋਲ੍ਹੀ ਅਤੇ ਉਸ ਵਿੱਚੋ“ ਜ਼ਹਿਰ ਦੀਆਂ ਕਾਲੀਆਂ ਗੋਲੀਆਂ ਕੱਢ ਕੇ ਕਣਕਾ ਲਈ _ਫਖੋ _ਭੋਜ਼ਨ 


` ਵਿਚ ਮਿਲਾ ਦਿੱਤੀਆਂ । ਬਿਨਾ ਆਪਣੇ ਪਿਤਾ ਨੂੰ ਪਤਾ ਲਗਣ ਦੇ ਲੀਲਾ ਨੇ ਸਭ ਕੁਝ ਵੇਖ ਲਿਆ 


ਜੋ ਉਸਨੇ ਕੀਤਾ ਸੀ। _ 

ਆਪਣੇ ਪਿਤਾ ਦੀ ਫਰੜ੍ਰਤ, ਜਿਹੜੀ ਨਿਰਦੈਤਾ ਜਿੰਨੀ ਨਿਰਦਈ ਅਤੇ ਕਠੋਰ ਸੀ, ਵੇਖਕੇ 
ਉਹ ਏਨਾ ਡਰੀ ਕਿ ਡਰ ਨਾਲ ਜਿਵੇ“ ਉਸਦੀ ਰੂਹ ਨਿਕਲ ਕੇ ਦੌੜ ਗਏ) । ੧ ਰ੍‌ 

_ ਚਰਾਂਦ ਵਿੱਚੋਂ” ਕਣਕਾ ਹੁਣ ਸੂਰਂਵੀ ਗਾਂ ਲੈ ਕੇ ਮੂੜ ਆਇਆ । ਨਾਲ _ਹੀ_ਉਸ ਦਾ 
ਟਪੋਸੀਆਂ ਮਾਰਦਾ ਅਤੇ ਚਾਂਈ ਚੜ੍ਹਿਆ ਵੱਛਾ ਪਟੂਲੀ ਸੀ । ਰੋਜ਼ ਵਾਂਗ ਉਸ ਨੇ ਇਸ਼ਨਾਨ ਕੀਤਾ 
ਅਤੇ ਖਾਣ ਵਾਲ ਕਮਰੇ ਵਿਚ ਆ ਗਿਆ । ਉਹ ਇਹ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਿਆ ਕਿ ਲੀਲਾ 
ਰੋ ਰਹੀ ਸੀ । ਉਸ ਪੁਛਿਆ ''ਕੀ ਗਲ ਹੈ, ਤ੍ਰੰ ਰੇੱਦੀ ਕਿਉ” ਹੈ” ? ਇਸ ਘਰ ਨੂੰ ਕੀ ਹੋ ਗਿਆ 
ਹੈ ? ਮੁੜਦਿਆਂ ਹੋਇਆਂ ਮੈਂ ਕਈ ਕੁਸ਼ਗਨ ਵੇਖੇ । ਸੁਰਵੀ ਗਾਂ ਦੁਖੀ, ਲਗਦੀ ਸੀ ਅਤੇ _ ਉਸਦੀ 
ਘਾਹ ਖਾਣ ਜਾਂ ਪਾਣੀ ਪੀਣ ਦੀ ਕੋਈ ਇੱਛਾ ਨਹੀਂ ਸੀ । ਅੱਗ ਮਨੂੰ ਪਿ ਜੀ ਮੁਸਕਰਾ ਕੇ ਮਿਲਦੇ 
ਦੇ ਸਨ, ਪਰ ਮੈਂ ਉਨ੍ਹਾਂ ਨੂੰ ਕਿਸੇ ਗਲ ਗਸੇ ਕਰ ਬੈਠ ਹਾਂ । ਉਹਨਾਂ ਮਰੇ ਨਾਲ ਗਲ ਨਹੀ ਲੀਤੀ 
ਤੇ ਤਰਆਂ ਅਖਾਂ ਵਿਚ ਇਹ ਹੰਝੂ ਭਰੇਰਨ”........,... 


163 


ਉਸ ਨੇ ਉਸ ਤੋਂ ਇਕ ਵਾਰ ਪੁਛਿਆ, ਦੌ ਵਾਰੀ ਪੁਛਿਆ, ਪਰ ਉਸਨੇ ਕੋਈ _ ਜਵਾਬ ਨਾ 
“ਦੱਤਾ ਅਤੇ ਰ'ਦੀ ਰਹੀ । ਕਣਕਾ ਨੇ ਜਵਾਬ ਲਈ ਜ਼ੋਰ ਨ ਦਿੱਤਾ ਸਗੋ” ਬੁਤ'ਵਾਂਗ ਚੁਪ ਚਾਪ 
'ਖਲੌਤਾ ਰਿਹਾ । ਲੀਲਾ ਨੂੰ ਰੋ'ਦੀ ਵੇਖ ਕੇ ਉਸਦਾ ਦਿਲ ਦੋ ਟੋਟੇ ਹੁੰਦਾ ਜਾ ਰਿਹਾ ਸੀ । ਫਿਰ ਉਸਨੇ, 
`ਝਕਦੇ ਝਕਦੇ ਦੁਬਾਰਾ ਕਿਹਾ ''ਜੇ ਜਾਣ ਬੁਝ ਕੇ ਜਾਂ ਅਨਭੋਲ, ਸੁਤਿਆਂ ਜਾਂ ਜਾਗਦਿਆਂ ਸੇ” ਤੈਨੂੰ 
ਗੁੱਸੇ ਕਰਨ ਵਾਲੀ ਜ਼ਰਾ ਵੀ ਗਲ ਕੀਤੀ ਹੈ ਤਾਂ, ਲੀਲਾ, ਤੂੰ ਮੈਨੂੰ ਮੁਆਫ਼ _ਕਰਦੇ। ਇਸ ਤੌ” 
ਪਹਿਲਾਂ ਮੈ“ ਤੈਨੂੰ ਕਦੀ ਰੋਦੀ ਨਹੀਂ ਵੇਖਿਆ । ਮੈਨੂੰ ਯਾਦ ਨਹੀ ਆਉ!ਦਾ ਕਿ ਮੈ" ਤੈਨੂੰ ਦੁਖ 
-ਦੇਣ ਵਾਲੀ ਕਿਹੜੀ ਗਲ ਕੀਤੀ ਹੈ । ਕਿਰਪਾ ਕਰ ਕੇ ਮੈਨੂੰ ਦਸ ਕਿ ਗਲ ਕੀ ਹੈ ।' ੍ 

ਫਿਰ ਲੀਲਾ ਬੌਲ) । ਸਾਰਾ ਸਮਾਂ ਹੰਝ੍ਹਆਂ ਨੇ ਉਸਦਾ ਗਲਾ ਰੋਕੀ ਰਖਿਆ । ਪਰ ਕਿਸੇ ਨਾ 
-ਕਿਸੇ ਤਰ੍ਹਾਂ ਉਹ ਇਹ ਕਹਿਣ ਵਿਚ ਸਫਲ ਹੋ ਗਈ । “' ਸੁਣ ਕਣਕਾ ! ਇਸ ਥਾਂ ਤੋਂ ਉਠ ਜਾ, 
-ਓਥੇ ਚਲਾ ਜਾ ਜਿੱਥੇ ਨਾ ਮ., ਨਾ ਪਿਓ, ਅਤੇ ਨਾ ਮਿਤ੍ਰ ਹੋਵੇਂ ਅਤੇ ਨਾ ਮਨੁੱਖਾਂ ਦੀ _ ਵੱਸੋਂ` ਹੋਵੇ, 
-ਓਥੇ ਚਲਾ ਜਾ ਜਿਥੇ ਲੌਕ ਮਿਤ੍ਰ ਹੋਣ ਦੀ ਗੜ ਨਾ ਕਰਦੇ ਹੋਣ'” ਏਥੇ ਆ ਕੇ ਉਹ ਭੁਬਾਂ ਮਾਰਨ 
ਲੱਗੀ ਅਤੇ ਕਰਝ ਚਿਰ ਲਈ ਰੁਕ ਗਈ । ਫਿਰ ਆਪਣੇ ਦਿਲ ਦੀਆਂ ਡ੍ਰੰ ਘਾਈਆਂ ਵਿੱਚੋਂ“ ਨਿਕਲੋਂ 
ਸ਼ਬਦਾਂ ਨਾਲ ਉਸਨੇ ਝੂਠੀ ਤੁਹਮਤਾਂ ਦੀ ਅਤੇ ਆਪਣੇ ਪਿਤਾ ਦੀ _ਕਰਤ੍ਰਤ ਦੀ ਵਿਥਿਆ ਦਸੀ । 
-ਇਸ ਕਥਨੀ ਵਿਚ ਕਣਕਾ ਲਈ ਓੜਕਾਂ ਦੀ ਹਮਦਰਦੀ ਅਤੇ ਪਿਆਰ ਸੀ । ਉਸ ਐਤ ਇਸ ਤਰ੍ਹਾਂ 
ਕੀਤਾ, “ਇਸ ਚੁੜੇਲ ਵਲ ਵੇਖ, ਜਿਹੜੀ ਤੈਨੂੰ ਭੋਜਨ ਖੁਵਾਣ ਲਈ ਨਿਯਤ ਹੈ, ਭੁਖੀ ਅਤੇ ਸਾਰੇ 
ਦਿਨ ਦੇ ਕੰਮ ਨਾਲ ਥਕੀ ਹੋਈ । ਇਹ ਉਹ ਭੋਜਨ ਹੈ ਜਿਹੜਾ ਤੈਨੂੰ ਖਤਮ ਕਰ_ ਦੇਵੇਗਾਂ । ਕੀ ਮੈ 
ਇਨਸਾਨ ਹਾਂ ? ਸ਼ਕਲ ਵੱਲੋਂ" ਤਾਂ ਮੈਂ ਜ਼ਰੂਰ ਲਗਦੀ ਹਾਂ ਪਰ ਕਿਹੜਾ ਦੈਤ ਏਨਾ ਨਿਰਦਈ ਹੋਵੇਗਾ 
ਜਿੰਨੀ ਸੈਂ ਹਾਂ। ਇਕ ਨਿਰਦੋਸ਼ ਆਦਮੀ ਨੂੰ ਜਿਹੜਾ ਮੋਰੇ ਹੱਥੋਂ ਰੋਟੀ ਮੰਗ ਰਿਹਾ ਹੈ, ਜ਼ਹਿਰ ਦੇਣ ਲਈ ' 
-ਤਿਆਰ ਇਕ ਦਮ ਚਲਿਆ ਜਾ ਇਹ ਘਰ ਛਡ ਦੇ । ਤਿਹ ਜ਼ਹਿਰ ਭਰੀ ਖੁਰਾਕ ਮੈ“ ਆਪ ਖਾ 
-ਲਵਾਂਗੀ । ਪਰ ਠਹਿਰ ਪਿਆਰੇ ਕਣਕਾ ! ਅਜੇ ਇਜ ਘਰ ਨੂੰ ਛਡ ਕੇ ਨਾ ਜਾਈ"। ਘਰ ਛੱਡਣ ਤੌ” 
ਪ੍ਹਿਲਾਂ ਮੈਨੂੰ ਮਰੀ ਹੋਈ ਵੇਖ ਜਾ ।” - 1 ੧ ? 
: ਜੇ ਕਣਕਾ ਦੇ ਜਿਰ ਉਤੇ ਬਿਜਲੀ ਵੀ ਡਿਗ ਪੈਦੀ ਤਾਂ ਉਹ ਇਸ ਤੋ ਵਧ' ਹੈਰਾਨ ਨਾਂ 
ਹੁੰਦਾ । ਉਹ ਕ੍ਰਝ ਚਿਰ ਇਸ ਤਰ੍ਹਾਂ ਖੜਾ ਰਿਹਾ, ਜਿਵੇ" ਸੱਟ ਨਾਲ ਬਦਲ ਗਿਆ ਹੋਵੇ । ਪਰ ਹੌਲੀ 
ਹੋਲੀ ਸੁਰਤ ਸੰਭਾਲ ਕੇ ਉਸ ਨੇ ਕਿਹਾ : ਕੂ ? 

“ਚੈਨ ਅਤੇ ਸੂਰਜ ਅਤੇ ਅਕਾਸ਼ ਦੇ ਦੇਵਤੇ ਮੋਰੇ_ ਗਵਾਹ ਹੌਂਣ 1 ਮੈ ਆਪਣੇਂ ਪਿਤਾ ਗਰਗ 
ਦੇ ਵਿਰੁੱਧ ਕੋਂਦੀ ਕੈਮ ਨਹੀ' ਕੀਤਾ । ਦੁਸ਼ਟ ਲੋਕਾਂ _ਵੱਲੋ' ਸਮਾਈ ਤੁਹਮਤ ਸਦਕਾ ਉਹ ਭੁਲੈਥੇ 
ਵਿਚੇ ਪੈ ਗਿਆਂ ਹੈ । ਉਸ ਦਾ ਇਹ ਭਾਵ ਬਹੁਤੀ ਦੇਰ ਨਹੀਂ ਰਹਿਣ ਲੱਗਾ । ਉਹ ਇਕ ਸਿਆਣਾ 
ਮਨੂਖ ਹੈ ਅੰਤੇ ਧੁਰੰਦਰ ਵਿਦਵਾਨ । ਛੇਂਤੀ ਜਾਂ ਚਿਰਕੇ ਉਸਨੂੰ ਵਿਸ਼ਵਾਸ ਹੋ ਜਾਵੇਗਾ ਕਿ ਅਸੀਂ 
ਨਿਰਦੋਸ਼ ਹਾਂ । ਲੀਲਾ ਮੇਰੀ ਇੱਛ' ਇਹ ਹੈ ਕਿ ਅਸੀਂ ਠੰਡੇ ਦਿਲ ਨਾਲ ਕੰਮ ਕਰੀਏ । ਕੁਝ 
`ਦਿਨਾਂ ਲਈ ਮੈ ਏਥੋਂ ਟੁਰ ਜਾਵਾਂਗਾ ਅਤੇ ਤੀਰਥ ਯਾਤਰਾ ਕਰਦਾ ਦੂਰ ਨੇੜੇ ਥਾਵਾਂ ਉੱਤੇ ਭੌਂ“ਦਾ 
ਵਵ੍ਰਾਂਗਾ । ਜਦੋਂ` ਪਿਤਾ ਜੀ ਦਾ ਭੁਲੇਖਾ ਨਿਕਲ ਜਾਵੇ ਤਾਂ ਮੈ" ਮੁੜ 'ਆਵਾਂਗਾ । ਤੂੰ ਉਨਾਂ ਦਾ 


164 


ਆਦਰ _ਕਰਨਾ _ਨਾਂ _ਛਡ । ਉਨ੍ਹਾਂ ਨਾਲ _ ਧੋਖਾ _ਹੋਇਆ ਰੈ । ਉਨ੍ਹਾਂ ਦਾ ਤੂੰ 
ਪੂਰਾ ਧਿਆਨ ਰਖੀ” ।_ ਮੈ" ਤੈਨੂੰ ਦਸਦਾ ਹਾਂ ਕਿ ਛੋਤੀ ਹੀ ਉਹ ਹੋਸ਼ ਵਿਚ ਆ ਜਾਣਗੇ । 
ਜਿੰਨਾ ਮੈਨੂੰ ਆਪਣੇ ਨਿਰਦੋਸ਼ ਹੋਣ ਉਤੇ ਵਿਸ਼ਵਾਸ ਹੈ ਉਨਾ ਹੀ ਮੈਨੂੰ ਉਨ੍ਹਾਂ ਦੀ ਠੀਕ ਨਤੀਜੇ 
ਉਤੇ ਅਪੜਨ ਦੀ ਸ਼ਕਤੀ ਉੱਤੇ ਹੈ । ਉਨ੍ਹਾਂ ਦੀ ਅਕਲ ਉਤੋਂ ਪਿਆ ਪਰਦਾ ਬਹੁਤੀ ਦੌਰ ਨਹੀ” 
ਰਹਿਣ ਲੱਗਾ । ਹੁਣ ਰੱਬ ਰਾਖਾ, ਲੀਲਾ । ਜੇ ਜੀਉ”ਦੇ ਰਹੇ_ ਤਾਂ ਫੇਰ ਮਿਲਾਂਗੇ । ਮੇਰੇ ਟੁਰ ਜਾਣ 
ਦਾ ਅਫਸੋਸ ਨਾਂ ਕਰੀ” । ਸੂਰਵੀ ਅਤੇ ਉਸ ਦਾ ਵੱਛਾ ਪਟੂਲੀ ਇਥੇ ਹੀ ਰਹਿਣਗੇ । ਉਨ੍ਹਾਂ 
ਨਾਲ ਮਿਤ੍ਰਤਾ ਬਣਾ ਲੈ । ਅਤੇ ਸਾਡਾ ਪਿਆਰਾ ਪੰਛੀ ਹੀਰਾ ਮਨ ਆਪਣੇ ਖੁਸ਼ੀ ਦੇ ਗੀਤ ਗਾਉ'ਦਾ 
ਰਹੇਗਾ । ਉਸ ਨੂੰ ਮੇਰੇ ਨਾਂ ਨਾਲ ਸੱਦੀ, ਕਣਕਾ ਆਖੀ', ਇਸ ਨਾਲ ਤੈਨੂੰ ਕੁਝ ਧਰਵਾਸ ਹੋਵੇਗਾ, 
ਮੇਰਾ ਤੇ ਨਾ ਪਿਤਾ ਹੈ, ਨਾਂ ਮਾਤਾ ਅਤੇ ਨਾ ਕੋਈ ਮਿਤ੍ਰ । ਮੋਰੀ ਕਿਸਮਤ ਨੇ ਮੇਰੇ ਜੀਵਨ ਵਿਚ 
ਕਈ ਵਾਰ ਐਜੇ ਪੁੱਠੇ ਚੱਕਰ ਚਲਾਏ, ਹਨ ਜਿਨ੍ਹਾਂ ਦਾ_ਮੈਨੂੰ ਕਦੀ“ ਸੁਪਨਾ ਵੀ ਨਹੀਂ ਆ ਸਕਦਾ 
ਸੀ, ਮੈ ਤੇ ਇਕ ਕੱਖ ਵਾਂਗ ਹਾਂ ਜਿਸ ਨੂੰ ਦਰਿਆ ਦੀ ਲਹਿਰ ਜਿਧਰ ਮਰਜ਼ੀ ਹੋਵੇ ਲਈ ਫਿਰਦੀ 
ਹੈ। ਪਿਆਰੀ ਲੀਲਾ, ਮੋਰੀ ਤੇਰੇ ਅਗੇ ਅਖੀਰਲੀ ਪ੍ਰਾਰਥਨਾ ਇਹ ਹੈ ਕਿ ਤੂੰ ਮੈਨੂੰ ਆਪਣੇ 
ਬਚਪਨ ਦੇ ਸਾਥੀ ਨੂੰ ਭੁਲੀ' ਨਾ'` । ਉਹ ਪਲ ਕੁ ਲਈ ਰੁਕ ਗਿਆ ਇਕ ਹੰਝੂ ਪੂੰ ਝਨ ਲਈ 1 
ਆਪਣੀ ਦੂਖੀ ਆਵਾਜ਼ ਵਿਚ ਫਿਰ ਉਹ ਮਿੱਠਾ ਮਿੱਠਾ ਬੋਲਿਆ, ''ਇਥੇ ਪੰਛੀ ਵੀ ਹਨ, ਹੀਰਾ 
ਮਨ ਅਤੇ ਸੂਕਾ । ਉਹਨਾਂ ਨੂੰ ਦੁੱਧ ਅਤੇ ਮੱਖਣ ਪਾਣਾ ਨਾ_ਭੁਲੀ' । ਫੁਲਾਂ ਦੇ ਬੂਟੋ ਵੀ ਹਨ । 
ਹਰ ਸ਼ਾਮ ਉਹਨਾਂ ਨੂੰ ਪਾਣੀ ਪਾਣਾ ਨਾ ਭੁਲੀ', ਜਿਵੇ” ਮੈ” ਪਾਂਦਾ ਹੁੰਦਾ ਸਾਂ। ਫੁਲਾਂ ਡੱਡੀਆਂ 
ਨਾਲ ਲੱਦੀ ਮਾਲਤੀ ਵੇਲ ਵੀ ਹੈ । ਅਜੇ _ਕਲ ਹੀ ਅਸਾਂ ਇਕੱਠਿਆਂ ਇਨ੍ਹਾਂ ਦੇ ਫੁਲਾਂ ਦੇ ਖਜ਼ਾਨੇ 
ਵਿੱਚੋ ਹਾਰ ਬਣਾਏ ਸਨ । ਸ਼ਾਇਦ ਅਖੀਰਲੀ ਵਾਰੀ ਸੂਰਵੀ ਅਤੇ ਪਟੂਲੀ ਵੀ ਘਰ ਵਿਚ ਹੀ 
ਹਨ । ਜੇ ਉਹ ਮੈਨੂੰ ਯਾਦ ਕਰਕੇ ਹਸਰਤ ਨਾਲ ਚਰਾਂਦ ਵਲ ਵੇਖਣ ਤਾਂ ਪਿਆਰ ਨਾਲ ਇਹਨਾਂ 
ਦੀ ਕੌਡ ਉੱਤੋਂ ਹਥ ਫੇਰ ਕੇ ਇਨ੍ਹਾਂ ਨੂੰ ਧੀਰਜ ਦੇਵੀ" । ਸਾਲਗਰਾਮ ਪੱਥਰ ਵੀ ਘਰ ਵਿਚ ਹੀ ਹੈ । 
ਉਸ ਦੀ ਪੂਜਾ ਕਰੀ" ਕਿਉ'ਕਿ ਇਸ ਦੁਖ ਵਿਚ ਉਹੀ ਇਕੱਲਾ ਸਾਡਾ ਸਹਾਰ ਹੈ । ਜੌ ਕੁਝ ਵੀ 
ਹੋਇਆ ਹੈ ਉਸ ਦੇ ਬਾਵਜੂਦ ਪਿਤਾ ਜੀ ਵਲ ਆਪਣਾ ਪਿਆਰ ਨ ਘਟਾਵੀ', ਕਿਉਂਕਿ ਮਨੁੱਖੀ 
ਜਾਮੇ ਵਿਚ ਉਹ ਸਾਡੇ ਲਈ ਪਰਮਾਤਮਾ ਦਾ ਰੂਪ ਹਨ । ਜੇ ਭੁਲੇਖੋ ਵਿਚ ਉਹ ਕੁਝ ਚਿਰ ਲਈ 
ਤੇਰੇ ਉਤੇ ਕਹਿਰਵਾਨ ਵੀ ਹੋਂ ਜਾਣ ਤਾਂ ਤ੍ਰੰ ਸਬਰ ਰਖੀ ਅਤੇ ਉਨ੍ਹਾਂ ਦੀਆਂ ਸਜ਼ਾਵਾਂ ਨੂੰ ਸਹਾਰ 
ਲਵੀ' ਅਤੇ ਸਾਰਾ ਸਮਾਂ, ਪਿਆਰੀ ਲੀਲਾ, ਤੂੰ ਰਬ ਦੀ ਰਜ਼ਾ ਵਿਚ ਰਹੀ', ਕਿਉਕਿ ਉਸ ਦੋਂ 
ਬਿਨਾਂ ਨਿਆਸਰਿਆਂ ਦਾ ਕੋਈ ਆਸਰਾ ਨਹੀਂ” । ਮੇਰੇ ਦੁੱਖਾਂ ਉਤੇ ਤੂੰ ਨਾ ਰੋਵੀਂ, ਜੇ _ਜੀਉ'ਢੇ 
ਰਹੇਂ ਤਾਂ ਜ਼ਰੂਰ ਮਿਲਾਂਗੇ ।' ਇਹ ਆਖ ਕੇ ਕਣਕਾ ਮਨ ਵਿਚ ਸੋਚਣ ਲਗਾ “ਮੈ“ ਪਿਤਾ ਗਰਗਾ 
ਤੋਂ ਆਗਿਆ ਕਿਸ ਤਰ੍ਹਾਂ ਲਵਾਂਗਾ, ਕੀ ਉਨ੍ਹਾਂ ਤੋਂ ਵਿਦਾਇਗੀ ਲਏ ਬਿਨਾਂ ਘਰ ਛਡ ਜਾਣਾ 
ਠੀਕ ਹੋਵੇਗਾ ।' 


13. ਸੁਰਵੀ ਗਾਂ ਜ਼ਹਰ ਨਾਲ ਮਰ ਜਾਂਦੀ ਹੈਂ 
ਇਸ ਵੇਲੇ ਗਰਗ ਦੇ ਮਨ ਵਿਚ ਜਿਹੜਾ ਘਰੋ” ਨਿਕਲ ਕੇ ਬਾਹਰ ਭੌ” ਰਿਰਾ ਸੀ, ਪੁੱਠੇ 


165 


ਸਿੱਧੇ ਖਿਆਲ ਆਂ ਰਰੋ ਸਨ ''ਮੋਰਾ ਘਰ ਭ੍ਰਿਸ਼ਟਿਆ ਗਿਆ ਹੈ । ਚੁੜੇਲਾਂ ਮੰਦਰਾਂ ਵਿਚ ਘ੍ਰੰਮ 
ਰਹੀਆਂ ਹਨ । ਚੰਨ ਦੇ ਦਾਗ਼ ਨੇ ਵਧ ਕੇ ਸਾਰੇ ਦੇ ਸਾਰੇ ਨੂੰ ਢਕ ਲਿਆ ਹੈ । ਦੇਵਤਿਆਂ ਦੇ ' 
ਚੜ੍ਹਾਵੇ ਨੂੰ ਬਾਂਦਰਾਂ ਨੇ ਜੂਠਾ ਕਰ ਦਿਤਾ ਹੈ, ਨਹੀ" ਸਹਾਰਨ' ਚਾਹੀਦਾ, ਮੈ ਘਰ ਮੁੜ ਕੇ ਨਹੀਂ” 
ਜਾਵਾਂਗਾ ਸਗੋ" ਇਸ ਨੂੰ ਅੱਗ ਲਾ ਕੌ ਸਭ ਕੁਝ ਸਾੜ ਦਿਆਂਗਾ । ਬੱਚੀ ਲੀਲਾ ! ਤ੍ਰੰ ਕਿੰਨੀ ਸੰ ਦਰ 
ਅਤੇ ਪਿਆਰੀ ਹੈ' । ਮੈਂ ਘਰ ਛਡ ਕੇ ਸਨ੍ਿਆਸੀ_ਹੌਣ ਨੂੰ ਫਿਰਦਾ ਸਾਂ ਜਦੋਂ ਤੋਰੀ ਮਾਂ ਮਰ 
ਗਈ । ਤੇਰੀ ਖਾਤਰ ਲੀਲਾ, ਮੈ“ ਉਹ ਖਿਆਲ ਛੱਡ ਦਿੱਤਾ ਅਤੇ ਘਰੇ ਹੀ ਟਿਕਿਆ ਰਿਹਾ । 
ਦੁਸ਼ਮਣ ਵੀ ਮੋਰਾ ਮੁਖੜਾ ਵੇਖਣ ਲਈ ਖਲੋਂ ਜਾਂਦੇ ਹਨ ਅਤੇ ਪੱਥਰ ਵੀ ਹਮਦਰਦੀ ਨਾਲ ਪਘਰ 
ਜਾਂਦਾ ਹੈ, ਏਨੀ ਸ੍‌ੰਢਢ ਹੈ' ਤੂੰ ! ਪਰ ਹੁਣ ਗਰਗਾ ਪੱਥਰ ਬਣ ਗਿਆ ਹੈ । ਤੇਰੇ ਲਈ ਉਜ ਅਦਰ 
ਪਿਆਰ ਦਾ ਇਕ ਤੁਪਕਾ ਵੀ ਨਹੀਂ” । ਪਰਮਾਤਮਾ ਨੂੰ ਸੈ ਕਣਕਾ ਦੇ ਲਹੂ ਦੀ ਭੇਂਟ ਚੜ੍ਹਾਵਾਂਗਾ ।” 
ਕਣਕਾ ਨੇ ਘਰ ਛਡਣ ਦੀ ਧਾਰ ਲਈ । ਉਥੇ ਜਾਣਾ ਚਾਹੁੰਦਾ ਸੀ ਜਿਥੇ ਮਨੁਖੀ ਵੱਸੋੱ 
ਨਾ ਹੋਂਵੇ । ਕੋਈ ਉਸ ਤੋਂ ਗੱਲਾਂ ਪੁਛਣ ਅਤੇ ਉਸ ਨੂੰ ਦੁਖੀ ਕਰਨ ਨਟੀਂ' ਆਵੇਗਾ, ਘਬਰਾਇਆ 
ਹੋਇਆ ਅਤੇ ਫਿਕਰ ਵਿਚ ਉਹ ਕੌਈ ਫੈਸਲਾ ਕਰਨ ਦੇ ਯੋਗ ਨਹੀਂ ਸੀ । ਜਦੋਂ ਲੀਲਾ ਉਸ 
ਕੌਲ ਦੌੜਦੀ ਹੋਈ ਆਈ ਉਸ ਦੇ ਵਾਲ ਖਿਲਰੇ ਹੋਏ ਸਨ ਅਤੇ _ਉਸ ਦੀ ਆਵਾਜ਼ ਥਿੜਕਦੀ 
ਸੀ ਜਦੋ” ਉਸ ਨੇ ਕਿਹਾ “ਛੇਤੀ ਆ ਕਣਕਾ, ਟਿਕ ਪਲ ਦੀ ਡੋਰ ਨ ਲਾ । ਵੌਖ ਸਾਡੇ ਘਰ ਉਤੇ 
ਕਿੰਨੀ ਬਿਪਤਾ ਆ ਪਈ ਹੈ । ਸਾਡੀ ਗਾਂ ਸੁਰਵੀ ਕਿਵੇ“ ਬੇਹੋਸ਼ ਪਈ ਤੜਫ ਰਹੀ ਹੈ । ਕੋਈ 
ਜ਼ਹਿਰੀ ਸੱਪ ਉਸ ਨੂੰ ਵੱਢ ਗਿਆ ਹੈ । ਜਾ ਭਜ ਕੇ ਕਿਸੋ ਵੈਦ ਨੂੰ ਸਦ ਲਿਆ ।” 
ਕਣਕਾ ਅਤੇ ਲੀਲਾ ਭਜ ਕੇ ਗਾਂ ਨੂੰ ਵੇਖਣ ਗਏ । ਉਹ ਭਏ ਉਤੇ ਲੋਟੀ ਅੰਤਕਾਲ ਦੀਆਂ 
ਪੀੜਾਂ ਸਹਿ ਰਹੀ ਸੀ । ਕਣਕਾ ਨੇ ਪੁਛਿਆ, ''ਤੂੰ ਜ਼ਹਿਰ ਵਾਲਾ ਭੋਜਨ ਕਿਬੇ ਸੁੱਟਿਆ ਸੀ ?”” 
ਉਹ ਵਲ ਦੇ ਤੌਤ੍ਹ ਵਾਂਗ ਕੌਬ ਗਈ ਜਦੋਂ ਉਸ ਉਹ ਥਾਂ ਵਿਖਾਈ ਜਿਥੇ ਚੌਲ ਸੁਟੇ ਸਨ । ਕਣਕਾ 
ਨੇ ਕਿਹਾ ਜੇ ਮੈ ਆਪ ਮਰ ਜਾਂਦਾ ਤਾਂ ਕੋਈ ਗਲ ਨਹੀ' ਸੀ । ਇਹ ਕਿੱਡਾ ਉਪੱਦਰ ਹੋਇਆ ਹੈ । 
ਇਕ ਮੈਦਰ ਵਾਲੇ ਘਰ ਵਿਚ ਇਕ ਗਾਂ ਨੂੰ ਜ਼ਹਿਰ ਦਿੱਤੀ ਗਈ ਹੈ ।'' ਅਜੇ ਗ੦ ਉਸ ਦੇ ਮੂੰਹ 
ਵਿਚ ਹੀ ਸੀ ਕਿ ਗਾਂ ਨੇ ਕਿਸੇਂ ਵੈਦ ਦੇ ਆਉਣ ਤੋਂ“ ਪਹਿਲਾਂ ਹੀ ਐਤਮ ਸਵਾਸ ਲੈ ਲਏ । 
ਲੀਲਾ ਨੇ ਜਦੋਂ ਇਹ ਦਿਲ ਚੀਰਨ ਵਾਲਾ ਦ੍ਰਿਸ਼ ਵੇਖਿਆ ਤਾਂ ਰਸੋਈ ਵਿਚ ਵੜ _ਗਈ 
ਅਤੇ ਸਾਂੜੀ ਦਾ ਇਕ ਪੱਲਾ ਵਿਛਾ ਕੇ ਸ਼ਰਮ, ਦੁਖ ਅਤੇ ਪਸਚਾਤਾਪ ਵਿਚ ਡੁੱਬੀ ਉਹ ਲੇਟ ਗਈ । 
ਕਣਕਾਂ ਚੌਖੀ ਰਾਤ ਗਈ ਤਕ ਬ੍ਰਤ ਬਣਿਆ ਬੈਠਾ ਰਿਹਾ । ਫਿਰ ਉਹ ਉਠਿਆ 
ਅਤੇ _ਬਾਹਰ ਜਾ ਕੇ ਕਦੰਬ ਬ੍ਰਿਖ ਹੇਠਾਂ ਲੋਟ ਗਿਆ ਜਿਸਨੂੰ ਅਜੇ ਹੁਣੇ ਹੁਣੇ ਹੀ ਫੁਲ 
`ਲੱਗੇ ਸਨ । ਉਸ ਨੂੰ ਭੈੜੇ ਭੈੜੇ ਸੁਪਨੇ ਆਉਦੇ ਸਨ । ਉਸ ਦੀ ਨੀਂਦਰ ਉਖੜੀ ਹੋਈ ਸੀ ਅਤੇ 
ਉਹ ਕਈ ਵਾਰ ਚੀਕਾਂ ਮਾਰ ਕੇ ਉਠ ਬਹਿੰਦਾ । ਰਾਤ ਮੁਕਣ ਵੇਲੋ ਉਸ ਨੂੰ ਇਕ ਅਜੀਬ ਸੁਪਨਾ 
ਆਇਆਂ । ਉਸ ਨੂੰ ਜਾਪਿਆ ਕਿ ਉਹ ਮਰ ਗਿਆ ਹੈ ਅਤੇ ਉਸ ਨੂੰ ਸ਼ਮਸ਼ਾਨ ਭੂਮੀ ਲੈ ਗਏ ਹਨ। 
`ਇਕ ਵੱਡੀ ਚਿਤਾ ਬਣਾਈ ਗਈ ਹੈ ਅਤੇ ਉਜ ਦਾ ਸਰੀਰ ਹੌਲੀ ਹੌਲੀ ਸੜ ਰਿਹਾ ਹੈ । ਮਸਤ 
ਰੋਏ ' ਭੂਤਨੇ ਦੁਵਾਲੇ ਨੱਚ ਰਹੇ ਹਨ । ਉਸ ਅਸਹਿ _ਕਸ਼ਟ ਵੇਲੇ ਉਸ ਨੇ ਕਿਸੇ ਨੂੰ ਜਿਸ ਨੂੰ 


ਅਕਕਸਕ਼ਕਰ 


166 

ਅਸਲ ਵਿਚ ਉਹ ਜਾਣਦਾਂ ਨਹੀਂ ਸੀ ਬੇਨਤੀ ਕੀਤੀ, "ਮੂੰ ਬਚਾਓ, ਮਨੂੰ ਇਸ ਕਸ਼ਟ ਵਿਚੋਂ” 

ਇਆ ਸਰੰਢਰ ਆਦਮੀ ਉਸ ਦੇ ਵੱਲ, ਨੂੰ ਆ 
ਜੀ। ਉਸ ਦਾ ਗੋਰਾ ਰੈਗ ਭਖ ਕੇ ਲਾਲ ਹੋ ਗਿੰਆਸੀ। 

., । _ ੯ 4 - 4੬ ਉਇ ਲਲਕ ਰਿਹ, ਸੀ । ਉਸ ਨੇ ਕਣਕਾਂ ਲੂ ਬਾ 

੨. ਕੇ ਉਠਇਆ ਤੇ ਉਥੋਂ ਫੁਟਕਾਰਾ ਦਵਾ ਦਿੱਤਾ ! ਜਦ ਉਹ _ ਉਸ ਦਾ ਹਦ ਨ 

ਖਾ ਤਾ ਉਸ ਦੇਵਤਿਆਂ ਵਰਗੇ ਆਦਮੀ ਨੇ ਉਸ ਦੀ ਭਾਲ ਵਿਚ _ਨਿਕਲਨ ਲਈ ਆਂ 

__... 45 2੩੧੬ ਉਸ ਠੂੰ ਹੁਕਮ, ਹੋਇਆ ਸੀ. ਚੈਤਨਿਯ ਈਂ 

ਲਗਾ । ਉਹੀ ਸੀ, ਜਿਹੜਾ ਉਸ ਨੂੰ ਸੁਪਨੇ ਵਿਚ ਮਿਲਿਆ ਸੀ । 
੫੬ 3 (4. ਬੰਦਾ ਭੀ ਰਰਲ ਨਗਦ 
ਅਪਣੇ ,ਬਜਗੇ ਵਿੱਚੋਂ _। ਉਸ ਆਰਾਮ 
[ਠੜੀ ਹੋਈ ਲੀਲਾ ਆਪਣੇ ਬਿਸਤਰੇ ਵਿੱਚੋ ਉੱਠੀ । ਉ: 

ਰਜ ਹੀਆ, 0. ਦੇ ਵਲ: ਖਿਲਰੇ ਹੋਏ ਸਨ ਸਿ 

ਕਮਰੇ ਵਿਚ ਗਈ ਪਰ ਉਹ ਓਥੇ ,ਨਹੀਂ' ਸੀ । ਉਹ ਗਾਂ ਦੇ ਵਗੇ(ਤ-ਰਰ ਬਰ 

ਬੀ । ਨਿੰਦਰਾਈਆਂ ਅੱਖਾਂ ਨਾਲ ਅਤੇ ਭੁੱਖ ਨਾਲ ਅਤੇ ਦੁਖ ਨਾਲ ਪੀਲੀ ਹੋਈ ਉ। ਸ 

ਲਤ ਨਮ ਹਸ 
ਸਿਆਲ ਮੁਕਣ ਵੇਲੇ ਦਰਿਆ ਰੋਤਾਰ ਚੜ੍ਹ ੍‌ 

ਮੱਟਿਆਰ ਉਸ ਦੇ ਕੰਢਿਆਂ ਉੱਤੇ ਕਣਕ ਨੂੰ ਲਝਦੀ ਵਿਰਦੀ ਰਹਿੰਦ । ਉਹ ਮਾਲਤੀ ਤੇ ਬੱ 

ਦੇ ਫੁੱਲਾਂ ਕਲ ਜਾਂਦੀ ਅਤੇ ਪਾਗਲਾਂ ਵਾਂਗ ਉਹਨਾਂ ਤੋਂ ਪੁਫਦੀ _ਕਿ ਉਹਨਾਂ 


ਜਿਵੇ ਉਨ੍ਹਾਂ ਤੋਂ ਹੀ ਕੌਦੀ ਅਤਾਂ ਪਤਾ ਮਿਲ ਜਾਵੇ. _...... 
ਬਦ ਕਦ ਵਰਤ ਅਤੇ ਪਸ਼ਚਤਾਪ ਦੀ ਪਰਤਿਗਿਆ ਅਤੇ ਮੈਦਰ ਵਿੱਚੋਂ ਆਵਾਜ਼ 


ਦਰਿਆ ਦੇ ਕਢ ਉੱਤੇ ਅਤ ਕਈ ਸੰਨ ਤਹਾਂ € ਵਲੋ ਬਕਿਆ 
ਉੱਤੇ ਅਤੇ ਕਦੀ ਸੰਨੇ ਰਾਹਾਂ ਉੱਤੇ ਫਿਰਦਾ ਰ੍ਹਾ। ਸਵੇਰ 
ਨ ਨ ਰੋਇਆ ਘਰ ਪਤਿ ਕਪ ਇ ਚੀਰ ਨ 
ਹਵਾ ਵਿ ਭੂਤਨੇ ਅਤੇ ਚੁੜੇਲਾਂ_ ਹੌਲੀ _ਹੌਲੀ_ਟੁਰਦਂ ॥ 
ਗਨ ੯੯ ਯਹ ਆਵਾਜ਼ਾਂ ਨਾਲ ਉਸ ਦੋ ਦਿਲ- ਨੂੰ ਕੈਬਾ ਰਹੀਆਂ ਹਦ 
ਣਾ ਦੀ ਲੰਘ ਗਿਆਂ, ਅਤੇ ਉਸ ਮੁੜ ਕੇ ਪਿਛਾਂਹ ਨਾ ਵੇਖਿਆ । ਉਸ ਹਵਾ 
ਗਿੱਦੜ ਕਾਂ ਸੁਣੀਆਂ । ਘਰ ਆਇਆ ਤਾਂ ਉਸ ਦੇ ਘਰ ਦੇ ਬੂਹੇ ਅੱਗੋ" ਉਸਨੂੰ ਐਦਰੇਂ 


167 


ਬੰਦ ਮਿਲੋ । ਬਾਗ਼ ਵਿਚ ਫੁਲ ਸਾਰੇ ਮੁਰਝਾਏ ਪਏ ਸਨ । ਮਖੀਆਂ ਵੀ ਪਹਿਲੇ ਵਾਂਗ ਭਿਨ ਭਿਨਾ . 
ਨਹੀਂ” ਰਹੀਆਂ ਸਨ । ਉਸ ਨੇ ਮਨ ਵਿਚ ਸੋਚਿਆ, “ਕਲ ਏਥੇ ਰਾਤ ਨੂੰ ਮੌਦਰ ਵਿਚ ਦੀਵਾ 
ਬਾਲਣ ਵਾਲਾ ਕੋਈ ਨਹੀਂ ਸੀ । "ਕਿੰਨੇ ਸ਼ੋਕ ਦੀ ਗੜ ਹੈ, ਰਾਖਵੇ“ ਪੰਡੀ ਗੁੰਗੇ ਬਣੇ ਬੈਠੇ ਸਨ 
ਤੇ ਸਦਾ ਵਾਂਗ ਕਣਕਾ ਅਤੇ ਲੀਲਾ ਦਾ ਨਾਂ ਲੈ ਲੈ ਨਹੀ ਸਦਦੇ ਸਨ ਪਰੁ ਸਭ ਤੋਂ ਵਧ ਦੂਖ 
ਵਾਲਾ ਦਿ੍‌ਸ਼ ਇਸ ਤੋਂ ਪਿੱਛੋਂ ਆਦਿਆਂ । ਪਿਆਰੀ ਗਾਂ  ਸੂਰਵੀ ਦਾ ਮਰਦਾ ਪਿਆ ਸੀ, ਉਹ 
ਜ਼ਹਿਰ ਨਾਲ ਨੀਲੀ ਹੋਈ ਸੀ ਅਤੇ ਦੁਖੀ ਵੱਡਾ ਪਣੂਲੀ ਉਸਦੇ ਕੋਲ ਖੜਾ ਅੜਿੰਗ ਰਿਹਾਂ ਸੀ । ਇਹੈ 
ਵੇਖ ਕੇ ਤਰਸ ਨਾਲ ਉਸਦਾ ਦਿਲ ਪਿਘਰ ਗਿਆ । ਵੱਡਾ ਰਿੰਗਦਾ ਰਿੰਗਦਾ ਘੜੀ ਘੜੀ ਆਪਣੀ 
ਮਰੀ ਹੋਈ ਮਾਂ ਕੌਲ ਜਾਂਦਾ ਸੀ ਅਤੇਂ ਉਸ ਨੂੰ ਆਪਣੈ ਰਿੰਗਣ ਨਾਲ ਜਗਾਣਾ' ਚਾਹੁੰਦਾ ਸੀ, ਫਿਰ 
ਜਦੋ ਉਸਨੇ ਕੌਂਈੀ ਜਵਾਂਬ ਨਾ ਦਿੱਤਾ, ਉਹ ਭਜ ਕੇ ਗਤਗਾ 'ਵਭ ਆਇਆ ਅਤੇ ਨਿਆਸਰਾਂ ਹੋ 

ਕੇ ਆਪਣਾ ਸਿਰ ਉਸ ਦੇ ਪਰਾਂ ਉੱਤੇ ਰਖ ਦਿੱਤਾ । ਨੂਂ ਜੀ” ? ੧੧੪ 1 

ਬਲਵਾਨ ਪੁਰਸ਼ ਹੁਣ ਜ਼ਬਤ ਨਾ ਰਖ ਸਕਿਆ । ਉਹ ਬਚਿਆਂ ਵਾਂਗ ਰੋਣ ਲਗ ਪਿਆਂ । 
ਫਿਰ ਹੋਲੀ ਹੋਲੀ ਸੁਰੰਤ ਸੰਭਾਂਲ ਕੇ ਉਹ ਆਪਣੇ ਨਿਸਚੇ ਵਿਚ ਪੱਕਾ ਹੋ ਗਿਆ ਕਿ ਵਰਤ ਅਤੇ 
ਜਗਰਾਤੇ ਰੇਖ ਕੇ ਦੇਵਤਿਆਂ ਨੂੰ ਪ੍ਰਸੋਨ ਕਰਨਾਂ ਹੈ । ਸੰਦਰ ਵਿਚ 'ਵੜ` ਕੇ `ਉਜ ਔਦਣੋਂ ਬੂਹਾ 
ਮਾਰ_ਲਿਆ । ਉਹ ਪੂਜਾ ਕਰਨ ਬੈਠ ਗਿਆ ਅਤੇ ਉਜਦੀਆਂ ` ਅੱਖਾਂ ਵਿਚ ਲਗਾਤਾਰ ਹੰਝੂ 

ਵਗ ਰਹੇ ਸਨ । ੧79 ੯੧੧੦ £੧ ੧ ਡ!:੧ `॥ ੧ 

ਕਵੀ ਦਮੌਦਰ ਕਹਿੰਦਾ ਹੈ : ਕਿ ਉਸ ਨੇਂ ਆਪਣੀ ਜਾਨ ਦੇ ਦੇਣ ਦਾ ਮਨ ਬਣਾਇਆ 
ਰੋਇਆ ਸੀ । ਉਹ ਆਪਣੇ ਦੇਵਤਿਆਂ ਨੂੰ ਹੰਝੂਆਂ ਤੋ“ ਬਿਨਾਂ ਹੌਰ ਕੌਤੀ ਭੇਟਾ ਲਰੀ” ਢੇਣਾ 
ਚਾਹ੍ੰਦਾ ਸੀ । ਪਿੰਡ ਇਹ ਗਲ ਟੁਰ ਪਈ. ਕਿ ਗਰਗਾ ਬ੍ਰਾਹਮਣ ਨੇ ਆਪਣੀ ਜਾਨ ਦੇਵਤਿਆਂ ਨੂੰ 
ਅਰਪਣ ਕਰ ਦੇਣ ਦਾ ਨਿਸ਼ਚਾ ਕੀਤਾ ਹੋਇਆ ਹੈ, ਜੋ ਉਹ ਉਜ ਦੋ ਵਰਤ ਅਤੇ ਜਗਰਾਤੇ ਉੱਤੇ 
ਸੰਤਸ਼ਟ ਹੋ ਗਏ_ ਤਾਂ ਠੀਕ, ਨਹੀਂ ਤਾਂ ਉਹ ਆਪਣੀ_ ਥ ਤੋਂ ਇਕ 'ਇੰਚ ਵੀ ਨਹੀਂ ਹਿੱਲੇਗ,। 
ਤਜ ਗਲ ਉਹ ਜਹ ਜੁਵੇਕ,. 

_.. _ ਦੇ ਦਿਨ ਉਸ ਨੇ ਕੋਈ ਭੋਜਨ ਨਾ ਖਾਧਾ ਅਤੇ ਨਾ ਹੀ _ਮੈਦਰ'ਦਾਂ - ਦਰਵਾਜਾ .ੋਲ੍ਹਆ । 
ਉਸ ਦੇ .ਸ਼ਿਸ਼ ਸਵੇਰੇ ਸ਼ਾਮ ਹਾਲ ਪੁੱਛਣ ਆਉਦੇ, ਪਰ ਬੂਹਾਂ ਲਾ ਖੁੱਲ੍ਹਿ'। _- _-.:. 
`ਫਿਰ ਉਸ ਨੇ ਮੰਦਰ ਵਿੱਚੋਂ ਇਹ ਆਵਾਜ਼ ਸੁਣੀ? _ -.: '.' '-. 

"ਸੁਣ ਗਰਗਾ, ਕਿਓ ਦੋਵਤੇਂ ਤੋਰੇ ਉਤੇ ਗੁੱਸੇ ਹਨ । ਉਹ ਉਸ ਪ੍ਰਸ਼ ਨੂੰ .ਕਿਜਤਰ੍ਹਾ 
ਪਸੋਦੇ ਕਰ ਸਕਦੇ ਹਨ, ਜਿਹੜਾ ਆਪਣੇ` ਬੱਚੇ ਦੀ ਜਾਨ! ਲੈਣ ਦੀ ਵਿਉੱਤ ਬਣਾਂਦਾ ਹੈ । 
ਅਤੇ ਉਸ ਨੂੰ ਜ਼ਹਿਰ ਦੇਣ ਦੀ ਕੋਜ਼ਬ਼ ਕਰਦਾਂ ਹੈ ਜਿਹੜਾ ਉਜ ਉਤੇ 'ਹੀ ਆਜਵਿਕਰਿਤ' ਹੈ । 
-ਤੇਰੀਆਂ ਮੁਸੀਬਤਾਂ ਤੋਰੀਆਂ ਆਪਣੀਆਂ ` ਬਦੀਆਂ 'ਕਰਕੇ ਹਨ'। ਕਣਕਾ' ਦੇ ਭੋਜਨ ਵਿਚ ਤੂੰ 
ਜਿਹੜਾ ਜ਼ਹਿਰ ਮਿਲਾਇਆ ਸੀ ਉਜ ਨਾਂਲ ਸੂਰਵੀਗਾਂ ਮਰ ਗਈ ਹੈ ।'' ਤਿੰਨਾਂ ਦਿਨਾਂ ਦੇ ' ਵਰਕ 
ਅਤੇ ਜਗਰਾਤੇ ਪਿੱਛੋਂ ਗਰਗ ਨੇ ਇਹ ਆਂਵਾਜ਼ ਸੁਣੀ 'ਅਤੇ ਉਸ ਨੇ ਬਹੁਤ 'ਪਜਚਾਂਤਾਪ ਕੀਤਾਂ । 
ਉਹ ਰੋ ਰੋ ਕੇ ਆਖਦਾ ਸੀ "ਗਲਤ_ ਗੰਲ ਉਤੋਂ ਵਿਸ਼ਵਾਸ ਕਰਕੇ ਮੈ” ਬੜਾ ਗੁਨਾਹ 'ਕੀਤਾ ਹੈ । 


ਜਿ 


168 


ਮੋਰੀਆਂ ਚੰਗਿਆਈਆਂ ਸਿਫਰ ਹੋ ਗਈਆਂ ਹਨ । ਮੈ ਬਦੀ ਕਰਕੇ ਆਪਣੀ_ਕੈਨਿਆਂ ਦੀ 
ਹਤਿਆ ਕਰਨੀ ਚਾਹੀ ਅਤੇ ਉਸ ਆਦਮੀ ਨੂੰ ਜ਼ਹਿਰ ਦੇਣੀ ਚਾਹੀ ਜਿਹੜਾ ਸਚਾਈ ਦੀ ਰੂਹ ਹੈ 
ਅਤੇ ਫਰਿਸ਼ਤੇ ਵਾਂਗ ਪਵਿੱਤੁ ਹੈ । ਮੈ" ਉਸ ਦੇ ਭੌਜਨ ਵਿਚ ਜ਼ਹਿਰ ਮਿਲਾਇਆ 1 ਮੈ ਸੁਰਵੀ ਦੀ 
ਜਾਨ ਲਈ ਹੈ, ਜਿਹੜੀ ਮੰਦਰ ਦੀ ਗਾਂ ਹੈ । ਹੁਣ ਪਰਾਸਚਿਤ ਵਜੋਂ ਮੈਨੂੰ ਕੀ_ਕਰਨਾ ਚਾਹੀਦਾ 
ਹੈ ? ਕੀ ਮੈ' ਅੱਗ ਵਿਚ ਪੈ ਕੇ ਸੜ ਜਾਵਾਂ ? ਗਾਂ ਮਾਰਨ ਦਾ ਭਾਰਾ ਅਪਰਾਧ ਮੋਰਾ ਆਪਣਾ ਹੈ । 
ਸੋ ਇਸ ਤੋਂ ਕਿਵੇ ਬਚ ਸਕਦਾ ਹਾਂ ਅਤੇਂ ਦੇਵਤਿਆਂ ਦੀਆਂ ਨਜ਼ਰਾਂ ਵਿਚ ਕਿਵੇ ਸੁਰਖਰੂ ਹੋ 
ਸਕਦਾ ਹਾਂ ? 

ਉਸ ਨੇ ਫਿਰ ਮੈਦਰ ਦਾ ਬੂਹਾ ਬੰਦ ਕਰ ਲਿਆ ਅਤੇ ਤਿੰਨ ਦਿਨ ਹੋਰ ਵਰਤ ਅਤੇ 
ਜਗਰਾਤਾ ਕੀਤਾ । ਆਵਾਜ਼ ਫਿਰ ਆਈ ''ਕ੍ਮਲਾਏ ਹੋਏ ਫੁਲ, ਜਿਹੜੇ ਲੀਲਾ ਨੇ ਇਕੱਠੇ 
ਕੀਤੇ ਸਨ ਅਤੇ ਤੂੰ ਅਪਵਿੱਤ੍ਰ ਸਮਝ ਕੇ ਸੁਟ ਦਿੱਤੇ ਸਨ, ਚੁਕ ਲੈ ਅਤੇ ਉਨ੍ਹਾਂ ਨਾਲ ਦੇਵਤਿਆਂ 
ਦੀ ਪੂਜਾ ਕਰ । ਤੇਰਾ ਸਭ ਗੁਨਾਹਾਂ ਤੋਂ ਛੁਟਕਾਰਾ ਹੋ ਜਾਵੇਗਾ ।'” 

ਜਦੋਂ ਬ੍ਰਾਹਮਣ ਨੇ ਲੀਲਾ ਦੇ ਤੋੜੇ ਹੋਏ ਫੁਲ ਚੁੱਕੇ ਤਾਂ ਉਹ ਰੋ ਪਿਆ । ਜਦੋ ਉਸ ਨੇ 
ਉਨ੍ਹਾਂ ਨਾਲ ਦੇਵਤਿਆਂ ਦੀ ਪੂਜਾ ਕੀਤੀ ਉਦੋ" ਵੀ ਉਹ ਰੋਇਆ । ਇਸ ਤਰ੍ਹਾਂ ਉਸ ਦੀ ਗਊ 
ਹੱਤਿਆ ਦੇ ਅਪਰਾਧ ਤੋਂ ਖਲਾਸੀ ਹੋਈ । 

ਹੁਣ ਉਸ ਨੂੰ ਚੰਗੀ ਤਰ੍ਹਾਂ ਸਮਝ _ਆ ਗਈ ਕਿ ਦ੍ਰਸ਼ਟ ਬ੍ਰਾਹਮਣਾਂ ਨੇ ਕਣਕਾ ਅਤੇ ਲੀਲਾ 
ਦੇ ਵਿਰੁਧ ਸ਼ਰਾਰਤ ਕੀਤੀ ਸੀ । ਅਤੇ ਉਨ੍ਹਾਂ ਦੀ ਚਲਾਕੀ ਕਰਕੇ ਹੀ ਕਣਕਾ ਨੂੰ _ਘਰ ਛਡਣਾ 
ਪਿਆ ਸੀ । | 

ਜਦੋਂ ਉਸਨੂੰ ਕਣਕਾ ਅਤੇ ਲੀਲਾ ਦੇ ਨਿਰਦੋਸ਼ ਹੋਣ ਦਾ ਅਤੇ ਬ੍ਰਾਹਮਣਾਂ ਦੇ ਪਾਪ ਦਾ 
_ਵਿਸ਼ਵਾਸ ਰੋ ਗਿਆ ਤਾਂ ਗਰਗਾ ਨੇ ਆਪਣੇ ਸ਼ਿਸ਼ਾਂ ਨੂੰ ਸਦਿਆ ਤੇ ਉਨ੍ਹਾਂ ਨੂੰ ਕਿਹਾ ਕਿ ਕਣਕਾ ਦੀ 
ਭਾਲ ਵਿਚ ਜਾਓ ਅਤੇ ਉਸ ਨੂੰ ਲਭ ਕੇ ਲਿਆਓ । 


16. ਕਣਕਾਂ ਦੀ ਭਾਲ ਵਿਚ ਦੋ ਸ਼ਿਸ਼ਾਂ ਦਾ ਜਾਣਾ 

ਬਿਚਿਤ੍‌ ਅਤੇ ਮਾਧਵ ਦੋ ਜਵਾਨ ਮੁੰਡੇ ਸਨ ਜਿਨ੍ਹਾਂ ਨੂੰ ਗਰਗਾ ਨੇ ਕਣਕਾ ਦੀ ਭਾਲ ਕਰਨ 

ਲਈ ਕਿਹਾ । ਜਦੋਂ ਉਹ ਟੁਰਨ ਲਗੇ ਤਾਂ ਗਰਗਾ ਨੇ ਕਿਹਾ “ਉਹ ਏਥੇ ਬਹੁਤ ਸਮਾਂ ਪੁਤ੍ਰਾਂ ਵਾਂਗ 
ਪਲਦਾ ਰਿਹਾ ਹੈ, ਮੈ ਉਸ ਤ” ਬਿਨਾਂ ਕਿਵੇ“ ਰਹਿ ਸੰਦਾ ਹਾਂ ? ਇਸ ਪੰਛੀ ਹੀਰਾਮਨ ਵਾਂਗ ਹੀ 
ਉਹ ਮੈਨੂੰ ਪਿਆਰਾ ਸੀ ਜਿਹੜਾ ਸਦਾ ਮੇਰੇ ਕੰਨਾਂ ਨੂੰ ਆਪਣੀਆਂ _ ਮਿੱਠੀਆਂ ਗਲਾਂ ਨਾਲ ਅਨੰਦ 
ਦੇੱਦਾ ਸੀ । ਹਾਏ, ਹੁਣ ਉਹ ਟੁਰ ਗਿਆ ਹੈ । ਤੁਸੀਂ ਸਦਾ ਉਸ ਨੂੰ ਆਪਣਾ ਭਰਾ ਸਮਝ ਕੇ 
ਪਿਆਰ ਕੀਤਾ ਹੈ । ਤੁਸੀਂ ਸਦਾ ਹੁਣ ਉਸਦੇ ਵਾਸਤੇ ਅਤੇ ਮੇਰੇ ਵਾਸਤੇ ਉਸ ਨੂੰ ਲਭ ਕੇ ਲਿਆਓ 
ਮੋਰੇ ਕਸੂਰ ਕਰਕੇ ਹੀ ਕਣਕਾ ਇਸ ਵੇਲੇ ਬੇਘਰ ਹੈ। ਜੇ ਤੁਹਾਨੂੰ ਉਹ ਮਿਲੋ ਤਾਂ ਉਸ ਨੂੰ ਕਹਿਣਾ 
ਕਿ ਮੈ“ ਆਪਣੇ ਪ੍ਰਾਣਾਂ ਦੀ ਕਸਮ ਖਾਧੀ ਹੋਈ ਹੈ । ਉਸਤੋਂ ਬਿਨਾ ਆਪਨੇ_ਪ੍ਰਾਣ ਤਿਆਗ 
ਦਿਆਂਗਾ । ਉਸ ਨੂੰ ਇਹ ਵੀ ਦਸਣਾ ਕਿ ਇਸ ਘਰ ਵਿਚ ਉਸ ਤੋਂ ਬਿਨਾ ਵੱਛੇ ਪਟੂਲੀ ਦੀ 
ਸੇਵਾ ਕਰਨ ਵਾਲਾ ਹੌਰ ਕੌਈ ਨਹੀਂ', ਨਾ ਕੌਈ ਇਸ ਨੂੰ ਚਰਾਂਦ ਵਿਚ ਲਿਜਾਣ ਵਾਲਾ ਨਾਂ ਕੋਈ 


169 


-ਪੁੱਠੇ ਪਾਣ ਵਾਲਾ । ਉਸ ਨੂੰ ਕਹਿਣਾ ਕਿ ਹੀਰਾਮਨ ਅਤੇ ਸੂਕਾ ਪੰਛੀਆਂ ਨੇ ਭਾਵੇ ਉਹ ਬੇਜਬਾਨ 


ਹਨ ਗ਼ਮ ਵਿਚ ਅੰਨ ਤਿਆਗ ਦਿੱਤਾ ਹੈ । ਮੋਰਾ ਬਾਗ਼ ਜਿਹੜਾ ਕਦੀ ਚੰਨ ਵਾਂਗ ਮੁਸਕਰਾਂਦਾ ਸੀ 
ਹੁਣ ਅਨ੍ਹੇਰੇ ਵਿਚ ਹੈ ਅਤੇ ਸਾਡੀ _ਇਹ ਕ੍ਰਟੀਆ ਸ਼ਮਸ਼ਾਨਾਂ ਵਾਂਗ ਵੀਰਾਨ ਹੈ । ਜਿੰਨਾਂ ਚਿਰ ਤੂੰ ` 


-ਮੁੜ ਕੇ ਨਹੀਂ ਆਉਦਾ ਮੈ ਇਹ ਮੰਦਰ ਨਹੀਂ ਛਡਾਂਗਾ । ਜੇ ਤੁਸੀਂ ਉਸ ਨੂੰ ਨਾ ਲਭ ਸਕੇ 


ਤਾਂ ਮੈ' ਭੁਖਾ ਰਹਿ ਕੇ ਮਰ ਜਾਵਾਂਗਾ । ਜੇ ਤੁਹਾਨੂੰ ਉਹ ਮਿਲ ਜਾਵੇ ਤਾਂ ਉਸਦਾ ਹਥ ਫੜ ਕੇ 
ਆਖਣਾ “ਜਿਸ ਨੂੰ ਤੂੰ ਪਿਤਾ ਕਹਿੰਦਾ_ਹੁੰਦਾ ਸੀ_ਉਹ_ ਸ਼ਰਮ ਅਤੇ ਪਛਤਾਵੇ ਵਿਚ ਡੁਬਿਆਂ 
ਹੋਇਆ ਹੈ ਅਤੇ ਤਰੇ ਤੱ" ਖਿਮਾ ਮੰਗਦਾ ਹੈ ।” ਹੋ 

ਉਨ੍ਹਾਂ ਉਸ ਨੂੰ ਨਿਮਸਕਾਰ ਕੀਤੀ ਅਤੇਂ ਕਣਕਾ ਨੂੰ ਲੱਭਣ ਪਿੰਡੋਂ ਟੁਰ ਪਏ, ਜਿਸ ਨੂੰ ਉਹ 


-ਭੁਰਾਵਾਂ ਵਾਂਗ ਪਿਆਰ ਕਰਦੇ ਸਨ । 


ਆਪਣੇ ਕਮਰੇ ਵਿਚ ਇਕੱਲੀ ਲੀਲਾ, ਜੋ ਕੁਝ ਹੋ ਰਿਹਾ ਸੀ, ਸੁਣ ਰਹੀ ਸੀ । 
17. ਲੀਲਾ ਨੇ ਆਪਣਾ ਵਿਛੋੜਾ ਕਿਵੇ“ ਕੱਟਿਆ 


ਹਵਾਈ ਰਸਤੇ ਉਤੇ ਸਾਰਾ ਦਿਨ ਘ੍ਰੰਮਦਾ ਹੈ' । ਆਪਣ ਸਫਰ ਵਿਚ ਤ੍ਰ੍‌ ਸਾਰੇ ਦੇਸ਼ ਵੇਖਦਾ ਹੈ । 
ਕੋਈ ਵੀ ਥਾਂ ਭਾਵੇਂ ਕਿੰਨ। ਅਨ੍ਹੇਰੀ ਰੋਵੇ ਅਜਿਹੀ ਨਹੀਂ ਜਿਥੇ ਤੇਰੀਆਂ ਕਿਰਨਾਂ ਨਹੀਂ 


ਕਦੀ ਕਦੀ ਉਹ ਪੌਲੇ ਪੈਰੀ” ਟੁਰਦੀ ਦਰਿਆ ਉੱਤੇ ਚਲੀ ਜਾਂਦੀ ਅਤੇ ਮਲਾਹਾਂ ਕੋਲ 
ਆਪਣੀ ਚੁਪ ਚਾਪ ਅਰਦਾਸ ਕਰਦੀ ! ''ਹੇ ਮਲਾਹ ਭਰਾਵੇ ! ਤੁਸੀਂ ਆਪਣੀਆਂ ਬੇੜੀਆਂ 
ਚਲਾਈ ਫਿਰਦੇ ਹੋ ਅਤੇ ਕਈ ਥਾਵਾਂ ਉੱਤੇ ਜਾਂਦੇ ਹੋ । ਜੇ ਤੁਸੀਂ ਉਸ ਨੂੰ ਮਿਲੋ ਤਾਂ ਉਸ ਨੂੰ ਸਾਡੇ 
'ਖੱਤਣਾਂ ਵਲ ਮੌੜ ਲਿਆਉਣਾ । ਉਸ ਨੂੰ ਆਖਣਾ ਕਿ ਮੇਰੇ ਦਿਨ ਮੈਨੂੰ ਬਹੁਤ ਲੰਮੇ ਲਗਦੇ ਹਨ 
-ਰਾਤਾਂ ਇੰਵ ਲਗਦੀਆਂ ਹਨ, ਜਿਵੇ ਕਦੀ ਲੰਘਣੀਆਂ ਹੀ ਨਹੀਂ । ਹਾਏ ! ਮੇਰਾ ਦੁਖ ਹੀ ਉਨ੍ਹਾਂ 
ਨੂੰ'ਇਸ ਤਰ੍ਹਾਂ ਬਣਾਂਦਾ ਹੈ । ਉਸ ਨੂੰ ਇਹ ਵੀ ਆਖਣਾ ਕਿ ਇਸ ਤਰ੍ਹਾਂ ਮੈ” ਬਹੁਤਾ ਚਿਰ ਨਹੀ” 
`ਜੀਉ' ਸਕਦੀ । 


170 


ਤਾਂ ਉਸ ਨੂੰ ਮੋਰਾ ਇਕ ਸ੍ਨੇਹਾ ਦੇਈ । ਉਹਨੂੰ - ਪੁਛੀ', 'ਮੈਥੋ“ ਵਿਛੜ ਕੇ_ਤੂੰ `ਜੀਉੱਦਾ 
ਫਿਸ ਤਰ੍ਹਾਂ ਹੈਂ?” ਸਿਟੀ “ਲੂ. 
ਚੁਪ ਕੀਤੇ ਦਰਿਆ ਅਤੇ ਬਿਰਖਾਂ ਨੇ ਉਸ ਦੇ ਦਰਦ ਭਰੇ ਤਰਲੇ ਸੁਣੇ । ਤਰਸ _ ਨਾਲੇ 
ਉਹਨਾਂ ਦਾ ਦਿਲ ਪੱਘਰ ਜਾਂਦਾ, ਪਰ ਉਹ ਆਪਣੀ ਹਮਦਰਦੀ ਜ਼ਾਹਰ ਕਿਸ ਤਰ੍ਹਾਂ ਕਰ ਸਕਦੇ ਸਨ । 
ਇਸਤਰ੍ਹਾਂ ਬੇਜਾਨ ਚੀਜ਼ਾਂ ਵੀ ਉਸ ਦੀਆਂ ਸਾਝਣਾਂ ਹੋ ਗਟੀਆਂ ਅਤੇ ਆਪਣਾ ਡੂੰ ਘਾ ਦਰਦ 
ਉਹ ਉਹਨਾਂ ਨਾਲ ਸਾਂਝਾ ਕਰਦੀ ਰਹਿੰਦੀ । ਉਹ ਅਕਾਸ਼ ਅਗੋਂ ਅਰਦਾਸਾਂ ਕਰਦੀ, ਜਿਹੜਾ ਤਾਰਿਆਂ 
ਦੀਆਂ ਆਪਣੀਆਂ ਹਜ਼ਾਰਾਂ ਅੱਖਾਂ ਨਾਲ ਧਰਤੀ ਦੀ_ਹਰ_ ਨੁੱਕਰ ਵੇਖਦਾ ਸੀ । ਉਹ ਆਖਦੀ 
ਮੈਂ ਰਾਤੀ ਸੁਤੀ ਪਈ ਸਾਂ । ਇਕ ਚੌਰ ਨੇ ਆਕੇ ਕੇ ਉਹ ਹੀਰਾ ਚੁਰਾ ਲਿਆ ਜਿਸ ` ਨੂੰ ਮੈ ਸਭ 
ਤੋਂ ਵਧ ਪਿਆਰ ਕਰਦੀ ਸਾਂ । ਜੇ ਮੋਰੇ ਕੋਲ ਪੰਛੀਆਂ ਦੇ ਪਰ ਹ੍ੰਦੇ ਤਾਂ ਮੈ“ ਉਡ ਕੇ ਉਸ ਦੇ ਕੌਲੇ 
ਪਹੁੰਚ ਜਾਂਦੀ । “ਜੇ ਕੋਈ ਪੰਛੀ ਆਕੇ ਕਿਸੇ ਬਿਰਖ ਦੀ ਟਹਿਣੀ ਉਤੇ ਬਹਿ ਜਾਂਦਾ ਤਾਂ ਲੀਲਾ ਭਜ 
ਕੇ ਉਸ ਦੇ ਕੋਲ ਜਾਂਦੀ ਅਤੇ ਰੋ ਰੋ ਕੇ ਉਸ ਤੋਂ“ ਪੁਛਦੀ ਕਿ ਉਸ ਨੇ ਕਿਧਰੇ ਕਣਕਾ_ ਤੇ 
ਨਹੀਂ ਵੇਖਿਆ ।” ਉਹ _ਆਖਦੀ_ “ਤੂੰ ਦੂਰੋਂ ਆਇਆ ਹੈ” ਰੁਬ ਸਬਬੀ, ਵੇਖਿਆ ਹੌਫੇ ?' 
ਫਿਰ ਉਹ ਆਪਣੇ ਪਿੰਜਰੇ ਵਾਲੇ ਹੀਰਾ ਮਨ ਅਤੇ ਸੂਕਾ ਨੂੰ ਆਖਦੀ “ਉਹ _ ਤੁਹਾਨੂੰ ਬਹੁਤ 
ਪਿਆਰ ਕਰਦਾ ਸੀ । ਕੀ ਉਸਨੇ ਤੁਹਾਨੂੰ ਵਦਾਇਗੀ ਵਜੋ“ ਕੁਝ ਨਹੀਂ ਆਖਿਆ ।' ਉਹ ਪੰਛੀਆਂ 
ਉੱਤੇ ਆਪਣੇ ਨਰਮ ਨਰਮ ਹਥ ਫੇਰਦੀ ਅਤੇ ਆਖਦੀ ਮੇਰੇ ਸਜਨ ! ਮੈਂ ਤੁਹਾਡੇ ਪਿੱਛੇ ਪਿੱਛੇ ਆਵਾਂਗੀ 
ਜੋ ਤੁਸੀਂ ਕੇਵਲ ਮੈਨੂੰ ਰਾਹ ਵਿਖਾਵੇਂ । ਉਹ ਐਨੇ ਪਿਆਰ ਨਾਲ ਪਾਲਦਾ ਸੀ । ਤੁਸੀ" ਉਸਨੂੰ ਕਿਸ਼ 
ਤਰ੍ਹਾਂ ਭੁਲ ਸਕਦੇ ਹੋ ਕੀ ਉਹ ਤੁਹਾਡੇ ਕੋਲ ਆਪਣਾ ਪਤਾ ਨਹੀ” ਛੱਡ ਗਿਆ ? ਉਹ ਪੰਛੀਆਂ ਨੂੰ 
ਪਿੰਜਰੇ ਵਿੱਚੋਂ ਬਾਹਰ ਕਢ ਦਿੰਦੀ ਤੇ ਫ਼ਿਰ ਆਖਦੀ ''ਉਥੇ ਜਾਉ ! ਜਿਥੇ ਉਹ ਚਲਿਆ ਗਿਆ 
ਹੈ । ਜੇ ਉਹ ਤੁਹਾਨੂੰ ਮਿਲ ਪਵੇ ਤਾਂ ਮੇਰੇ ਦੁਖਾਂ ਦਾ ਇਕ ਗੀਤ ਉਹਦੇ ਕੋਲ ਗਾਇਓ ।__ . 
___ 18. ਛੇ ਮਹੀਨਿਆਂ ਦੇ ਦੁਖ ਦੀ ਕਥਾ 
ਚੇਤਰ ਦੇ ਮਹੀਨੇ ਵਿਚ ਸਾਰਾ ਬਾਗ ਮਾਲਤੀ ਅਤੇ ਬਾਕੂਲ ਦੇ ਭਰ . ਖਿੜੇ `ਫੁੱਲਾਂ ਨਾਲ 
ਮੁਸਕਰਾ ਪਿਆ । ਮਾਲੀ _ ਦੇ ਫੁੱਲਾਂ ਉਤੇ ਮਧੂ ਮਖੀਆਂ ਭਿਨ ਭਿਨਾਦੀਆਂ. ਤੇ ਲੀਲਾ ਉਸ. ਨੂੰ 
ਆਖਦੀ ''ਹੇ ਮਧੂ ਮ਼ਖੀਓ ! ਜੇ ਉਹ ਤੁਹਾਨੂੰ ਮਿਲਿਆ ਤਾਂ ਉਸਨੂੰ ਕਹਿਣਾ ਕਿ ਮਾਲਤੀ ਦੀਆਂ 
ਜਿਹੜੀਆਂ ਵੇਲਾਂ ਉਸਨੇ ਆਪਣੇ ਹ:/ ਨਾਲ ਲਾਈਆਂ ਸਨ, ਉਨ੍ਹਾਂ ਨੂੰ ਫੁਲ ਲਗ ਪਏ ਹਨ । ਕੀ 
ਉਹ . ਉਹਨਾਂ ਨੂੰ ਵੇਖਣ ਆਪਣੇਂ ਬਾਗ ਵਿਚ ਨਹੀਂ ਆਵੇਗਾ ?”'  -- ..--.।- 
ਵਿਸਾਖ ਦੇ ਮਹੀਨੇ ਹਵਾ ਵਿਚ ਗਰਮੀ ਅਸਹਿ ਹੋ ਗੋਈੀ ਉਹ ਸਾਰਾ ਦਿਨ 'ਇਹ` ਸੌਚਕੇ 
ਰੋਂਦੀ ਰਹਿੰਦੀ ਕਿ ਪਰਦੇਸ ਵਿਚ ਏਨੀ ਗਰਮੀ ਵਿਚ ਕਣਕਾਂ ਦਾ ਕੀ ਹਾਲ ਹੋਵੇਗਾ । ਫੁਲ `ਅੜੇ 
ਪਤੇ ਸੁਨਹਿਰੀ ਰੰਗ ਦੇ ਹੋ ਗਏ ਅਤੇ ਬਾਗ਼ ਮਧੂ ਮੇਖੀਆਂ ਦੀ _ਭਿਨ ਭਿਨਾਹਟ ਨਾਲ ਗੂਹੰਜਦੇ 
ਰਹਿੰਦੇ । ਕੌਇਲਾਂ ਟਹਿਣੀਆਂ ਉਤੇ ਬੈਠਦੀਆਂ ਅਤੇ ਮਖੀਆਂ ਫੁੱਲਾਂ ਉਤੇ । ਉਹ_ਉਹਨਾਂ_ਹਥ` 
ਸੁਨੇਹਾ _ਭੇਜਦੀ । ਫੁਲ ਹੁਣ ਬਾਗ਼ ਵਿਚ ਕੁਮਲਾ ਜਾਂਦੇ ਹਨ ਕਿਉਕਿ ਉਹਨਾਂ ਨੂੰ ਤੋੜਨ ਵਾਲਾ 
ਹੁਣ ਕੋਈ ਨਹੀਂ” ਸੀ । ਬਿਨਾਂ ਧਾਗਿਉ” ਗ੍ਰੰਦੇ ਉਸ ਦੇ ਹਾਰ ਰੌਜ ਕੁਮਲਾ ਜਾਂਦੇ ਸਨ। ਹਾਏ !" 


171 


ਰੀ ਰੰ ਉੱਤੇ 

ਜੇਠ ਵਿਚ ਗੰਧਾਰਜ ਦੀ ਮਿੱਠੀ ਸੁਗੰਧ ਅਤੇ ਜਾਬਾ ਦੀਆਂ ਲਾਲ ਪਤੀਆਂ ਧਰਤੀ ਉੱਤੇ _, 
ਜਾਦੂ ਕਰਦੀਆਂ ਹਨ । ਕੋਇਲ ਗੀਤ ਗਾ ਕੋ_ਬਸੰਤ ਨੂੰ ਵਿਦਿਆ ਕਰ ਰਹੀ ਹੈ । `ੁਖਾਂ ਦੀਆਂ 
ਟੀਬੀਆਂ ਉੱਤੇ ਨਵੇਂ ਪੱਤ ਵਖ ਕੇ ਅੱਖ ਖੁਸ ਹੁੰਦੀਆਂ ਪਰ ਉਹ ਕਣਕਾਂ ਨੂੰ ਯਾਦ ਕਰਕੇ ਰੋਂਦੀ । 


ਬੰਡਿੰ: ਚੁ ਅਸਮਾਟ ਰੈ ਕਦੈਬ 
ਆਂਪਣੇ ਭੜਕੀਲਿਆਂ ਝੂੰਡਿਆਂ ਵਿੱਚੋ ਅਸਮਾਨੀ ਪੀਂਘ ਦੇ ਰੰਗ ਵਿਖਾਂਦੇ । 
ਰਵਾ ਰੈ ਪੇਮ ਪਏ ਅਤੇ ਕੇਤਕੀ ਦੀ ਸੁਧ ਨੇ ਹਵਾ 
ਵਿਚ ਮਿਠਾਸੈ' ਭਰ ਚਿੱਤੀਂ। `` `“ _ “' ` 
`` ਹੁਣ ਭਾਦਰਂ ਦਾ ਹਾਲ ਸੁਣੋ, ਜਿਹੜਾ ਸਿਰ ਉਤੇ ਘੜਾ ਚ੍ਕੀ ਇਸਤ੍ਰੀ ਵਾਂਗ ਹੈ, ਉਡਲ 
ਰਹੋ ਦਰਿਆ ਆਪਣੇ ਜ਼ੋਰ ਨਾਲ ਭਾਰੋ ਪੱਥਰ ਅਗੇ ਵਹਾ ਕੇ ਲੰ_ਜਾਂਦੇ, ੬!" 
ਖਿੜਦ' ਅਤੇ ਹਵਾ ਵਿਚ ਆਪਣੀ ਖੁਸ਼ਬੂ ਖਿਲਾਰ ਦੇੱਦਾਂ ...--- ਜ਼ਨਾਨੀਆਂ ਦੂਰ 
` ਆਪਣੀਆਂ ਲੰਮੀਆਂ ਲੰਮੀਆਂ ਬੈਂੜੀਆਂ ਵਿਚ ਬਾਂਸ ਦੀਆਂ _ਟੌਕਰੀਆਂ ਬਣਾਦੀਆਂ ਫਿਰਦੀਆਂ । 
ਕਦੀ ਕਦੀ ਚਾਤ੍ਰ੍‌ਕ ਦੀ ਮੀਂਹ ਮੰਗਣ, ਦੀ ਆਵਾਜ਼ ਆਉਦੀ । ਭਾਦਰੋ ਦੰ ਸੇ ਕਵਿ ਜਿਮ 
ਪਪੀਰਾ ਆਪਣੇ ਸਿਰ ਉੱਤੇ ਬਦਲ ਗਜਦਿਆਂ_ ਵੀ ਆਪਣੀ ਪ੍ਰਮਕਾ ਨ ਖੁਸ਼ ਕਰਨ 'ਦੀ ਕੋਸਿਸ 
ਵਿਚ ਲੱਗਾ ਰਹਿੰਦਾ ਅਤੇ ਸਾਰਾ ਦਿਨ ਆਖਦਾ 'ਵਹੁਟੀਏ ਬੋਲ ਵਹੁਟੀਏ ਬੋਲ', “ਹੇ ਪੈਛੀ 
ਤੇਰੀ ਵਹੁਟੀ ਕੌਣ ਹੈ-ਅਤੇ ਕਿਸ ਅਗੇ ਤਰ ਪ੍ਰਾਰਬਨਾਫਾਂ ਕਰਦਾ ਹੈ” ? ਤੇਰੇ ਤਰਲਿਆਂ ਨਾਲ ਮੋਰਾ 
ਦਿਲ ਹਿਲ ਜਾਂਦਾ ਹੈ । ਜੇ ਤਰ ਇਕ ਪਲ ਇਕੱਲਾ ਮੋਰੇ ਕੌਲ ਬੈਠੇ ਤਾਂ ਮੈ ਜ਼ਰੂਰ ਤੈਨੂੰ ਆਪਣੇ 
ਦਿਲ ਦੇ ਦੂਖ ਦਸਾਂ ।”' 6 ਵਿ 
ਇਸ ਤਰ੍ਹਾਂ ਲੀਲਾ ਨੇ ਛੇ ਲੰਮੇ ਅਤੇ ਥਕਾ ਦੇਣ ਵਾਲੇ ਮਹੀਨੇ 'ਕਣਕਾ ਦਾ ਫਿਕਰ 
ਕਰਦਿਆਂ ਲੰਘਾ ਦਿੱਤੇ । ੩ 
ਬਿਚਿੱਤ੍ ਅਤੇ ਮਾਧਬ _ਕਣਕਾ ਨੂੰ ਨਾਲ ਲਿਆਉਣਗੇ, ਇਸੇ ਇਕ _ਆਸ਼ਾ ਨਾਲ ਉਸ 


172 


ਦੀ ਜੀਵਨ ਤੌਦ ਜੁੜੀ ਹੋਈ ਸੀ । ਰਪੂਸੂਤ ਕਵੀ ਕਹਿੰਦਾ ਹੈ “'ਮੁਟਿਆਰੇ ! ਕਿਸਮਤ ਤੇਰੇ 
ਵਿਰੁੱਧ ਹੈ ।” 

ਬਿਚਿਤ੍‌ ਅਤੇ ਮਾਧਬ ਮੁੜ ਆਏ ਹਨ । ਕਣਕਾ ਕਿਧਰੇ ਵੀ ਨਹੀਂ` ਲੱਭਾ ਸੀ । ਉਸਨੇ 
'ਉਹਨਾਂ ਦੇ ਮੁੜ ਆਣ ਬਾਰੇ ਸੁਣਿਆ । ਝੂਠੀਆਂ ਆਸਾਂ ਉਸ ਨੂੰ ਧੋਖਾ ਦੇਦੀਆਂ ਰਹੀਆਂ । ਉਨਾਂ 
ਰਾ ਨੇ ਹੌਲੀ ਜਹੀ ਪੁਛਿਆ । ''ਤੁਸੀਂ' ਆ ਗਏ ਹੌ ਪਰ_ਮੋਰਾ ਵੀਰ ਕਣਕਾ 
ਥੇ ਜੇ?” 


19. ਨਿਰਾਸ਼ਾ ਵਾਲੀ ਖਬਰ 
ਉਹਨਾਂ ਨੇ ਅਫਸੋਸ ਨਾਲ ਕਿਹਾ, “ਪਿਆਰੀ ਭੈਣ ਅਸੀਂ ਕਈ ਦੇਸ਼ਾਂ ਵਿਚ ਘੁੰਮੋ । 
ਅਸਾਂ ਕਈ ਰਾਤਾਂ ਅਨੀਂਦਰੇ ਕਟੀਆਂ । ਅਸਾਂ ਰਾਹ ਵਿਚ ਬੜੇ ਕਸ਼ਟ ਸਹਾਰੇ ਅਤੇ ਦੂਰ ਦੂਰ ਦੇ 
ਥਾਂ ਛਾਣੇ ਪਰ ਕਿਧਰੋਂ ਕੋਈ ਸੂਹ ਨਹੀਂ” ਮਿਲੀ । 
“ਪਹਿਲਾਂ ਅਸੀਂ ਪੂਰਬ ਵਲ ਸਿਲਹਟ _ਤਕ ਗਏ । _ਫਿਰ ਸੁਰਮਾਂ ਦੀ ਘਾਟੀ ਵਿੱਚੋ 
`_ ਅਸੀਂ ਇਕ ਦਰਿਆ ਦੇ ਕੰਢੇ ਕੰਢੇ ਲਗ ਗਏ ਜਿਹੜਾ ਰਾਹ ਵਿਚ ਆਇਆ ।_ਅਸੀਂ_ਕਾਮਰੂਪ 
ਵੀ ਗਏ ਜਿਥੇ ਅਸਾਂ ਕਾਲੀ ਦਾ ਮੰਦਰ ਵੇਖਿਆ । ਹਰ ਮੰਗਲਵਾਰ ਅਤੇ ਅੰਤਵਾਰ ਉਥੇ ਬਕਰਿਆਂ 
ਅਤੇ ਝੋਟਿਆਂ ਦੀ ਬਲੀ ਦਿੱਤੀ ਜਾਂਦੀ ਹੈ । ਉਥੋ“ ਅਸੀਂ ਪਛਮ ਵੱਲ ਗਏ ਜਿਥੇ ਚੈਤਨਯ ਦਾ 
ਜਨਮ ਹੋਇਆ ਸੀ । ਪਰ ਲੈਮੀ ਭਾਲ ਨਿਸਫਲ ਹੀ ਗਈ । ਸਾਨੂੰ ਇਹ ਫਿਕਰ ਹੈ ਕਿ ਕਣਕਾ 
ਜੀਉ'ਦਾ ਨਹੀਂ” ਹੈ । ਜੇ ਉਹ ਜੀਉਂਦਾ ਹੁੰਦਾ ਤਾਂ ਅਸੀਂ ਜ਼ਰੂਰ ਉਸਨੂੰ ਮਿਲ ਪੈਂਦੇ । 
ਫਿਰ ਉਹ ਗਭਰੂ, ਗਰਗ ਕੋਲ _ਆਏ ਅਤੇ ਨਮਸਕਾਰ ਕੀਤੀ । ਉਸ ਨੇ ਕਣਕਾ ਬਾਰੇ 
ਪੁਛਆਂ । ਉਨਾਂ ਆਖਿਆ,_''ਸਾਡਾ ਬਚਪਨ “ਦਾ ਮਿਤ੍ਰ ਅਤੇ ਜਵਾਨੀ ਦਾ ਸਾਥੀ, ਉਹ ਸਾਨੂੰ 
ਪ੍ਰਾਣਾਂ ਤੋਂ ਵੱਧ ਪਿਆਰਾ ਹੈ । ਜੇ ਅਸੀਂ ਆਪਣੀਆਂ ਜਾਨਾਂ ਵਾਰ ਕੇ ਵੀ ਉਸ ਨੂੰ ਵਾਪਸ ਲਿਆਂ 
'ਸਕਦੇ ਤਾਂ ਸ਼ਾਇਦ ਅਜੀ" ਲੈ ਆਉ'ਦੇ । ਅਸਾਂ ਆਪਣਾ ਸਾਰਾ ਟਿੱਲ ਲ' ਕੇ ਉਸ ਦੀ ਭਾਲ ਕੀਤੀ 
ਪਰ ਉਜ ਦਾ ਕੋਈ ਪੜਾ ਨਹੀਂ ਲੱਗਾ ।”' 
20. ਗਰਗ ਉਨਾਂ ਨੂੰ ਵਾਪਸ ਭੇਜਦਾ ਹੈ 
ਫਿਰ ਗਰਗ_ ਨੇ ਉਨਾਂ ਨੂੰ ਆਖਿਆ, ''ਨਹੀ', ਇਹ ਜਵਾਬ ਮੈਨੂੰ ਖੁਸ਼ ਨਹੀ" ਕਰਦਾ । 
ਤ੍ਹਾਨੂੰ ਤਿਸੇ ਤਰ੍ਹਾਂ ਵੀ ਉਸ ਨੂੰ ਵਾਪਸ ਲਿਆਉਣਾ ਚਾਹੀਦਾ ਹੈ । ਜਿਹੜਾ ਏਨੇ ਸਾਲ ਮੈ” ਤੁਹਾਨੂੰ 
ਪੜ੍ਹਾਇਆ ਹੈ ਉਸ ਬਦਲੇ ਮੈ“ ਇਹੀ ਪ੍ਰਤੀਫਲ ਮੰਗਦਾ ਹਾਂ । ਜਦੋਂ ਉਹ ਮੁੜ ਆਵੇਗਾ ਤਾਂ ਮੈ” 
ਉਸ ਦੇ ਨਾਲ ਜਾਂ ਕੇ ਜੰਗਲਾਂ ਵਿਚ ਰਫ੍ਰਾਂਗਾ ਜਿਥੇ ਕੋਈ ਮਨੁਖੀ ਵੱਸ” ਨਹੀਂ ਹੈ ਅਤੇ ਸ਼ੇਰ ਅਤੇ 
ਹੌਰ ਮਨੁਖਾਂ ਨੂੰ ਖਾ ਜਾਣ ਵਾਲੇ ਜਾਨਵਰ ਰਹਿੰਦੇ ਹਨ । ਮੈਨੂੰ ਆਪਣੀ ਮੌਤ ਦਿਸ ਰਹੀ ਹੈ । ਪਰ 
ਜੋ ਉਹ ਮਰਨ ਵੇਲੇ ਮੋਰੀ ਮੰਜੀ ਦੇ ਕੋਲ ਹੋਵੇ ਤਾਂ ਮੈਂ ਆਰਾਮ ਨਾਲ ਮਰਾਂਗਾ । ਮੇਰੇ 
-ਪਿਆਰੇ ਜ਼ਿਸੂ ! ਬਿਚਿਤ ਅਤੇ ਮਾਧਵ ਤੁਸੀ ਫਿਰ ਜਾਓ ਅਤੇ ਉਸ ਨੂੰ ਲੱਭਣ ਦੀ ਹਰ ਤਰ੍ਹਾਂ 
ਕੋਸ਼ਿਸ਼ ਕਰੋ । ਮੈ" ਤੁਹਾਨੂੰ ਇਕ ਸੁਝਾ ਦੋ'ਦਾ ਹਾਂ । ਉਹ ਚੇਤਨਯ ਦਾ ਸ਼ਰਧਾਲੂ ਸੀ । ਉਨਾਂ 
ਚਾਹਾਂ ਉਤੋ ਪੈ ਜਾਓ ਜਿੱਥੇ ਉਸ ਦੇ ਅਪ੍ਰਗਟ ਨਾਚਾਂ ਵਿਚ _ਉਸ ਦੇ ਪੈਰਾਂ ਦੇ ਘੁੰਗਰੂਆਂ ਦੀ 


੩੬ 


173 


ਆਵਾਜ਼ ਸੁਣੀ ਜਾਂਦੀ ਹੈ ਤਾਂ ਤਸੀ” ਉਸ ਨੂੰ ਲਭ ਸਕੋਗੇ । ਜਿਥੇ ਉਸ ਦੇ ਅਨੁਯਾਈ ਢੋਲਕੀਆਂ 
ਛੈਣੇ ਵਜਾਂਦੇ ਹਨ ਅਤੇ ਆਕਾਸ਼ ਰਾਗ ਨਾਲ ਗੁੰਜਣ ਲਗ ਜਾਂਦਾ ਹੈ ਓਥੇ ਜਾਓ ਤਾਂ ਸ਼ਾਇਦ ਤੁਹਾਨੂੰ 
ਉਸ ਦੀ ਸੂਹ ਲਗ ਜਾਵੇ । ਉਥੇ ਜਿੱਥੇ ਹਵਾ ਵਿਚ ਉਡਦੇ ਪੰਛੀ ਵੀ ਕ੍ਰਿਸ਼ਨ ਦਾ ਨਾ ਲੈਦੇ ਹਨ 
ਅਤੇ ਉਸ ਮਹਾਨ ਸੰਗੀਤ ਦੀ ਧੂਨੀ ਐਸਾ ਜਾਢੂ ਕਰਦੀ ਹੈ ਕਿ ਦਰਿਆ ਵੀ ਪੁੱਠੇ ਵੱਗਣ ਲਗ ਜਾਂਦੇ 
ਹਨ । ਉਥੇ ਜਿੱਥੇ ਉਸ ਦੇ ਚੇਲਿਆਂ ਦੇ ਪੌਰਾਂ ਨਾਲ ਉਠੀ 'ਧੂੜ ਸਾਰੇ ਆਕਾਸ਼ ਨੂੰ ਜਿਵੇਂ _ਕਜ 
ਲੈਂਦੀ ਹੈ ਓਥੇ ਜਾਂ ਕੇ ਤੁਸੀ ਆਪਣੀ ਕਿਸਮਤ ਅਜ਼ਮਾਓ ।' ਰਸ 
ਬਿਚਿਤੁ ਅਤੇ ਮਾਧਵ ਆਪਣੇ ਗੁਰੂ ਦਾ ਹੁਕਮ ਸੁਣ ਕੇ ਫਿਰ ਦੂਰ ਦੇ ਦੇਸ਼ਾਂ ਵਲ ਟੁਰ ਪਏ । 
ਪਰ ਇਸ ਤੋਂ” ਪਹਿਲਾਂ ਜੋ ਹੋਇਆ ਉਹ ਸੁਣ ਲਓ । 
21. ਅਫ਼ਵਾਹ 
ਸਾਰੇ ਦੇਸ਼ ਵਿਚ ਇਹ ਅਫ਼ਵਾਹ ਫੈਲ ਗਈ ਕਿ ਕਣਕਾ ਆਪਣੇ ਰਾਹ ਵਿਚ ਦਰਿਆ ਵਿਚ 
ਛੁਬ ਗਿਆ ਹੈ । ਲੌਕੀ ਘੁਸਰ ਮੁਸਰ ਕਰਦੇ ਅਤੇ ਜਦੋਂ” ਕਈ ਪੁਛਦਾ ਤਾਂ ਚੁਪ ਹੋ ਜਾਂਦੇ, ਪਰ 
ਬਿਨਾਂ ਪੁਛਣ ਦੇ ਇਹ ਖਬਰ ਕਈ ਵਾਰੀ ਕੰਨੀ ਪੈ ਜਾਂਦੀ । ਹਾਏ ! ਜੇ ਉਹ ਸਚੀ” ਮੂਚੀ" ਹੀ ਮਰ 
ਗਿਆ ਹੈ ਤਾਂ ਲੀਲਾ ਨੂੰ ਕੌਣ ਦੱਸੋਗਾ । ਉਸ ਨੂੰ ਚ ਦਾ ਪਤਾ ਨਹੀਂ ਲਗਦਾ ਸੀ ਤੇ ਉਹ ਸਾਰਾ 
ਦਿਨ ਮੌਜੀ ਉਤੇ ਪਈ ਰੋਦੀ ਰਹਿੰਦੀ । ਸਦਾ ਵਾਂਗ ਸੂਰਜ ਸਵੇਰੇ ਚੜ੍ਹਦਾ ਅਤੇ ਸ਼ਾਮ ਵੇਲੋਂ ਚੈਨ 
ਉਸਦੀਆਂ ਬਾਰੀਆਂ ਵਿੱਚੋਂ“ ਦੀ ਝਾਕਦਾ । ਕੁਝ ਵੀ ਬਦਲਿਆ ਨਹੀ ਲਗਦਾ ਸੀ । ਕੋਵਲ ਕਣਕਾ 
ਹੀ ਉਸ ਦੇ ਨੇੜੇ ਨਹੀਂ ਸੀ । ਜੇ ਉਹ ਚੈਨ ਅਤੇ ਤਾਰਿਆਂ ੜ ਪੁਛਦੀ ਤਾਂ ਉਹ _ਆਪਣਾ ਸ੍ਹ੍ਹ 
ਬਦਲਾਂ ਵਿਚ ਲੁਕਾ ਲੈਦੇ । ਹਵਾ ਕਦੀ ਕਦੀ ਅਣਸੁਣੀ ਘੁਜਰ ਮੁਸਰ ਕਰਦੀ, ਜਿਸ ਨਾਲ ਉਸ 
ਦਾ ਲਹੂ ਜੌਮ ਜਾਂਦਾ, ਉਹ ਹੁਣ ਹੈ ਨਹੀਂ, ਉਹ ਹੈ ਨਹੀ ।” ਬਿਸਤਰੇ ਵਿਚ ਉਸਦੀ ਇਕ ਪਲ 
ਵੀ ਅਖ ਨਾ ਲਗਦੀ । ਪਰ ਜੂ ਉਹ ਝਟ ਕਰ ਸੌ ਜਾਂਦੀ ਤਾਂ ਉਸ ਨੂੰ ਸੁਪਨਾ ਆਉ'ਦਾ ਕਿ 
ਕਣਕਾ ਦੀ ਲੌਥ ਪਾਣੀਆਂ'ਉਤੇ ਤਰ ਰਹੀ ਹੈ । ਅਥੇ ਉਹ ਘਬਰਾ ਕੇ ਉਠ ਬਹਿੰਦੀ । 
ਇਸ ਤਰ੍ਹਾਂ ਕੁਝ ਚਿਰ ਹੌਰ ਲੰਘ ਗਿਆ ਅਤੇ ਮਾਧਬ ਮੁੜ ਆਇਆ ਉਸਨੇ ਉਸ ਨੂੰ ਇਕੱਲੇ 
ਆਉਦੇ ਵੇਖਿਆ ਅਤੇ ਕਣਕਾ ਬਾਰੇ ਸੂਰ ਪਤਾਂ ਪੁੱਛਣ ਦਾ ਉਸ ਦਾ ਹੌਸਲਾ ਨਾ ਪਿਆ । ਉਹ 
ਉਸਦੇ ਕੌਲ ਆਇਆ ਅਤੇ ਨਿਰਾਸ਼ਾ ਦੀ ਆਵਾਜ਼ ਵਿਚ ਕਿਹਾਂ, “ਪਿਆਰੀ ਭੈਣ ਲੀਲਾ ! ਭਾਵੇ” 
ਮੈ ਆਪਣਾ ਸਾਰਾ ਤ੍ਰਾਣ ਲਾਇਆ ਹੈ, ਮੈਨੂੰ ਉਸ ਦੀ ਕੋਈ ਸੋਅ ਨਹੀਂ” ਮਿਲੀ । ਮੈ ਆਪਣੇ ਗੁਰੂ 
ਨੂੰ ਕੀ ਦਸਾਂਗਾ ? ਮੈ“ ਉਸ ਨੂੰ ਬੜਾ ਚਿਰ ਲਭਿਆ ਹੈ ਪਰ ਨਿਸਫਲ ।' ਫਿਰ ਲੀਲਾ ਨੇ ਉਸ ਤੱ 
ਹੌਲੀ ਜਹੀ ਪੁਛਿਆ, ''ਕੀ ਤ੍ਰੰ` ਉਸ ਬਾਰੇ ਕੋਈ ਅਫਵਾਹ ਸੁਣੀ ਹੈ ?'” ਫਸ ਨੇ ਬੜੇ ਦੁਖੀ 
ਹ ਕੇ ਜਵਾਬ ਦਿੱਤਾ “ਪਤਾ ਨਹੀਂ' ਕਿ ਇਹ ਅਫ਼ਵਾਹ ਸੱਚੀ ਹੈ ਕਿ ਝੂਠੀ, ਪਰ ਲੱਕੀ ਕਹਿੰਦੇ ਹਨ 
ਕਿ ਪਿਛਲੇ ਹਾੜ ਉਹ ਡੁਬ ਕੇ ਮਰ ਗਿਆ ਸੀ । ਪਗਲਾ ਦਰਿਆ ਵਿਚ ਉਹ ਇਕ ਬਿਓਪਾਰੀ ਦੇ 
ਜਹਾਜ਼ ਵਿਚ ਚੜ੍ਹ ਕੇ ਚੈਤਨਯ ਵਲ ਜਾ ਰਿਹਾ ਸੀ, ਜਦੋ“ ਬੇੜੀ ਇਕ ਭਾਰੀ ਤੂਫਾਨ ਵਿਚ ਫਸ 
ਗਈ । ਉਹ ਡੁਬ ਗਈ ਅਤੇ ਨਾਲ ਹੀ ਸਾਡਾ ਭਰਾ ਕਣਕਾ ।'' 
22 ਲੀਲਾ ਮਰਨ ਕੌਢੇ 


“ਮੈਨੂੰ ਵੀ ਉਥੇ ਹੀ ਲੈ ਚਲੋ ਜਿਥੇ ਉਹ ਗਿਆ ਹੈ ।” ਲੀਲਾ ਨੇ ਵੇਣ ਪਾ ਕੇ ਕਿਹਾ । 


174 


ਉਸ ਦਿਨ ਤੋਂ ਉਸ ਐਨ _ਤਿਆਂਗ਼_ ਦਿੱਤਾ । ਦਿਨ ਗਗਉਤਉਭਗੀ ਭਨ ਜਹ 
ਉਸ ਦੀ ਚੁੰਧਿਆ ਦੇਣ ਵਾਲੀ_ਉਦਤ੍ਰਾ ਕੁਮਲਾ ਗਈ । ਪਤਝੜ ੪ ੪੬੬ 
ਫਿਰ ਸਰਦੀ ਸ਼ੁਰੂ ਹੋ ਗਟੀ । ਉਹ _ਨੰਗੇ ਫਰਸ਼ ਇਮ ਡਾ ਪਰ 
ਹੀ ਉਤ ਲੈ ਕੇ ਸਾਰੀ ਰਾਤ ਦੀ ਰਹਿੰਦੀ “ਉਹ ਮੈਨੂੰ ਭਰਾਵਾਂ ਤੱ ਵੀ ਵਧ ਸੀ । ਹਾਏ ਬਣ 
ਅਸੀਂ ਕਦੀ ਨਹੀਂ ਮਲਾਰ । ਕੰਠ ਸ਼ੌਕ ਦੀ ਗਭ ਹੈ ਕਿ ਉਹ ਦਰਿਆ ਵਿਚ ਛਕ ਕੇ ਕਲਿ 
ਹੈ ਤੋ ਅਖੀਰਲੇ ਸਵਾਸ ਵੇਂ ਉਸ ਨੂੰ ਵੇਖ ਵੀ ਨਹੀਂ ਸਕੀ ਮੈ ਅਤ ਨ ਮਨੂੰ ਬੜੇ 
ਮੋਰੀ ਮਾਂ ਮਰ ਗਈ॥ ਜੋ ਦੁਖ ਮੈ" ਸਹੇ ਉਹ ਪ੍ਰਮਾਤਮਾ ਹੀ ਜਾਣਦਾ ਹੈ, ਮੇਰੇ ਪਿਤਾ ਉਤ 
ਧਿਆਨ ਨਾਲ ਪਾਲਿਆ । ਪਰ ਹਾਏ ਕਿਸਮਤ ! ਉਹ ਪਿੜਾ-ਪਿੱਛੋਂ” ਮਰ (ਦੀਨ 
ਸੈ ਨਿਰਦੋਸ਼ ਹਾਂ, ਪਰ ਲੌਕੀ ਮੇਰੇ ਬਾਰੇ ਝੂਠੀਆਂ ਕਹਾਣੀਆਂ ਟੋਰਦੇ ਹਨ । 'ਹੇ ਚੰਨ ਅਤੇ ਸੂ 


ਪਏ 
ਰੰਗਾ ਦੀਆਂ ਲਹਿਰਾਂ ਤੋ ਵੀ ਵਧ ਸੁੰਦਰ ਹੁੰਦੇ ਜਨ, ਪਰ ਹੁਣ ਗੁੰਝਲਾਂ 
ਗਲ ਪਹਿ ਕਾ ਲਗਦੇ । ਪਹਿਲ ਜਦੋਂ ਉਹ ਟੁਰਦੀ ਤਾਂ ਉਸ ਦੇ ਵਾਲ ਗਿਟਿਆਂ 


ਵਾਂਗ ਲਗਦੀ ਸੀ ਪਰ _ਹੁਣ ਵੇ ਉਹ ਕਮਾਦ ਦੇ ਪੱਤਰ ਵਗ ਮੁਰਝਾ ਅਤੇ ਸ਼ੁੰਗਡ ਗਈ ਸੀ। 
ਅਸਮਾਨੀ ਪੀਂਘ ਬਦਲਾਂ ਦੋ ਪਿੱਛੇ ਅਲੌਪ ਹੋਂ ਗਈ ।_ 

"੮੧ ਸਾਨੀ ਪਿੰਜਰਾ ਛਡ ਕੇ ਅਨਜਾਣੇਂ ਮੈਡਲਾਂ ਨੂੰ ਉਡ ਗਿਆਂ । ਕਵੀ 

ਤ ਆਖਦਾ ਹੈ, ''ਵਿਹ ਸ਼ੌਸਾਰ_ਇਸ ਤਰ੍ਹਾਂ ਹੀ ਹੈ । ਕੌਣ ਦਸ ਸਕਦਾ ਹੈ ਕਿ ਅਸੀਂ ਕਿਸੇ 

ਦੂਜ ਲਈ ਏੇਨਾ ਦਰਦ ਕਿਓ” ਅਨੁਭਵ ਕਰਦੇ ਹਾਂ । ੧ ਪਿ ਰਿ 


ਜ਼ ਹਰ ਨਾ ਸੋ, ਪਿਆਰੀ ਲੀਲਾ ! 

ਰਥ ਦੇ ਕੋਲ ਬੈਠਾ ਗੁਰਗ ਵਿਰਲ/ਪ ਕਰ ਰਿਹਾਂ ਸੀ, ਹੋਰ ਨਾ ਸੋ, ਲਨ 
2 ਨ 

7 ਜੋ ਲੱਗੀ ਤਾਂ ਮੈਨੂੰ ਰੋਟੀ ਜਦੋਂ ਮੈ” ਬਾਹਰੋਂ 
ਹਲ ਤਾਂ ਮੈਨੂੰ, ਪੁੱਥਾ ਕੋਣ ਝੁੱਲੋਗਾ ?:ਮੋਰ੍ਹੇ ਘਰ ਸੰਝ ਵੇਲੇ ਦੀਵਾ ਕੌਣ 


175 


ਬਾਲੇਗਾ ? ਸ਼ਿਵਜੀ ਦੀ ਪੂਜਾ ਲਈ ਮੈਨੂੰ ਫੁਲ ਕੌਣ ਤੋੜਕੇ ਦੇਵੇਗਾ ? ਮੈਂ“ ਇਜ ਘਰ ਵਿਚ ਇਕੱਲਾ 
ਰਹਿਣਾ ਕਿਵੇ” ਸਹਾਂਰ ਸਕਦਾ ਹਾਂ । ਤੋਰੇ ਪਿਆਰੇ ਪੰਛੀ _ਹੀਰਾਮਨ ਅਤੇ ਸੂਕਾ ਏਥੇ ਹਨ । ਉਨ੍ਹਾਂ 
ਦਾ ਕੌਣ ਧਿਆਨ ਕਰੇਗਾ ? ਘੜੀ ਏਥੇ ਹੈ ਪਰ ਇਸ ਨੂੰ ਪਾਣੀ ਨਾਲ ਕੌਣ ਭਰੇਗਾ ? ਹਾਏ ! 
ਮੇਰੀ ਬੱਚੀ ਤੋਰੀਆਂ ਸਭ ਆਸਾਂ ਖਤਮ ਹੋ ਗਈਆਂ ਹਨ । ਤੂੰ ਏਥੇ ਦਰਿਆ ਦੇ ਕੰਢੇ ਹੈ“ ਸ਼ਮਸ਼ਾਨ 
ਭੂਮੀ ਵਿਚ, ਅਤੇਂ ਜੋ ਕੁਝ ਤੈਨੂੰ ਪਿਆਰਾ ਸੀ ਉਸ ਨੂੰ ਪਿੱਛੇ ਛਡ ਚਲ) ਹੈ“ । ਮੋਰਾ ਅਤ ਵੀ 
ਨੇੜੇ ਹੈ । ਮੇਰੇ ਵਲ ਕੇਵਲ ਇਕ ਵਾਰ ਵੇਖ, ਮੈਨੂੰ ਵੇਖਣ ਲਈ ਅਖਾਂ ਖੋਲ੍ਹ ਤਾਂ ਜੌ ਮੈ ਅਖੀਰੜੀ 
ਵਾਰ ਤੈਨੂੰ ਵਿਦਿਆ ਕਰ ਸਕਾਂ । ਨ ਪੰਡ 
ਬਿਚਿਤ੍ਰ ਕੋਲੋ” ਸਾਰੀ ਕਥਾ ਸੁਣ ਕੇ ਕਣਕਾ ਝਟ ਪਟ ਘਰ ਨੂੰ ਟੁਰ ਪਿਆ । ਜਦੋਂ ਉਹ ਘਰ 
ਮੁੜਿਆ ਤਾਂ ਉਸ ਵੇਖਿਆ ਕਿ ਘਰ ਦੇ ਹਰ ਕਮਰੇ ਵਿੱਚ ਅਨ੍ਹੇਰਾ ਹੈ । ਫਿਰ ਉਹ ਭੂੰਜ ਕੇ 
ਸ਼ਮਸ਼ਾਨ ਭੂਮੀ ਗਿਆ, ਜਿੱਥੇ ਉਸ ਨੇ ਗਰਗ ਨੂੰ ਉੱਚੀ ਉੱਚੀ ਵਿਰਲਾਪ ਕਰਦੇ ਸੁਣਿਆ । ਉ 
ਵਿਰਲਾਪ ਦਰਖਤਾਂ ਤੀਕਰ ਨੂੰ ਹਿਲਾ ਰਿਹਾ ਸੀ, ਜਿਨ੍ਹਾਂ ਨੇ ਹਮਦਰਦੀ ਦੇ ਸੰਕੇਤ ਵਜੋਂ ਆਪਣੇ 
ਪੱਤੇ ਅਤੇ ਫੁਲ ਝਾੜ ਦਿੱਤੇ । ਅਕਾਸ਼ ਬਦਲਾਂ ਨਾਲ _ਕਜਿਆ ਲਗਦਾ ਸੀ ਅਤੇ ਧਰਤੀ ਉਸ ਦੇ 
ਦੂਥੀ ਵਿਚ ਦੁਖ ਲਗਦੀ ਸੀ । 
ਓਥੇ ਦਰਿਆ ਦੇ ਕੰਢੇ ਉਤੇ ਗਰਗ ਅਤੇ ਕਣਕਾ ਮਿਲੇ । ਜਿਸ ਤਰ੍ਹਾਂ ਬਿਜਲੀ _ਡਿਗਣ 
ਨਾਲ ਬਿਰਖ ਸਾਰਾ ਮਚ ਉਠਦਾ ਹੈ, ਉਸ ਤਰ੍ਹਾਂ ਹੀ ਗਰਗ ਕਣਕਾ ਨੂੰ ਵੇਖ ਕੇ ਆਪਣੇ ਦੂਖ 
ਨਾਲ ਮਚ ਉਠਿਆ । ਉਚੀ ਉਚੀ ਰੋ ਕੇ ਉਸ ਨੇ ਉਸ ਨੂੰ ਆਪਣੀ ਹਿਕ ਨਾਲ ਲਾ ਲਿਆ 
''ਓ ਤੂੰ _ਛੇਨਾ ਚਿਰ ਕਿੱਥੋਂ ਰਿਹਾ ? ਅਖੀਰਲਾ ਸ਼ਬਦ ਜਿਹੜਾ ਲੀਲਾ ਨੇ ਉਚਰਿਆ ਉਹ ਤੋਰਾ 
ਨਾਂ ਸੀ । ਉਹ ਕੇਵਲ ਅਠਾਂ ਸਾਲਾਂ ਦੀ ਸੀ ਜਦੋਂ ਉਸ ਦੀ ਮਾਂ ਪੂਰੀ ਹੋ ਗਈ । ਇਹ ਸਾਰੇ ਸਾਲ 
ਮੈ ਉਸ ਨੂੰ ਬੜੇ ਧਿਆਨ ਨਾਂਲ ਪਾਲਦਾ ਰਿਹਾ । ਹੁਣ ਉਹ ਮੈਨੂੰ ਛਡ ਕੇ ਟੁਰ ਗਈ ਹੈ । ਮੂਰਤ 
ਨੂੰ ਮੰਦਰ ਵਿਚ ਪੂਜਾ ਲਈ ਲਿਆਂਦਾ ਗਿਆ ਪਰ_ ਪੁਜਾਰੀ ਦੇ ਪੂਜਾ ਕਰਨ ਤੋ" ਪਹਿਲਾਂ ਹੀਂ ਪਰੇ 
ਸੁੱਟ ਦਿੱਤਾ ਗਿਆ । ਤਕਦੀਰ ਨਾਲ ਕੌਣ ਲੜ ਸਕਦਾ ਹੈ । ਘਰ ਜਾ, ਮੋਰੇ ਮੈਦਰ ਵਿੱਚੋਂ” ਸਾਰੇ 
ਦੇਵਤਿਆਂ ਨੂੰ ਕਢ ਕੇ ਬਾਹਰ ਸੁਟ ਦੇ ਅਤੇ ਯਕੀਨ ਜਾਣ ਕਿ ਅਜ ਤੋ ਦੁਨੀਆਂ ਨਾਲ ਮੋਰਾ 
ਸਾਰਾ ਸੰਬੰਧ ਖਤਮ ਹੋ ਗਿਆ ਹੈ ।'” 
ਗਰਗ ਦੇ ਵਿਰਲਾਪ ਉਤੇ ਅਕਾਸ਼ ਦੋਂ ਦੇਵਤਿਆਂ ਨੇ ਵੀ ਹੰਝੂ ਵਹਾਏ । ਦਰਿਆ ਨੇ 
ਆਪਣੀਆਂ ਲਹਿਰਾਂ ਦੀ ਅਵਾਜ਼ ਨਾਲ ਓਸ ਨੂੰ ਹੌਲੀ ਹੌਲੀ ਧੀਰਜ ਦੇਣ ਦਾ ਜਤਨ ਕੀਤਾ । 
ਟਹਿਣੀਆਂ ਉੱਤੇ ਚੁਪ ਚਾਪ ਬੈਠੇ ਜੈਗਲ ਦੇ ਪੰਛੀ ਰੋ'ਦੋ ਰਹੇ । ਕਵੀ ਰਘੂਸੁਤ ਕਹਿੰਦਾ ਹੈ ਉਸ 
ਦੇ ਦਰਦ ਨਾਲ ਪੱਥਰ ਵੀ ਪਘਰ ਗਏ । 
ਆਪਣੇ ਤਪਦੇ ਦਿਲ _ਠੰਢ ਪਾਣ ਲਈ ਗਰਗ ਕਣਕਾ ਦੇ ਨਾਲ ਪੂਰੀ ਗਿਆ । ਉਸ 
ਦੇ ਪੈਜ ਸ਼ਿਸ਼, ਜਿਨ੍ਹਾਂ ਦੇ ਉਸ ਨਾਲ ਸਭ ਤੋਂ” ਨੇੜੇ ਦੇ ਸੰਬੰਧ ਸਨ, ਉਸ ਦੇ ਨਾਲ ਗਏ ਅਤੇ 
ਉਹਨਾਂ ਨੇ ਆਪਣੇ ਪ੍ਰਵਾਰਾਂ ਨਾਲੋ" ਸਾਰਾ ਸੰਥੈਧ ਤੋੜ ਲਿਆ । 


180 


ਸਨਿਆਸੀ ਉਸ ਦੇ ਘਰ ਆਇਆ । ਉਸ ਨੇ ਇਕ ਸੂਕਾ ਅਤੇ ਇਕ ਮ੍ਰੰਦਰੀਂ ਉਸ ਬਿਓਪਾਰੀਂ ਨੂੰ 
ਬਖਸ਼ਿਸ਼ ਕੀਤੀ ਅਤੇ ਕਿਹਾ 'ਇਸ ਪੰਛੀ ਨੂੰ ਧਰਮ ਮਾਤੀ (ਸੰਤ ਸਭਾ) ਆਖਦੇ ਹਨ । ਜੇ ਤੂੰ 
ਇਸ ਦੇ ਆਖਣ ਅਨੁਸਾਰ ਚਲੋਗਾ ਤਾਂ ਤੇਰੀ ਸਾਰੀ ਗੁਆਚੀ ਦੌਲਤ ਮੁੜ ਆਵੇਗੀ । ਬਿਓਪਾਰੀ' 
ਬੜਾ ਖੁਸ਼ ਹੋਇਆ ਅਤੇਂ ਪੰਛੀ ਦੀ ਬੜੀ ਸੰਭਾਲ ਕੀਤੀ । ਸਨਿਆਸੀ ਆਗਿਆ ਲੈ ਕੇ ਟੁਰ 
ਗਿਆ । 

ਇਕ ਦਿਨ ਬਿਓਪਾਰੀ ਨੇ ਸੂਕਾ ਨੂੰ ਪੁਛਿਆ, “'ਮੋਰੇ ਪਿਆਰੇ ਤੌਤੇ, ਮੈਨੂੰ ਇਹ ਦਸ ਕਿ` 
ਮੋਰੇ ਬੁਰੇ ਦਿਨ ਕਦੋਂ” ਮੁੱਕਣਗੇ ? ਮੇਰਾ ਸੁਨਹਿਰੀ ਮਹਿਲ ਉਜੜਿਆ ਪਿਆ ਹੈ । ਮੇਰਾ ਸਭ 
ਕੀਮਤੀ ਸਾਮਾਨ ਅਲੋਪ ਹੈ । ਮੇਰੇ ਇਕ ਪਲੰਘ ਵੀ ਨਹੀਂ ਰਿਹਾ । ਮੈ” ਨੰਗੀ ਭੋਏ' ਉੱਤੇ 
ਸੌਦਾ ਹਾਂ ।ਮੋਰੇ ਕੋਲ ਕੋਈ ਗਲਾਸ ਨਹੀ, ਪਾਣੀ ਲਈ ਗਾਗਰ ਵੀ ਨਹੀਂ' । ਮੈ” ਸਰੋਵਰ ਵਿਚੋਂ" ਬੁੱਕ 
ਨਾਲ ਪਾਣੀ ਪੀਦਾ_ਹਾਂ । ਫਕੀਰਾਂ ਵਾਂਗ ਥਾਂ ਥਾਂ ਘ੍ਰੰਮਦਾ ਫਿਰਦਾ ਹਾਂ । ਮੌਰੇ ਪਿਤਾ ਨੇ ਹਾਥੀਆਂ 
ਅਤੇ ਘੋੜਿਆਂ ਨਾਲ ਭਰਿਆ ਤਬੇਲਾ ਛਡਿਆ ਸੀ, ਪਰ ਮੋਰੀ ਅਜਿਹੀ ਕਿਸਮਤ ਹੈ ਕਿ ਹੁਣ 
ਉਥੇ ਇਕ ਵੀ ਨਹੀਂ । ਇਸ ਘਰ ਵਿਚ ਇਕ ਧੀ ਅਤੇ ਇਕ ਇਕੱਲਾ ਪੁੱਤ੍ਰ ਹੈ । ਇਹ ਇਸ ਦੇ 
ਬਸ ਦੋ ਦੀਪਕਾਂ ਵਾਂਗ ਹਨ । ਪਰ ਮੇਰੇ ਕੌਲ ਉਨ੍ਹਾਂ ਨੂੰ ਭੋਜਨ ਦੇਣ ਦਾ ਵੀ ਕੋਈ ਸਾਧਨ ਨਹੀ" ।' 

ਸ਼ੂਕਾ 

ਰੋ ਬਿਓਪਾਰੀ ! ਤੂੰ ਇਸ ਤਰ੍ਹਾਂ ਨ ਰੋ । ਤੋਰੇ ਮਾੜੇ ਦਿਨ ਛੱਤੀ ਹੀ ਮੁੱਕ ਜਾਣਗੇ । 
ਜਿਹੜੀ ਕਿਸਮਤ ਦੀ ਅੰਗੂਠੀ ਤੇਰੇ ਕੋਲ ਹੈ ਉਹ ਵੇਚ ਦੇ, ਅਤੇ ਵੱਟਕ ਨਾਲ ਆਪਣੇ ਟੁੱਟੇ ਜਹਾਜ਼ 
ਠੀਕ ਕਰਵਾ ਲੈ । ਇਸ ਕੈਮ ਲਈ ਚੌਗੇ ਕਾਰੀਗਰ . ਸਦ ਲੌ । ਕੁਝ ਰੁਪਿਆ ਤੂੰ ਸਰਮਾਏ ਲਈ 
ਰਖ ਲਈ ਅਤੇ ਉਸ ਨਾਲ ਬਿਓਪਾਰ_ਕਰੀ ਜਾ । ਵਡੀਆਂ ਛੰਭਾਂ ਲੰਘ ਕੇ ਪੂਰਬੀ ਦੇਸ਼ਾਂ ਵਲ 
ਜਾ । ਵਿਸ਼ਵਾਸ ਰਖ ਕਿ ਇਕ ਸਾਲ ਵਿਚ ਤ੍ਰ ਏਨਾ ਕਮਾ ਲਵੇ'ਗਾ ਕਿ ਜਿਸ ਨਾਲ ਤੂੰ ਬਾਰ੍ਹਾਂ 
ਸਾਲ ਸ਼ਾਹੀ ਠਾਠ ਨਾਲ ਰਹਿਣ ਦੇ ਯੋਗ ਹੋ ਜਾਵੇਗਾ । 


ਬਿਓਪਾਰੀ ਨੇ _ਕਿਸਮਤ ਦੀ ਅੰਗੂਠੀ ਬਾਜ਼ਾਰ ਵਿਚ ਵੇਚ ਦਿੱਤੀ ਅਤੇ ਆਪਣੇਂ ਪਿਤਾ ਦੇ 
ਸਮੋ” ਦੇ ਸਮੁੰਦਰ ਵਿਚ ਜਾਣ ਵਾਲੋਂ ਸਾਰੇ ਜਹਾਜ਼ ਚੰਗੇ ਕਾਰੀਗਰਾਂ ਤੋਂ ਠੀਕ ਕਰਵਾ ਲਏ । 
ਫਿਰ ਉਹ ਪੱਛਮੀ ਦੇਸ਼ਾਂ ਵਲ ਟੁਰ ਪਿਆ । ਜਿੰਨਾ ਉਸ ਨੇ ਗਵਾਇਆ ਸੀ, ਪ੍ਰਮਾਤਮਾ ਦੀ ਕਿਰਪਾ 
ਨਾਲ ਉਹ ਸਾਰਾ ਉਸ ਨੂੰ ਵਾਪਸ ਮਿਲ ਗਿਆ । ਬਿਓਪਾਰੀ ਫਿਰ ਘੋੜਿਆਂ ਅਤੇ ਹਾਥੀਆਂ, 
ਨੌਕਰਾਂ ਅਤੇ ਮਾਤਹਿਤਾਂ ਵਾਲਾ ਹੋ ਗਿਆ । ਉਸ ਦੀ ਮਾਇਆ ਇੰਨੀ ਵਧ ਗਈ ਕਿ ਉਸ ਦੇ 
'ਖਜ਼ਾਨੇ ਵਿਚ ਧਰਨ ਜੋਗੀ ਥਾਂ ਨ ਰਹੀ । ਜਿਹੜੀਆਂ _ਐਸ਼-ਗਾਹਾਂ ਉਸ ਦੇ ਵਡਿਕਿਆਂ ਨੇ 
ਸਰੋਵਰਾਂ ਵਿਚਕਾਰ ਬਣਾਈਆਂ ਸਨ ਹੁਣ ਪੂਰੀ ਤਰ੍ਹਾਂ ਮੁਰੰਮਤ ਕੀਤੀਆਂ ਗਈਆਂ । ਮਿੱਟੀ ਦੇ 
ਜ਼ੱਰੇ ਜਾਂ ਅਕਾਸ਼ ਦੇ ਤਾਰੇ ਤਾਂ ਗਿਣੇ ਜਾ ਸਕਦੇ ਹਨ, ਪਰ ਬਿਓਪਾਰੀ ਦੀ ਦੌਲਤ ਨਹੀਂ । 


ਹੁਣ ਜਦੋਂ” ਉਹ ਇ ਤਰ੍ਹਾਂ ਰਿਜ਼ਕ ਵਿਚ ਖੇਡਣ ਲੱਗਾ ਤਾਂ ਇਕ ਫਿਕਰ ਉਸ ਦੇ ਮਨ ਨੂੰ 
ਲੱਗਾ ਰਹਿੰਦਾ । ਉਸਦੀ ਧੀ ਕੱਜਲ ਰੇਖਾ ਅਜੇ ਵਿਆਹੁਣ_ ਵਾਲੀ ਸੀ । ਉਸ ਨੇ ਬਾਰ੍ਹਵੇ' ਸਾਲ 


181 


3ਵਚ-ਪੈਰ ਧਰਿਆ ਸੀ ਅਤੇ ਛੇਤੀ ਹੀ, ਉਸ, ਉੱਤੇ ਉਹ ਉਮਰ ਆਉਣ ਵਾਲੀ ਸੀ ਜਦੋਂ ਉਸ ਦਾ 
ਵਿਆਹ, ਹੋਣਾ ਚਾਹੀਦਾ ਸੀ । ਬਿਓਪਾਰੀ ਇਸ ਸਮੱਸਿਆ ਤੋਂ ਵਿਆਕੂਤ ਸੀ । ਸੋ ਉਸ ਨੇ 
ਧੌਛੀ ਦੀਸਲਾਹ ਲਈ ਕਿ ਉਸ ਨੂੰ ਕਿਵੇ ਕਰਨਾ ਚਾਹੀਦਾ ਹੈ । 

ਸੂਕੇ ਨੇ ਉਸ ਦੀ ਗਲ ਸੁਣ ਕੇ ਇਸਤਰ੍ਹਾਂ ਦੀ_ਸਲਾਹ ਦਿੱਤੀ । “ ਤੂ ਤਰਹਾਂ ਦੀ 
'ਬਿਪਤਾ ਵਿੱਚੋ''ਨਿਕਲ ਆਇਆ ਹੈ', ਪਰ ਇਕ ਹੋਰ ਤਰ੍ਹਾਂ ਦਾ ਕਲੋਸ਼ ਤੇਰੀ ਉਡੀਕ ਕਰ ਰਿਹਾਂ 
ਹੈ । ਇਸ ਤੋਂ ਖਲਾਸੀ ਕਰਾਂਦਿਆਂ ਤੈਨੂੰ ਬਹੁਤ ਸਮਾਂ ਲਗੋਗਾ । ਤੇਰੀ ਇਸ ਕੰਨਿਆ ਦਾ ਮੁਰੂਦਾ, 
ਪੜੀ ਨਾਲ ਵਿਆਹ ਹੋਣਾ ਲਿਖਿਆ ਹੈ । ਇਸ ਨੂੰ ਤ੍ਰੰ ਆਪਣੇ ਮਹਿਲਾਂ ਵਿਚ ਨਾ.ਰਖ । ਜੰਗੰਲ 
'ਵਿਚ ਦੋਸ ਨਿਕਾਲਾ ਦੇ ਦੇ ।'' “ਹਾਏ ਮੋਰੀ ਕਿਜਮਤ ! ਦਿਹ ਕੰਨਿਆਂ ਤੋਂ ਮੇਰਾ ਬਹੁਤ ਪਿਆਰਾ 
ਬੱਚਾ ਹੈ_। ਮੈ ਇਸਦਾ ਇਕ ਮੁਰਦੇ ਨਾਲ ਵਿਆਹ ਹੋਇਆ ਕਿਸਤਰਹਾਂ ਵੇਖ ਸਕਦਾ ਹਾਂ । ਮਾਪੇ 
ਆਪਣੀਆਂ ਧੀਆਂ ਨੂੰ ਯੋਗ ਵਰਾਂ ਨੂੰ ਦੇਣ ਲਈ ਪਾਲਦੇ ਹਨ । ਸੌ" ਛ੍ਰਿਸਿ ਆਪਣੀ ਪਿਆਰੀ 
ਬੱਚੀ ਨੂੰ ਕਿਸ ਦਿਲ ਨਾਲ ਜੰਗਲ ਵਿਚ ਦੇਸ਼ ਨਿਕਾਲਾ ਦਿਆਂਗਾ । ਜਦੋਂ ਅਜੇ ਇਹ ਬਾਲ 
ਹੀ ਸੀ ਤਾਂ ਇਜ ਦੀ ਮਾਤਾ ਗੁਜ਼ਰ ਗਈ । ਬੜੇ ਵਖਤਾਂ ਨਾਲ ਮੈ” ਇਸ ਨੂੰ ਪਾਲਿਆ । ਮੇਰੇ 

ਭੁੜੇ ਲੇਖ ਲਿਖੋ ਹਨ । ਇਕ ਖ਼ਤਰੇ ਵਿੱਚੋਂ ਦੂਜੇ ਵਿਚ ਜਾ ਪਿਆ ਹਾਂ ।”” 

ਪੰਛੀ ਨੇ ਕਿਹਾ, ਇਸ ਦਾ ਕੋਈ ਉਪਾ ਨਹੀਂ' ਹੈ ।'” 

ਬਿਓਪਾਰੀ ਨੇ ਕੀ ਕੀਤਾ ? ਬਿਓਪਾਰ ਲਈ ਸਮੁੰਦਰ ਦੇ ਸਫ਼ਰ ਜਾਣ ਦੇ ਬਹਾਨੇ ਉਸ ਨੇ 
ਆਪਣਾ ਇਕ ਜਹਾਜ਼ ਤਿਆਰ ਕਰਵਾਇਆ ਅਤੇ ਆਪਣੀ ਲੜਕੀ ਨੂੰ ਨਾਲ ਲੈ ਕੇ ਟੂਰ ਪਿਆ । 
ਗਰ ਦਿਨ ਲਹਿਰ ਦੇ ਵਿਰੁਧ ਸਫਰ ਕਰਨ ਪਿੱਛੋ“ ਉਸ ਇਕ ਥਾਂ ਵੇਖੀ, ਜਿਹੜੀ ਸੰਘਣੇ ਜੈਗਲ 
ਨਾਲ ਕੱਜੀ ਹੋਈ ਸੀ । ਜਹਾਜ਼ ਨੇ ਉਥੇ ਲੰਗਰ ਸੁਟ ਦਿੱਤੇ ਅਤੇ ਬਿਓਪਾਰੀ ਆਪਣੀ ਬੱਚੀ ਸਮੇਤ 
ਜੰਗਲ ਵਿਚ ਵੜ ਗਿਆ । ਉਹ ਕਦੀ ਮੀਲ ਟੁਰਦੇ ਗਏ ਅਤੋਂ ਕੱਜਲ ਰੇਖਾ ਬਹੁਤ ਘਬਰਾ 
ਗਈ 1 

ਬਿਓਪਾਰੀ ਨੇ ਆਪਣੇ ਮਨ ਵਿਚ ਕਿਹਾਂ, ''ਮੋਰੀ ਪਿਆਰੀ ਬੱਚੀ ! ਮੈ" ਤੈਨੂੰ ਕਿਸ ਤਰ੍ਹਾਂ ਦੇਸ਼ 
ਨਿਕਾਲਾ ਦੇ ਸਕਦਾ ਹਾਂ । ਸਿਆਲ ਵਿਚ ਜਦੋਂ" ਚੀਰਵੀ" ਸੀਤ ਪੈਦੀ ਸੀ_ਤਾਂ ਆਪਣੀ ਨੰਗੀ 
ਕੁੰਡ ਉਸ ਦੇ ਅੱਗੇਂ ਕਰਕੇ ਆਪਣੀ ਹਿੱਕ ਨਾਂਲ ਤੈਨੂੰ ਨਿਪਿਆਂ ਕਰਦਾ । ਤੈਨੂੰ ਪਾਲਣ ਲਈ 
ਕਿਹੜਾ ਵਖਤ ਹੈ ਜਿਹੜਾ ਮੈ“ ਨਹੀਂ' ਕੀਤਾ । ਹੁਣ ਮੈ ਤੈਨੂੰ ਜੰਗਲ ਵਿਚ ਛਡ ਜਾਣ ਲਈ 
ਇਥੇ ਆਇਆ ਹਾਂ ਅਤੇ ਤੇਰੇ ਵਿਆਹ ਬਾਰੇ ਕਦੀ' ਨਹੀ' ਸੋਚਾਂਗਾ । ਇਜ ਤਰ੍ਹਾਂ ਲਗਦਾ ਹੈ ਮੇਰੇ ਭੈੜੇ 
ਦਿਨ ਮੈਨੂੰ ਕਦੀ ਨਹੀ ਛਡਣਗੇ । 

ਸਹਿਗਾਨ: ''ਹੇਂ ਮੇਰੇ ਪਿਤਾ ! ਤਰਸੀ ਮੈਨੂੰ ਕਿਥੇ ਲੈ ਚਲੇ ਹੋ ? ਤੁਸੀਂ ਬਿਓਪਾਰ ਕਰਨ 
ਦੇ ਆਸ਼ੇ ਨਾਲ ਆਏ ਸੀ । ਫਿਰ ਫਿਹ ਕੀ ਗਲ ਹੈ ਕਿ ਤੁਹਾਡਾ ਜਹਾਜ਼ ਏਥੇ ਲੰਗਰ ਸੁਟੀ ਬੈਠਾ 
`ਹੈ ਅਤੇ ਤੁਸੀਂ ਇਸ ਸੰਘਣੇ ਜੰਗਲ ਵਿਚ ਕਿਉ” ਆ ਵੜੋਂ ਹੋ ? ਜੇ ਤੁਹਾਡੇ ਮਨ ਵਿਚ ਇਹ ਸੀ ਕਿਰ 
ਤੁਸੀਂ. ਮੈਨੂੰ ਦੇਸ਼ ਨਿਕਾਲ! ਦੇ ਦਿਓਗੇ ਤਾਂ ਤੁਸੀ” ਮੈਨੂੰ ਘਰ ਹੀ ਆਪਣੇ ਵੀਰ ਅਤੇ ਹੋਰਨਾਂ ਕੋਲ 
ਗ੍ਝ ਦਿਨ ਰੌਰ ਕਿਉ ਨਾ ਰਰਿਣ ਦਿੱਤ! ?, ਮੈਨੂੰ ਪਤਾ ਨਹੀਂ` ਤੁਸੀਂ ਇਸੁ ਜੈਗਲ, ਵਿਚ ਕਿਉ 


182 


ਆਏ ਹੋ ? ਮੇਰਾ ਦਿਲ ਡਰਦਾ ਹੈ ਕਿ ਤੁਸੀਂ' ਮੈਨੂੰ ਇਥੇ ਦੇਸ਼ ਨਿਕਾਲਾ ਦੇ ਜਾਉਗੇ । ਪਿਤਾ 
ਤੁ ਜੀ! 
ਬੇਸ਼ਕ ਇਨ੍ਹਾਂ ਜੈਗਲਾਂ ਦੇ _ਬਿਰਖਾਂ, ਬੂਟਿਆਂ, ਅਤੇ ਵੇਲਾਂ ਨੂੰ ਪੁਛ ਲਓ, ਇਹ ਕਿਸ ਨੇ ਸੁਣਿਆ 


_ ਹੈ ਕਿ ਇਕ ਪਿਤਾ ਨੇ ਆਪਣੇ ਬੱਚੋ ਨੂੰ ਇਸ ਤਰ੍ਹਾਂ ਦੇਸ਼ ਨਿਕਾਲਾ ਦੇ ਦਿੱਤਾ ਹੋਵੇ ।” 


ਆਕਾਸ਼ ਦੇ ਤਾਰੇ, ਚੰਨ, ਸੂਰਜ ਅਤੇ ਹੌਰ ਗ੍ਰਹਿ ਨੇਕੀ ਅਤੇ ਜੌ 
ਕੁਝ ਇਨ੍ਹਾਂ ਚਾਰ ਜੁਗਾਂ ਵਿਚ ਹੋਇਆ ਹੈ, ਉਹ ਜਾਰੀ ਆ ਤਪ 
ਕਿ ਕਿਸ ਨੇ ਸੁਣਿਆ ਹੈ ਕਿ ਇਕ ਜੰਗਲੀ ਪੰਛੀ ਦੇ ਕਹਿਣ ਉੱਤੇ ਇਕ ਬੱਚੇ ਨੂੰ ਪਿਤਾ ਨੇ ਇਸ 
ਤਰ੍ਹਾਂ ਦੇਸ਼ ਨਿਕਾਲਾ ਦੇ ਦਿੱਤਾ ਹੋਵੇ । ਇਹ ਦਰਿਆ ਆਪਣਾ ਉਚਾ ਵੰਸ਼ ਪਹਾੜਾਂ ਤੋਂ“ ਗਿਣਦਾ 
ਹੈ ਅਤੇ ਜਾਕੇ ਵੱਡੇ ਸਮੁੰਦਰ ਨਾਲ ਮੇਲ ਕਰਦਾ ਹੈ । ਪਿਛਲੇ ਚਾਰ ਜੂਗਾਂ ਵਿਚ ਜੌ ਕੁਝ ਹੋਇਆਂ 
ਉਹ ਇਸ ਨੇ ਵੇਖਿਆ ਹੈ, ਇਸਨੂੰ ਹੀ ਪੁੱਛੋ ਕਿ ਇਹ ਕਿੱਥੇ ਹੋਇਆ ਸੁਣਿਆ ਹੈ ਕਿ ਇਕ 
ਜੰਗਲੀ ਪੰਛੀ ਦੀ ਗਲ ਮਨ ਕੇ ਇਕ ਕੰਨਿਆ ਨੂੰ ਇਸ ਤਰ੍ਹਾਂ ਦੇਸ਼ ਨਿਕਾਲਾ ਦੇ ਦਿੱਤਾ ਜਾਵੇ । 

ਉਹ ਟੁਰਦੇ ਗਏ, ਟੁਰਦੇ ਗਏ ਅਤੇ ਅਖ਼ੀਰ ਉਸ ਜੋਗਲ ਕੱਜੀ 0 ਵਿਚਕਾਰ: 
ਪੰਚ ਗਏ । ਉਸ ਜੰਗਲ ਵਿਚ ਨ ਕੋਈ ਮਨ ਸ, ਨਾਪ ਤੇ ਕਰ ਵਕ 
ਰਿ ਨ ਤਰਸ ਮਹਿਕ ਕਦਰ (0 ਪਿਓ ਧੀ ਕ੍ਝ ਚਿਰ ਆਰਾਮ 

੩ ਪੋੜੀਆਂ ਉਤੇ ਬੈਠ ਗਏ । ਦੁਪਹਿਰ ਦਾ ਸੂਰਜ ਆਪਣੀਆਂ ਸਾੜਦੀਆਂ 
ਕਰਨਾਂ ਸੁਣ ਰਿਹਾ ਸੀ ਅਤੇ ਕੱਜਲ ਰੇਖਾ ਭੁਖ ਅਤੇ ਤਰਹ ਤੋਂ ਬਹੁਤ ਤੰਗ ਸੀ। ਰ੍ 
ਤੂ ਰਥ , 
ਗੰ 2-- ਮੇਰੇ ਪੈਰ ਹੁਣ ਹੌਰ ਨਹੀਂ ਟੁਰਦੇ, ਉਫ਼ ਮੇਰੀ ਮਾਤਾ ਕਿੱਥੋ ਗਈ ! ਹਏ, ਇਸ 
ਮੇਰਾ ਪਿਆਰਾ ਵੀਰ ਕਿੱਥੇ ਹੈ ? ਮੋਰੇ ਖੋਟੇ ਕਰੋਮ ਦਿਨ ਰਾਤ ਮੇਰੀਆਂ ਪੈੜਾਂ ਦਬੀ ਫਿਰਦੇ 1 
ਪਰ ਨਾ ਮਵਜਰ ਲਈ ਪੱਟ ਤੇ ਪਸਰ 
ਪਾਰੀ ਨੇ ਕਿਹਾ “ਇਕ ਪਲ ਠਹਿਰ ! ਮੋ” ਵੇ ਰੇ ੜੇ ਉ। 

ਅਵਰ ਮੈ ਵੇਖਦਾ ਹਾਂ ਕਿਧਰੇ ਪਾਣੀ ਨੇੜੇ ਹੈ _। 

ਜਦੋ ਉਸਦਾ ਪਿਤਾ ਚਲਾ ਗਿਆ ਤਾਂ ਕੁੜੀ ਆਪਣੀ ਥਾਂ ਤੋਂ ਉੱਠੀ ਅਤੇ ਆਲੇ 
“4, ੭ <੧੪੫ <੬< ਲਅਲ 
ਨਾਲ ਹੀ ਇਹ ਖੁਲ੍ਹ ਗਿਆ । ਉਹ ਮੰਦਰ ਦੇ ਐਦਰ ਗਈ ਤਾਂ ਗੁਪਤ ਤਰੀਕੇ ਨਾਲ ਬੂਹਾ _ਫਿਗ 
ਐਦਰੋਂ' ਬੈਦ ਹੋ ਗਿਆ । ਕੱਜਲ ਰੌਖਾ ਨੇ ਆਪਣਾ ਪੂਰਾ ਜ਼ੋਰ ਲਾਇਆ ਪਰ _ਉਸ ਤੋ” ਉਹ ਬੂਹਾ 
ਨਾ ਖੁਲ੍ਹਿਆ । ਏਨੇ ਵਿਚ ਬਿਓਪਾਰੀ ਪਾਣੀ ਦਾ ਗਿਲਾਸ ਲੈ ਕੇ ਮੁੜ ਆਤਿਆ । ਉਸ `ਨੇ ਵਾਜ਼ 
ਮਾਰੀ “ਕਜਲ! ਬੂਹਾ ਲਾਹ” ਪਰ ਉਸ ਨੂੰ ਕੋਈ ਜਵਾਬ ਨ ਮਿਲਿਆ । ਝੁੱਟ ਕੁ ਪਿੱਛੋਂ ਉਹਨੂੰ 
ਇੰਜ ਲਗਾ ਕਿ ਉਸ ਦੀ ਬੱਚੀ ਐਦਰੋ“ ਕ੍ਝ ਆਖ ਰਹੀ ਹੈ । ਉਸਨੇ ਫਿਰ ਵਾਜ ਮਾਰੀ ਬਾਹਰ: 
ਆ ਬੱਚੀ, ਮੈ ਤੇਰੇ ਲਈ ਪਾਣੀ ਲਿਆਇਆ ਹਾਂ” । ਸ਼ੋਕ ! ਕਜਲ ਹੁਣ ਮੰਦਰ ਦੇ ਵਿਚ ਕੈਂਦਣ ਸੀ 
ਅਤੇ ਇਸ ਗਲ ਦਾ ਉਸ ਦੇ ਪਿਤਾ ਨੂੰ ਪਤਾ ਨਹੀਂ ਸੀ ਲਗ ਸਕਦਾ । ਪਿਤਾ ਨੇ ਦਰਵਾਜ਼ਾ ਖੋਲ੍ਹਣ 
ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਖੌਲ੍ਹ ਨ ਸਕਿਆ । ਫਿਰ ਉਸਨੇ ਉਸਨੂੰ ਤੋੜਨ _ਦੀ_ ਕੋਸ਼ਿਸ 


183 


ਕੀਤੀ ਪਰ ਉਹ ਤੋੜ ਵੀ ਨਾ ਸਕਿਆ । 

ਬਿਓਪਾਰੀ ਨੇ ਉੱਚੀ ਸਾਰੀ ਆਖਿਆ “ਮੇਰੀ ਬੱਚੀ, ਮੌਦਰ ਦੇ ਐਦਰ ਤੈਨੂੰ ਕੀ ਦਿਸਦਾ 
ਹੈ ?''ਉਸ ਨੇ ਰੋ ਕੇ ਆਖਿਆ ''ਇਕ ਮੌਜੀ ਉਤੇ ਇਕ ਰਾਜਕ੍ਰਮਾਰ ਦੀ ਲੌਥ ਪਈ ਹੈ । ਘਿਉ ਨਾਲ 
ਇਕ ਦੀਵਾ ਜਗ ਰਿਹਾ ਹੈ । ਰਾਜਕ੍ਰਮਾਰ ਦਾ ਸਰੀਰ ਸੈਕੜੇ ਸੂਈਆਂ ਅਤੇ ਤੀਰਾਂ ਨਾਲ ਵਿਨ੍ਹਿਆਂ 
ਪਿਆ ਹੈ ।” 

ਬਿਓਪਾਰੀ ਨੇ ਫਿਰ ਉੱਚੀ ਵਾਜ ਮਾਰ ਕੇ ਆਖਿਆਂ “ਹੇ ਮੋਰੀ ਬੱਚੀ ! ਅਟੱਲ ਹੁਕਮ ਤੋਰੇ 
ਮੱਥੇ ਉੱਤੇ ਲਿਖਿਆ ਪਿਆ ਹੈ । ਮੈ ਇਸ ਬਿਪਤਾ ਨੂੰ ਜਿਹੜੀ ਤੈਨੂੰ ਉਡੀਕ ਰਹੀ ਹੈ ਟਾਲਣ ਲਈ 
ਉਪਾ ਕਰ ਸਕਦਾ ਹਾਂ । ਹੁਣ ਤ੍ਰੰ ਵੇਖ ਉਜ ਪੰਛੀ ਦੀ ਭਵਿਖ-ਬਾਣੀ ਦਾ ਇਕ ਇਕ ਸ਼ਬਦ ਪੂਰਾਂ ਹੋ 
ਰਿਹਾ ਹੈ । ਕੁਦਰਤ ਤੋਰੇ ਵਿਰੁੱਧ ਹੈ । ਮੈ" ਤੇਰੇ ਲਈ ਚੰਗਾ ਵਰ ਕਿਸ ਤਰ੍ਹਾਂ ਲਭ _ਸਕਦਾ ਹਾਂ । 
ਤੋਰਾ ਪਿਤਾ ਹੋ ਕੇ ਮੈਂ” ਤੈਨੂੰ ਇਹ ਆਖਣ ਲਗਾ ਹਾਂ ਕਿ ਇਜ ਨਿਰਜੀਵ ਰਾਜਤੁਮਰ _ਨਾਲ ਤੂੰ 
ਵਿਆਹ ਕਰ ਲੈ । ਕਿੰਨੇ ਸ਼ੋਕ ਦੀ ਗਲ ਹੈ । ਮੈ ਆਪਣੇ ਦਿਲ ਦਾ ਖਜ਼ਾਨਾ ਏਥੇ ਛੱਡ ਕੇ _ਕਿਸ 
ਤਰ੍ਹਾਂ ਜਾਵਾਂਗਾ । ਮੋਰੀ ਪਿਆਰੀ ਬੱਚੀ ! ਹੁਣ ਮੇਰੀ ਗਲ ਸੁਣ । ਜਿਸ ਰਾਜਕ੍ਰਮਾਰ ਦੀ ਲਾਸ਼ ਤ੍ਰੰ 
ਆਪਣੇ ਕੋਲ ਵੇਖ ਰਹੀ ਹੈ', ਉਹ ਤੇਰਾ ਲਾੜਾ ਹੈ। ਹੇ ਸੂਰਜ, ਚੰਦ ਅਤੇ ਜੰਗਲ ਉੱਤੇ ਰਾਜ ਕਰਦੇ 
ਦੇਵਤਿਓ, ਤੁਸੀਂ ਗਵਾਹ ਹੋਵੇ, ਅਜ ਤੋਂ” ਮੈ" ਆਪਣੇ ਦਿਲ ਵਿਚੋਂ ਆਪਣੀ _ਬੱਚੀ_ਦਾ ਸਾਰਾ 
ਪਿਆਰ ਕੱਢ ਦਿਆਂਗਾ । ਮੋਰੀ ਗਲ ਧਿਆਨ ਨਾਲ ਸੁਣੀ' ! ਜੋ ਤੂੰ ਸਤੀ ਹੈ' ਤਾਂ ਤੂੰ ਇਸ ਜਵਾਨ 
ਪੁਰਸ਼ ਨੂੰ ਫਿਰ ਸੁਰਜੀਤ ਕਰ ਲਵੇਗੀ ! ਮੈ' ਹੁਣ ਜਾਂਦਾ ਹਾਂ । ਹੁਣ ਅਸੀਂ ਕਦੀ ਨਹੀਂ” ਮਿਲਾਂਗੇ। 
ਮੋ ਤੈਨੂੰ ਅਜੀਸ ਦੇਂਢਾ ਹਾਂ । ਪ੍ਰਮਾਤਮਾ ਕਰੇ ਤੂੰ ਆਪਣੇ ਪਤੀ ਨੂੰ ਸੁਰਜੀਤ ਕਰ ਲਵੇ` ਅਤੇ 
ਵਾਪਸ ਆਉਣ ਜੌਗੀ ਹੋਵੇ । ਸਿਪੀਆਂ ਦੇ ਸ਼ਗਨ” ਅਤੇ ਕੰਗਣ ਸਦਾ ਹਥੀ” ਰਖੀ ।'' 

ਪਿਓ ਧੀ ਰੋ ਪਏ । ਜੰਗਲ ਦੇ ਪਸ੍ਹਆਂ ਨੇ ਚੁਪ ਕੀਤਿਆਂ ਹੰਝੂ ਵਹਾਏ । ਉਸ ਜੰਗਲ ਦੇ 
ਵਿਚਕਾਰ ਕੁੜੀ ਇਕੱਲੀ ਛਡ ਦਿੱਤੀ ਗਈ ।_ਪਿਤਾ ਦਾ ਦਿਲ ਰੋੱਦਾ ਸੀ ਅਤੇ ਧੀ ਡਰ ਨਾਲ 
ਕੌਬ ਰਹੀ ਸੀ। ਸ਼ੋਕ ! ਕਿ ਅਖ਼ੀਰ ਵਿਛੜਨ ਵੇਲੇ ਇਕ ਦੂਜੇ ਦਾ ਮੂੰ ਹ ਵੇਖਣਾ ਵੀ ਉਨ੍ਹਾਂ ਦੇ ਭਾਗਾਂ 
ਵਿਚ ਨਹੀਂ ਸੀ । 

ਬਿਓਪਾਰੀ ਮੁੜ ਗਿਆ । ਕੱਜਲ ਰੇਖਾ ਉਸ ਮੋਦਰ ਵਿਚ ਰਹਿ ਗਵੀ । ਉਹ ਇੱਕਲੀ ਲੱਥ ਦੇ 
ਕੋਲ ਰੋਂਦੀ ਕੁਰਲਾਂਦੀ ਰਹੀ, ਉਸ ਦਾ ਪਿਤਾ ਜਿਹੜਾ ਜੈਗਲ ਵਿਚ ਉਸਦਾ ਇੱਕੋ ਇਕ ਸਾਥੀ ਸੀ । 
ਨਿਰਦੈਤਾ ਨਾਲ ਉਸ ਨੂੰ ਛਡ ਕੇ ਟੁਰ ਗਿਆ । ਉਹ ਮ੍ਰਿਤਕ ਰਾਜਕੁਮਾਰ ਦੀ ਮੰਜੀ ਕੌਲ ਗਈ 
ਅਤੇ ਵਹਿੰਦੇ ਹੰਝੂਆਂ ਨਾਲ ਇਸ ਤਰ੍ਹਾਂ ਵਿਰਲਾਪ ਕਰਨ ਲੱਗੀ । 

“ਜਾਗ, ਸੁੰਦਰ ਰਾਜਕੁਮਾਰ ਅਤੇ ਮੈ ਅਭਾਗਣ ਨੂੰ ਇਕ ਵਾਰ ਵੇਖ । ਮੈ” ਤੈਨੂੰ ਜੀਵਨ ਵਿਚ 
ਪਹਿਲਾਂ ਕਦੀ ਨਹੀਂ ਵੇਖਿਆ । ਮੋਰੇ ਪਿਤਾ ਜੀ ਨੌ ਤੈਨੂੰ ਮੋਰਾ ਪਤੀ ਕਿਹਾ ਹੈ । ਉਨ੍ਹਾਂ ਦਾ ਦਿਲ 
ਕਠੋਰ ਹੈ । ਉਹ ਮੈਨੂੰ ਇਜ ਹਾਲਤ ਵਿਚ ਛਡ ਕੇ ਚਲੇ ਗਏ ਹਨ । ਤਿੰਨ ਦਿਨ ਅਤੇ ਰਾਂਤਾਂ ਮੈ 
ਕੁਝ ਨਹੀਂ ਖਾਧਾ । ਤ੍ਰੰ ਸ਼ਕਲ ਦਾ ਚੰਦ੍ਰਮਾਂ ਵਾਂਗ ਸੁੰਦਰ ਅਤੇ ਉਜਲ ਲਗਦਾ ਹੈ । ਇਸਤਰ੍ਹਾਂ 
ਜਾਪਦਾ ਹੈ ਕਿ ਮੌਤ ਦਾ ਪ੍ਰਛਾਵਾਂ ਤੇਰੋ ਉੱਤੇ ਹੈ । ਜਿਵੇਂ ਸਵੇਰ ਦਾ ਸੂਰਜ ਬਦਲਾਂ ਉਹਲੇ ਆ 


184 


ਇਕ ਮੂਰਦਾ ਲਾਸ਼ ਬਣਾ ਕੇ ਇਜ ਉਜਾੜ ਥਾਂ ਉਤੇ ਛਡ ਦਿੱਤਾ ਹੈ । ਤੇਰੇ ਮਾਪੋ_ਕਿੰਠੇ `ਜ਼ਲਮ 
ਹੋਣਗੇ । ਤ੍ਰੰ ਜਰ ਹੀ ਉਨ੍ਹਾਂ ਦੇ ਘਰ ਦਾ ਦੀਪਕ ਜੈ । ਫਿਰ ਵੀ ਉਨ੍ਹਾਂਨੇ ਤੈਨੂੰ `ਇਥੋ ਇਸ 
ਹਾਲਤ ਵਿਚ ਛਡ ਜਾਣ ਦਾ ਜਿਗਰਾ ਕੀਤਾ । ਕੀ ਉਹ ਵੀ ਮੌਰੇ ਪਿਤਾ ਜਿਨੋਂ ਹੀ ਬੈਦਰਦੀ ਤੇ ਖੋਟੇ 
ਹਨ । ਜਿਨ੍ਹਾਂ ਸਾਰਾ ਪਿਆਰ ਤਿਆਗ ਕੇ ਤੈਨੂੰ ਇਸ ਜੰਗਲ ਵਿਚ ਸੜਨ ਨੂੰ ਛਡ ਦਿੱਤਾ ਹੈ । ਮੋਰੇ 
ਸਵਾਮੀ ! ਭਾਵੇ” ਤੂੰ ਕੋਈ ਵੀ ਹੈ'। ਮੈਨੂੰ ਦਸਿਆ ਗਿਆ ਹੈ ਕਿ ਤੂੰ ਮੋਰਾ ਪੜੀ ਹੈ” ਜਿੰਨਾ ਚਿਰ 
ਜੀਉ'ਦੀ ਹਾਂ, ਤੇਰੀ ਹਾਂ । ਮੇਰੇ 'ਉਤੇ ਵਿਸ਼ਵਾਸ ਕਰ, ਮੋਰੇ ਨਾਲ ਗਲ ਕਰਨ ਲਈ ਆਪਣੇ ਹੋਠ 
ਖੋਲ੍ਹ, ਮੇਰੇ ਵਲ ਵੇਖਣ ਲਈ ਆਪਣੀਆਂ ਅਖਾਂ ਖੋਲ੍ਹ । ਜਾਗ ! ਅਤੇ ਮੈਨੂੰ ਉੱਤਰ ਦੇ! ਮੈਂ 
ਪ੍ਰਾਰਥਨਾ ਕਰਦੀ ਹਾਂ ਕਿ ਇਸ ਤਰ੍ਹਾਂ ਮੈਨੂੰ ਹੌਰ ਭੁਲੇਖੇ ਵਿਚ ਨ ਰਖ । । 

“'ਹਾਏ ! ਵਿਚਾਣੀ ਬਹੁਲਾ ਵਾਂਗ ਮੈ ਵੀ ਆਪਣੇ ਪਿਤਾ ਵੱਲੋਂ ਇਕ ਨਿਰਜੀਵ 
ਕਰ ਦਿੱਤੀ ਗਈ ਹਾਂ ।' ਮ ਦੇ 
__ ਕ੍ਝ ਚਿਰ ਪਿੱਛੋਂ ਮੰਦਰ ਦਾ ਦਰਵਾਜ਼ਾ ਆਪਣੇਂ ਆਪ ਖੁਲ੍ਹ ਗਿਆ । ਕੱਜਲ ਰੇਖਾ ' 
ਦਰ ਜਲਅਜੀ ਅੰਦਰ ਆ ਵਬਿੰਆ ਹੈ। ਓ ਚੀ ਨੇ ਅਪ ਨ 
ਦਰਵਾਜ਼ਾ ਨਹੀਂ” ਸਨ ਖੁੱਲ੍ਹ ਸਕੇ । ਸਨਿਆਸੀ ਦਾ ਹਥ ਲਗਦਿਆਂ ਹੀ ਦਰਵਾਜ਼ਾ ਆਪਣੇ ਆਪ 
ਖੁਲ੍ਹ ਗਿਆ । ਕੱਜਲ ਰੇਖਾ ਇਹ ਵੇਖ ਕੇ ਹੈਰਾਨ ਹੋ ਗਈ ਅਤੇ ਉਸ ਮਨ ਵਿਚ ਸੋਚਿਆ ''ਇਹ 
ਸਨਿਆਂਸੀ ਮੇਰੇ ਪੜੀ ਨੂੰ ਸੁਰਜੀਤ ਕਰ ਸਕੇਗਾ ।” 

ਉਸ ਨੇ ਸਨਿਆਸੀ ਦੇ ਪੈਰਾਂ ਉੱਤੇ ਮੱਥਾ ਟੇਕਿਆ ਅਤੇ ਰੌਣ ਲਗ ਪਈ । ਸਨਿਆਸੀ_ ਨੇ 
'ਉਸ ਨੂੰ ਧਰਵਾਸ ਦਿੱਤੀ ਅਤੇਂ ਕਿਹਾ 'ਬੀਬੀ, ਡਰ ਨਾ ਇਹ ਮ੍ਰਿਤਕ ਗਭਰੂ ਇਕ ਰਾਜਕ੍ਰਮਾਰ ਸੀ 
ਅਤੇ ਇਸ ਨੂੰ ਮੈ ਏਥੇ ਲਿਆਂਦਾ ਹੈ । ਇਸ ਦੇ ਪਿੰਡੇ ਵਿੱਚੋਂ ਇਕ ਇਕ ਕਰਕੇ ਸੂਈਆਂ ਚੁਗ ਦੇ । 
ਜਦੋਂ ਸਾਰੀਆਂ ਸੂਈਆਂ ਚੁਗ ਦਏ', ਫਿਰ ਇਹ ਪੱਤਰ ਜਿਹੜੇ ਮੈਂ ਤੌਨੂੰ ਦਿਂਦਾ ਹਾਂ ਇਨ੍ਹਾਂ ਦਾ ਰਸ 
ਇਸ ਦੀਆਂ ਅੱਖਾਂ ਉਤੋਂ ਲਾਵੀਂ । ਪਰ ਧਿਆਨ ਰੱਖੀ” ਅਜੇ ਬਹੁਤ ਸਾਰੇ ਕਲੇਸ਼ ਤੇਰੇ ਭਾਗਾਂ ਵਿਚ 
ਹਨ । ਪਾਪ ਦਾ ਮੁਕਾਬਲਾ ਨਾ ਕਰੀ` ਅਤੇ ਨਾ ਹੀ ਤਕਦੀਰ ਦੇ ਅਟਲ ਹੁਕਮ ਤੋਂ“ ਸ਼ਕਤੀ ਨਾਲ 


ਗਿਆ ਹੋਵੇ । ਤੂੰ ਇੰਜ ਲਗ ਰਿਹਾ ਹੈ' । ਹਾਏ ! ਤੈਨੂੰ ਕਿਸ ਨੇ ਇਸ ਹਾਲਤ ਵਿਚ ਕੀਤਾ ਹੈ ਅਤੇ 


` ਬਚਣ ਦੀ ਕੋਸ਼ਿਸ਼ ਕਰੀਂ । ਇਹ ਮਿ੍‌ਤਕ ਰਾਜਕੁਮਾਰ ਤੇਰਾ ਪਤੀ ਹੈ, ਪਰ ਮੋਰਾ ਉਪਦੇਸ਼ _ਯਾਦ 


'ਰਥੀ" । ਜਿੰਨਾ ਚਿਰ ਧਰਮ-ਮਤੀ ਪੰਛੀ ਤੈਨੂੰ ਉਸ ਨਾਲ ਮਿਲਾਂਦਾ ਨਹੀਂ । ਉਸਨੂੰ ਇਹ ਨ ਦਸੀ 
ਕਿ ਤੂੰ ਕੌਣ ਹੈ' ਭਾਵੇਂ ਤੈਨੂੰ ਕਿੰਨਾ ਵੀ ਦੁਖ ਹੋਵੇ । ਜੋ ਤ੍ਰ` ਮੇਰੇ ਉਪਦੇਸ਼ ਦੀ ਉਲੰਘਣਾ ਕਰੇ 
ਤਾਂ ਤੂੰ ਵਿਧਵਾ ਹੋ ਜਾਵੇਂਗੀ !” (ਸੀ ਆ ੍- ਰ੍ (ਦਾ 
ਉ ਇਹ ਕਹਿ ਕੇ ਸਨਿਆਸੀ ਟੁਰ ਗਿਆ। ੧ 

____ਕੱਜਲ ਰੇਖਾ ਨੂੰ ਮਰੇ ਹੋਏ ਰਾਜਕੁਮਾਰ ਦੇ ਪਿੰਡੇ ਵਿੱਚੋ ਇਕ _ਇਕ ਕਰਕੇ 
ਚੁਗਦਿਆਂ ਸਤ ਦਿਨ ਅਤੇ ਸਤ ਰਾਤਾਂ ਲੱਗੀਆਂ । ਇਹ ਸੱਤੇ -ਦਿਨ ਉਸਨੇ _ਵਰੜ ਰੀ, 
ਸ਼ਾਰਾ ਸਮਾਂ ਉਹ ਮੰਦਰ ਵਿਚੋ ਬਾਹਰ ਨਾ ਨਿਕਲੀ 4 ਅਠੁਵੇ` ਦਿਨ ਪਤੀ 

ਸਾਰੀਆਂ ਸੂਈਆਂ ਮੁਕ ਗਈਆਂ । ਕੇਵਲ ਉਸ ਦੀਆਂ ਅੱਖਾਂ ਵਿਚ ਹੀ ਦੋਂ ਸੂਈਆਂ ਰਹਿ ਗਈਆਂ । 


185 


ਹੁਣ ਚੂੰਕਿ ਉਸਦੇ ਪਤੀ ਦੇ ਸੁਰਜੀਤ ਹੋਣ ਅਤੇ ਉਸ ਦਾ ਵਿਆਹ ਹੌਣ ਦਾ ਸਮਾਂ ਸੀ, ਉਹ ਮੈਦਰ 
ਵਿਚੋਂ ਬਾਹਰ ਨਿਕਲੀ ਅਤੇ ਅਸ਼ਨਾਨ ਕਰਨ ਲਈ ਪਾਣੀ ਦੀ ਭਾਲ ਕਰਨ ਲੱਗੀ । ਕ੍ਰਝ ਦੂਰ 
ਜਾ ਕੇ ਉਸ ਨੇ ਇਕ ਤਲਾ ਵੇਖ਼ਿਆ । ਚਵ੍ਰੀਂ ਪਾਸੀ" ਪੱਥਰ ਦੇ ਘਾਟ ਬਣੇ ਹੋਏ ਸਨ । ਪਾਣੀ ` 
ਦਾ ਰੰਗ ਅਨਾਰਾਂ ਦੇ ਰਸ ਵਰਗਾ ਸੀ । ਉਹ ਨਹਾਉਣ ਲਈ ਹੇਠਾਂ ਉਤਰ ਆਈ । ਠੀਕ ਇਸ 
ਵੇਲੇ ਉਸ ਨੇ ਇਕ ਬੁੱਢਾ ਆਦਮੀ ਵੇਖਿਆ, ਜਿਸ ਦੇ ਪਿੱਛੇ ਟਿਕ ਚੌਦਾਂ ਸਾਲਾਂ ਦੀ ਕੂੜੀ ਰੌਲਾ 
ਪਾਂਦੀ ਆਉਦੀ ਸੀ । ''ਨੌਕਰਾਨੀ ਚਾਹੀਦੀ ਹੈ ?'' ਉਹ ਪੇਂਡੂ ਕੁੜੀ ਜਾਪਦੀ ਸੀ_ਅਤੇ ਉਸਦੇ 
ਨਕਸ਼ਾਂ ਬਾਰੇ ਕੋਈ ਵਰਣਨ ਯੋਗ ਗਲ ਨਹੀਂ” ਸੋ] । " 
ਉਹ ਆਦਮੀ ਕੱਜਲ ਰੇਖਾ ਕੋਲ ਆਇਆ ਅਤੇ ਉਸ ਨੂੰ ਪੁਛਣ ਲਗਾ ਕਿ ਕੀ ਉਸ ਨੂੰ ਵਿਕ 
ਨੌਕਰਾਨੀ ਦੀ ਲੌੜ ਹੈ ? ਕੱਜਲਰੇਖਾ ਨੇ ਪੁਛਿਆ ''ਬਾਬਾ ਇਹ ਕੁੜੀ ਤੇਰੀ ਕੀ ਲਗਦੀ ਹੈ _?'” 
-ਉਸ ਨੇ ਕਿਹਾ “ਇਹ ਮੇਰੀ ਧੀ ਹੈ । ਅਤਿ ਗਰੀਬੀ ਨੇ ਸਾਨੂੰ ਏਥੋਂ ਤਕ ਲੈ ਆਂਦਾ ਹੈ । ਮੈਂ ਇਸ 
ਨੂੰ ਵੇਚਣ ਲਗਾ ਹਾਂ । ਮੈ ਨੇੜੇ ਦੇ ਸਾਰੇ ਪਿੰਡਾਂ ਵਿਚ ਗਿਆਂ ਪਰ ਇਸ ਨੂੰ ਕਿਸੇ ਨਹੀਂ ਖਰੀਦਿਆ । 
ਫਿਰ ਮੈਂ ਇਕ ਸਨਿਆਸੀ ਨੂੰ ਮਿਲਿਆ ਜਿਸ ਨੇ ਮੈਨੂੰ ਦਸਿਆ, _“ਇਸ _ਜੈਗਲ _ਵਿਚ ਇਕ 
ਰਾਜਕੁਮਾਰੀ ਰਹਿੰਦੀ ਹੈ, ਸ਼ਾਇਦ ਉਸ ਨੂੰ ਗੋਲੀ ਦੀ ਲੌੜ ਹੋਵੇ ।” 
“ਰਾ ਕਿਆਸ ਏ ਕਿ ਤੂੰਹੀ ਉਹ ਰਾਜਕੁਮਾਰੀ ਏਂ', ਜਿਸ ਬਾਰੇ ਸਨਿਆਸੀ ਨੇ ਮੈਨੂੰ ਦਸਿਆ 
ਸੀ ।” 
ਫਿਰ ਕੱਜਲ ਰੇਖਾ ਨੇ ਇਸ ਤਰ੍ਹਾਂ ਸੋਚਣਾ ਅਰੰਭ ਕੀਤਾ । ਇਸ ਦੁਨੀਆਂ ਵਿਚ ਇਕ ਤੇ 
ਨਿਰਦਈ ਪਿਤਾ ਉਹ ਸੀ, ਜਿਸ ਨੇ ਆਪਣੀ ਬੱਚੀ ਨੂੰ ਇਸ ਜੰਗਲ ਵਿਚ ਦੇਸ਼ ਨਿਕਾਲਾ ਦੇ ਦਿੱਤਾ । 
ਹੁਣ ਇਹ ਇਕ ਹੋਰ ਜਿਹੜਾ ਉਸ ਤੋਂ ਵੀ ਬਹੁਤਾ ਨਿਰਦਈ ਹੈ, ਜਿਹੜਾ ਗਰੀਬੀ ਦੇ ਬਹਾਨੇ ਆਪਣੀ 
ਧੀ ਨੂੰ ਵੇਚਣ ਆਇਆ ਹੈ । ਇਹ ਕੁੜੀ ਵੀ ਮੇਰੇ ਵਾਂਗ ਦੁਖ ਭੋਗਣ ਲਈ ਹੀ ਜੈਮੀ ਹੈ ੬ 
ਉਸ ਨਾਲ ਹਮਦਰਦੀ ਕਰਕੇ ਅਤੇ ਕ੍ਝ ਇਸ ਖਿਆਲ ਨਾਲ ਕਿ ਉਹ ਉਸ ਦੇ ਦੂਖ 
ਵੰਡਾਏਗੀ, ਕੱਜਲ ਰੇਖਾ ਨੇ ਸੌਨੇ ਦਾ ਕੰਗਣ ਦੇ ਕੇ ਉਸ ਦੇ ਪਿਤਾ ਤੋਂ” ਉਸ ਨੂੰ ਖਰੀਦ ਲਿਆਂ । 
ਆਪਣੇ ਪਿਛਲੇ ਜਨਮ ਦੇ ਪਾਪਾਂ ਸਦਕਾ ਉਸ ਨੂੰ ਜੋਗਲ ਵਿਚ ਦੇਸ ਨਿਕਾਲਾ ਮਿਲਿਆ । 
ਹੁਣ ਉਸ ਨੇ ਕੰਗਣ ਦੇ ਕੇ ਇਕ ਗੋਲੀ ਖਰੀਦੀ ਅਤੇ ਉਸ ਦਾ ਨਾਂ ਕੈਗਣ ਦਾਸੀ_ਰੱਖਿਆ । 
ਫਿਰ ਉਸ ਨੋ ਦਾਸੀ ਨੂੰ ਪੁਰਾਨੇ ਮੈਦਰ ਵਲ ਹਥ ਕਰਕੇ ਕਿਹਾ ''ਓਥੇ ਚਲੀ ਜਾਂ, ਓਥੇ ਤੈਨੂੰ 
ਇਕ ਰਾਜਕ੍ਰਮਾਰ ਦੀ ਲੌਥ ਦਿਸੇਗੀ । ਪਰ ਤ੍ਰੰ ਡਰੀ” ਨਾਂ । ਉਸ ਦੇ ਸਰ੍ਹਾਣੇ ਹੇਠਾਂ _ਕ੍ਰਝ ਪੱਤਰ 
ਰੌਣਗੇ । ਤੂੰ ਉਹਨਾਂ ਦਾ ਰਸ ਕੱਢੀ ਮੈ ਹੁਣੇ ਮੁੜ ਕੇ ਆਉਂਦੀ ਹਾਂ ਤੋਂ ਉਸ ਦੀਆਂ ਅਖਾਂ ਵਿੱਚੋਂ 
ਕੱਢ ਕੇ ਉਹ ਰਸ ਉਸ ਦੀਆਂ ਅਖਾਂ ਨੂੰ ਲਾਵਾਂਗੀ । ਇਸ ਨਾਲ _ਉਹ ਸੁਰਜੀਤ ਰੋ 
ਜਾਵੇਗਾ । “ਜਦੋ ਉਸ ਨੇ ਇਹ ਕਿਹਾ ਤਾਂ ਉਸਦੀ ਖੱਬੀ ਅੱਖ ਫਰਕੀ । ਇਸ ਦਾ ਅਰਥ ਇਹ . 
ਸੀ ਕਿ ਕੰਗਣ ਦਾਸੀ ਨੂੰ ਇਹ ਭੇਦ ਦਸ ਕੇ ਉਸ ਨੇ ਚੰਗਾ ਨਹੀਂ ਕੀਤਾ । ਉਹ ਕੰਬ ਗਈ 1 
ਦਾਸੀ ਕੁਝ ਪੈਰ ਅਗੇ ਗਈ ਅਤੇ ਫਿਰ ਉਸ ਪਿਛਾਂਹ ਮੁੜ ਕੇ ਰਾਂਹ ਵੇਖਿਆ ਅਤੇ ਹਰ ਤਰ੍ਹਾਂ 
ਦੇ ਪਾਪੀ ਵਿਚਾਰ ਉਸਦੇ ਮਨ ਵਿਚ ਆ ਰਹੇ ਸਨ । 


_] 


186 


ਉਸ ਨੇ ਰਾਜਕ੍ਮਾਰ ਦੀਆਂ ਅੱਖਾਂ ਵਿੱਚੋਂ" ਦੋਵੇਂ, ਸੂਈਆਂ ਕਢ ਦਿਤੀਆਂ ਅਤੇ ਜਿਸ ਤਰ੍ਹਾਂ 
ਉਸ ਨੂੰ ਦਸਿਆ ਗਿਆ ਸੀ, ਰਸ ਰਾਜਕੁਮਾਰ ਦੀਆਂ ਅਖਾਂ ਨੂੰ ਲਾ ਦਿੱਤਾ । ਰਾਜਕੁਮਾਰ ਇਕ ਦਮ: 
ਸੁਰਜੀਤ ਹੋ ਕੇ ਮੌਜੀ ਤੋਂ ਉਠ ਬੈਠਾ । ਕੌਗਣ ਦਾਸੀ ਨੇ ਕਿਹਾ “ਰਾਜਕ੍ਰਮਾਰ, ਹੁਣ ਤੂੰ ਮੋਰੇ ਨਾਲ 
ਵਿਆਹ ਕਰ ਲੈ ।' 

ਗਾਜਕ੍ਮਾਰ ਨੂੰ ਇਹ ਪਤਾ ਨਹੀਂ” ਸੀ ਕਿ ਇਹ ਕੌਣ ਹੈ, ਪਰ ਫਿਰ ਵੀ ਉਸੇ ਵੇਲੇ ਉਸ ਨੇ 
ਕਸਮ ਖਾਧੀ ਅਤੇ ਕਿਹਾ “ਚੂਕਿ ਤੇਰੀ ਕਿ੍‌ਪਾ ਨਾਲ ਹੀ ਮੰਨੂੰ ਮੁੜਕੇ `ਜੀਵਨ ਮਿਲਿਆ ਹੈ, _ ਮੈ” 
ਸੁਗੌਧ ਖਾਂਦਾ ਹਾਂ ਕਿ ਮੈ” ਤੇਰੇ ਨਾਲ ਹੀ ਵਿਆਹ ਕਰਾਂਗਾ । ਉਸ ਨੇ ਇਕ ਹੋਰ ਸੁਗੰਧ_ ਖਾ ਕੇ 
ਕਿਹਾ ''ਮੈ' ਤੇਰੇ ਸਰੀਰ ਨੂੰ ਹਥ ਲਾ ਕੇ ਸੁਫੰਧ ਖਾਂਦਾ ਹਾਂ ਕਿ ਤੂੰਹੀ ਮੋਰੇ ਦਿਲ _ਦੀ 
ਹੋਵੇਂਗੀ । ਕਿਉਕਿ ਤੂੰ ਹੀ ਮੈਨੂੰ ਜੀਵਨ ਦਿੱਤਾ ਹੈ । ਤੀਸਰੀ ਕਸਮ ਖਾ ਕੇ_ਉਸ ਨੇ _ਕਿਹਾ “ਮੈ” 
ਇਸ ਵੇਲੇ ਕਸਮ ਖਾਂਦਾ ਹਾਂ, ਧਰਮ ਮੋਰਾ ਸਾਖੀ ਹੋਵੇ । ਅਜ ਤੋ' ਤੂੰ ਮੇਰੇ _ਮਹਿਲ ਦੀ 
ਹੋਵੇਂਗੀ । ਮੇਰੀ ਸਾਰੀ ਬਾਦਸ਼ਾਹਤ ਨੇ, ਮੋਰੇ ਸਰਦਾਰਾਂ, ਰਿਸ਼ਤੇਦਾਰਾਂ ਅਤੇ ਅਫਸਰਾਂ ਨੇ ਮੈਨੂੰ 
ਦਿੱਤਾ । ਲੋਕੀ' ਮੈਨੂੰ, ਜਿਹੜਾ ਉਨ੍ਹਾਂ ਦਾ ਰਾਜਾ ਸੀ, ਇਕ ਲਾਸ਼ ਬਣਾ ਕੇ ਇਸ _ਜੌਗਲ 
ਵਿਚ ਸੁਟ ਕੇ ਆਪਣੇ ਆਪਣੇ ਘਰੀ” ਸੁਖੀ ਵਸਦੇ ਹਨ । ਤੇਰੀ ਦਇਆ ਨਾਲ ਹੀ ਮੈਨੂੰ ਇਹ ਜੀਵਨ 
ਮਿਲਿਆ ਹੈ । ਇਸ ਲਈ ਮੈ“ ਸੁਗੰਧ ਖਾਂਦਾ ਹਾਂ ਕਿ ਇਸ ਦੁਨੀਆਂ ਵਿਚ _ਹੌਰ ਕੋਈ ਨਹੀ, 
ਜਿਹੜਾ ਮੰਨੂੰ ਤੇਰੇ ਜਿੰਨਾ ਪਿਆਰਾ ਹੋਵੇ ।' 

ਰਾਜਕੁਮਾਰ ਨੌ ਇਹ ਨਹੀਂ' ਪੁਛਿਆ ਕਿ ਉਸਦੇ ਮਾਪੇ ਕੌਣ ਹਨ, ਨਾ ਹੀ _ਉਸ _ਦੀ ਜਾਤ 
ਪੂਛੀ । ਉਸ ਨੇ ਕੇਵਲ ਇਸ ਲਈ ਉਸ ਨਾਲ ਵਿਆਹ ਕਰ ਲਿਆ ਕਿ ਉਸਨੇ ਉਸ ਨੂੰ ਸਵਾਸ 
ਬਖਸ਼ੇ ਸੀ । ਉਸ ਮੈਦਰ ਵਿਚ ਪਵਿੱਤ੍ ਘਿਓ ਨਾਲ ਇਕ ਦੀਪਕ ਬਲਦਾ ਸੀ ।_ ਰਾਜਕੁਮਾਰ ਨੇ 
ਇਸ ਨੂੰ ਹਥ ਲਾ ਕੇ ਫਿਰ ਸੁਗੰਧ ਖਾਧੀ । _` 

ਇਸ ਪਲ ਇਸ਼ਨਾਨ ਨਾਲ ਭਿੱਜੇ ਕਪੜੇ ਪਾਈ ਕੱਜਲ ਰੇਖਾ ਮੈਦਰ ਵਿਚ _ਆਈ ।_ ਔਦਰ 
ਵੜਦਿਆਂ ਉਹ ਇਹ ਵੇਖ ਕੇ ਹੈਰਾਨ ਹੋ ਗਈ ਕਿ ਉਸ ਦਾ ਪਤੀ ਸੁਰਜੀਤ ਹੋ ਗਿਆ ਹੈ । 

ਕੱਜਲ ਰੇਖਾ ਨੇ ਸਾਰੀ ਖਿੜ ਕੇ ਉਸ ਵਲ ਵੇਖਿਆ । ਉਹ ਰਾਜਕੁਮਾਰ ਗ੍ਰਹਿਣ ਤੱ“ ਨਿਕਲੇ 
ਚੰਨ ਵਾਂਗ ਉੱਜਲ ਸੀ, ਅਤੇਂ ਪ੍ਰਭਾਤ ਦੇ ਸੂਰਜ ਵਾਂਗ ਤੇਜਸਵੀ ਸੀ । ਉਸ ਨੇ 'ਉਤਸਕ ਅੱਖਾਂ 
ਨਾਲ ਸਿਰ ਤੋ” ਪੈਰਾਂ ਤਕ ਉਸ ਵਲ ਵੇਖਿਆ । ਰਾਜਕੁਮਾਰ ਵੀ ਉਸ ਦੀ ਅਦਭੁਤ ਸ੍‌ੰਦਰਤਾ ਵੇਖ 
ਕੇ ਹੈਰਾਨ ਰਹਿ ਗਿਆ । ਇਹੋਂ ਜਹੀ ਸ੍ਰੰਦਰ ਇਸਤ੍ਰੀ ਉਸ ਨੇ ਪਹਿਲਾਂ ਕਦੀ ਨਹੀਂ ਵੇਖੀ ਸੀ । ਉਹ 
ਆਪਣੀ ਜਵਾਨੀ ਦੀ ਪ੍ਰਭਾਤ ਵਿਚ ਸੀ ਅਤੇ ਵਡਮੁੱਲੇ ਹੀਰੇ ਵਾਂਗ ਚਮਕ ਰਹੀ ਸੀ । 
ਉਸ ਨੇ ਮਿਠੀ ਆਵਾਜ਼ ਵਿਚ ਉਸ ਤੋਂ ਪੁਛਿਆ, “'ਬੀਬੀ_ਤੂੰ ਕਿਥੋ ਆਈ ਹੈ” ? ਤੇਰਾ ਨਾਂ 


- ਕੀ_ ਹੈ? ਤੇਰੇ ਮਾਪੇ ਕੌਣ ਹਨ ਅਤੇ ਤੇਰਾ ਘਰ ਕਿੱਥੇ ਹੈ? ਤੂੰ ਇਸ ਜੰਗਲ ਵਿਚ 


ਕਿਉ” ਘੁੰਮ ਰਹੀ ਹੈਂ ? ਦਇਆਵਾਨ ਹੋਂ ਕੇ ਮੈਨੂੰ ਉੱਤਰ ਦੋ ! ਤੇਰਾ ਪਿਤਾ _ਬੜਾ_ਨਿਰਦਈੀ 
ਹੈ ਅਤੇ ਮਾਂ ਵੀ ਉਸ ਤੋ` ਘਟ ਨਹੀਂ । ਉਨ੍ਹਾਂ ਤੈਨੂੰ ਘਰ ਤਿਆਗ ਕੇ _ਇਸ _ਉਜਾੜ ਥਾਂ ਉੱਤੇ 
ਆਉਣ ਦੀ ਆਗਿਆ ਕਿਵੇਂ ਦੇ ਦਿੱਤੀ । 


187 


ਕੈਗਣ ਦਾਸੀ ਨੇ ਅੱਗੇ ਆ ਕੇ ਗੱਲ ਟੌਕੀ ਅਤੇ ਕਹਿਣ ਲੱਗੀ ““ਇਸ ਨੂੰ ਮੈ ਕੌਗਣ ਦੇ” 
ਕੇ ਖਰੀਦਿਆ ਹੈ । ਇਸ ਦਾ ਨਾਂ ਕੁੰਗਣ ਦਾਸੀ ਹੈ । 

ਇਸ ਤਰ੍ਹਾਂ ਰਾਣੀ ਦਾਸੀ ਬਣ ਗਈ ਅਤੇ ਦਾਸੀ ਰਾਣੀ । ਇਹ ਉਸ_ ਦੇ ਪਿਛਲੇ ਜਨਮ ਦੇ 
ਪਾਪਾਂ ਦਾ ਹੀ ਫਲ ਸੀ ਅਤੇ ਜਿਸ ਨੇ ਕੱਜਲ ਰੇਖਾ ਨੂੰ ਜੌਮਣ ਵੇਲੋ ਤੋਂ ਦੁਖੀ ਰੱਖਿਆ 1 

ਰਾਜਕਰਮਾਰ ਦੇ ਮਹਿਲਾਂ ਵਿਚ ਕੱਜਲ ਰੇਖਾ ਦਾਸੀਆਂ ਵਾਂਗ ਰਹਿਣ ਲਗੀ । ਉਹ ਸਰੋਵਰ” 
ਤੋਂ ਪਾਣੀ ਲਿਆਉਂਦੀ, ਕਮਰਿਆਂ ਵਿਚ ਝਾੜ੍ਹ ਦਿੱਦੀ, ਕਪੜੇ ਧੋਂਦੀ ਅਤੇ ਦਿਨ ਰਾਤ ਬੂਠੀ_ 
ਰਾਣੀ ਦੀ ਸੇਵਾ ਕਰਦੀ, ਪਰ ਆਪਣੀ ਸਾਰੀ ਲਗਨ ਅਤੇ ਫਰਜ਼ ਦੀ ਪਾਲਣਾ ਦੇ ਬਾਵਜੂਦ ਵੀ: 
ਉਹ ਰਾਣੀ ਉਸ ਨਾਲ ਪ੍ਰਸੰਨ ਨਹੀਂ ਹੈ । ਹਰ ਵੇਲੋਂ ਉਸ ਨੂੰ ਕਿਸੇ _ਨ_ਕਿਸੇ ਬਹਾਨੇ ਗਾਲ੍ਹਾਂ 
ਮਿਲਦੀਆਂ ਹਨ । 

ਝੂਠੀ ਰਾਣੀ ਹਰ ਵੇਲ ਉਸ ਨੂੰ ਸ਼ਕ ਨਾਲ _ਤਾੜਦੀ ਰਹਿੰਦੀ ਅਤੇ ਸਦਾ ਉਸ ਉੱਤੇ 
ਕਰੜੀ ਨਿਗਰਾਨੀ ਰਖਦੀ, ਤਾਂ ਜੌ ਉਹ ਕਿਸੇ ਨੂੰ ਸਚ ਨਾ ਦਸ ਦੇਵੇ । ਰਾਜਕੁਮਾਰ ਇਹ ਸਭਾ 
ਕਝ ਬੜੇ ਧਿਆਨ ਨਾਲ ਵੇਖਦਾ । ਉਸ ਦੀ ਲਾਜ, ਉਸ ਦੀ ਮਿੱਠੀ ਗਲ, ਅਤੇ ਉਸ ਦਾ 
ਨਿਮਰਤਾ ਵਾਲਾ ਅਤੇ ਸੁਚੱਜਾ ਅਚਾਰ, ਵੇਖਕੇ ਅਤੇ ਸਭ ਤੋ ਵਧ ਉਸ ਦੀ ਚੰਨ ਵਰਗੀ ਚਮ- 
ਕਦੀ ਸੰ ਦਰਤਾ ਵੇਖ ਕੇ ਰਾਜਕੁਮਾਰ ਉਸ ਨਾਲ ਮੋਹਿਆ ਗਿਆ । 

ਰਾਜਕੁਮਾਰ : (੩੬ 

“ਰੇ ਸੁੰਦਰੀ, ਤ੍ਰੰ` ਕੋਣ ਹੈ ? ਤੇਰਾ ਘਰ ਕਿੱਥੇ ਹੈ ? ਤੇਰਾ ਨਾਂ ਕੀ ਹੈ ਅਤੇਂ ਤੋਰੇ ਮਾਪੇ 
ਕੌਣ ਹਨ । ਮੇਰੇ ਨਾਲ ਸੱਚੀ ਗਲ ਕਰ ਅਤੇ ਆਪਣੇ ਬਾਰੇ ਇਹ ਸਾਰਾ ਵੇਰਵਾ ਮੈਨੂੰ ਦਸ । 
ਤੂੰ ਇਥੇ ਦਾਸੀ ਬਣ ਕੇ ਕੰਮ ਕਰਦੀ ਹੈ', ਪਰ ਇਹ ਸਾਫ਼ ਹੈ ਕਿ ਇਹ ਕੌਮ ਤੈਨੂੰ ਫਬਦਾ ਨਹੀਂ 1 
ਮੈਨੂੰ ਤੇ ਇਹ ਸ਼ਕ ਪੈੱਦਾ ਹੈ ਕਿ ਤੂੰ ਰਾਜਕੁਮਾਰੀ ਹੈ” ! ਮੰਦੇ ਭਾਗਾਂ ਦੀ ਕਿਸੇ ਠੌਕਰ ਨਾਲ ਤੂੰ 
ਇਸ ਦਸ਼ਾ ਵਿਚ ਅਪੜੀ ਹੈ' । ਤੋਰੀ ਸੁੰਦਰਤਾ ਤੇਜਸਵੀ ਚੈਨ ਨੂੰ ਮਾਤ ਪਾਂਦੀ ਹੈ । ਹੋ ਮੁਟਿਆਰੇ ! 
ਮੈਨੂੰ ਧੋਖੇ ਵਿਚ ਨਾ ਰਖ, ਸਗੋ ਸਾਰਾ ਕੁਝ ਸਚ ਸਚ ਦਸਦੇ । 

ਕੱਜਲ ਰੇਖਾ ? 

੧” ਕੈਗਨ ਦਾਸੀ ਹਾਂ ਤੁਹਾਡੀ ਪਤਨੀ ਨੇ ਮੈਨੂੰ ਕੰਗਨ ਦੇ ਕੇ ਖਰੀਦਿਆ ਹੈ । ਨ“ ਜੰਗਲ 
ਵਿਚ ਬੜੇ ਔਖ ਨਾਲ ਦਿਨ ਕੱਟ ਰਹੀ ਸਾਂ, ਏਥੇ ਤੁਸਾਂ ਕਿਰਪਾ ਕਰਕੇ ਮੈਨੂੰ ਰੋਟੀ ਕਪੜਾ ਦੇ ਕੇ ਭੁਖ 
੫ % ਇਆ ਹੈ । 
ਉਸ "4171 ਮੇਰਾ ਨਾਂ ਪਿਤਾ ਹੈ, ਨਾ ਮਾਤਾ, ਨਾਂ ਹੀ ਕੋਈ ਭਰਾ ਹੈ । ਹਵਾ ਵਿਚ 
ਡਦੇ ਬਦਲ ਵਾਂਗ ਮੈਂ ਨਿਆਸਰੀ ਏਧਰ ਓਧਰ _ਭਟਕਦੀ ਫਿਰਦੀ ਹਾਂ ।'” ੧ 
ਲਾ ਰਾਜਕੁਮਾਰ ਇਸ ਤਰ੍ਹਾਂ ਭਾਵੇ” ਰੋਜ਼ ਕਈ ਸਵਾਲ ਪੁਛਦਾ, ਪਰ ਉਸ ਨੂੰ ਕੋਈ ਪੱਕਾ ਉੱਤਰ' 
ਨਾ ਮਿਲਿਆ । ਹੁਣ ਤਕ ਝੂਠੀ ਰਾਣੀ ਨੇ ਆਪਣੇ ਮੰਦੇ ਆਚਾਰ_ਅਤੇ ਕਰਤ੍ਤਾਂ ਨਾਲ ਆਪਣੀ` 
ਹੀ ਵਡਿਆਈ ਅਤੇ _ਅਮੁਕ ਗਲ੍ਹਾਂ ਕਰਨ ਦੇ ਅਸੱਭਯ ਵਤੀਰੇ ਨਾਲ ਰਾਜਕੁਮਾਰ ਦਾ ਜੀਵਨ 
ਅਜਹਿ ਬਣਾ ਦਿੱਤਾ ਸੀ । ਰਾਜਕੁਮਾਰ ਐਦਰਲੋ ਦਿਲੋਂ” ਕੱਜਲ ਰੇਖਾ ਨੂੰ ਪਿਆਰ_ਕਰਦਾ ਸੀ । 


`. ਤੂ 


ਸਾ 


186 


ਉਸ ਉੱਤੇ ਉਸ ਦੀ ਸੁੰਦਰਤਾ ਅਤੇ ਹੌਰ ਗੁਣਾਂ ਚਾ ਏਨਾ ਅਸਰ ਹੋਇਆ ਸੀ ਕਿ ਉਹ ਉਸ ਬਾਰੇ 
ਜਾਣਨ ਦੀ ਉਤਸੁਕਤਾ ਨਾਲ ਪਾਗਲ ਹੋ ਗਿਆ ਸੀ । ਉਸ ਤੋਂ ਬਿਨਾਂ ਉਸ ਨੂੰ ਆਪਣੀ ਬਾਦ- 
ਸ਼ਾਹੀ, ਆਪਣੀ ਰਾਜਧਾਨੀ ਅਤੇ ਆਪਣੀ ਦੌਲਤ ਸਭ ਵਿਅਰਥ ਲਗਦੀ ਸੀ । ਉਹ ਰਾਤੀ” ਸੌ 
ਨਾ ਸਕਦਾ, ਨਾਂ ਰੋਜ਼ ਦਾ ਭੋਜਨ ਕਰ ਸਕਦਾ । ਆਪਣੇ _ਕੌਮ ਵਿਚ ਉਸ ਦਾ ਜੀ ਨਾ ਲਗਦਾ । 

੍‌ ਉਸ ਸਾਹਮਣੇ ਖਾਲੀ ਖਾਲੀ ਸੀ । ਇਕ ਦਿਨ ਉਸ ਨੇ ਆਪਣੇ ਬੁੱਢੇ ਵਜ਼ੀਰ ਨੂੰ ਆਪਣੇ 
-ਕੋਂਲ ਸੱਦਿਆ ਅਤੇ ਕਿਹਾ, “ਮੈ ਨਵਾਂ ਮਹੀਨਿਆਂ ਲਈ ਵਾਂਹਡੇਂ ਚਲਿਆ ਹਾਂ, ਹੌਰ ਦੇਸ ਵੇਖਣ 
ਲਈ । ਇਸ ਸਮੇ" ਵਿਚ ਇਸ ਕੁੜ) ਬਾਰੇ ਜਿਹੜੀ ਆਪਣੇ ਆਪ ਨੂੰ ਕੌਗਨ ਬਾਂਦੀ ਕਹਿੰਦੀ ਹੈ, 
ਸਾਰੀ ਜਾਣਕਾਰੀ ਲੈਣ ਦੀ ਪੂਰੀ ਕੋਸ਼ਿਸ਼ ਕਰੋਂ । 


ਵਜ਼ੀਰ ਤੋ ਵਿਦਾ ਹੌ ਕੇ ਉਹ ਝੂਠੀ ਰਾਣੀ ਕੋਲ ਗਿਆ । ਉਸ ਨੇ ਕਿਹਾ, “ਮੈਂ ਬਦੇਸ਼ਾ 
ਦੀ ਸੈਰ ਨੰ ਜਾ ਰਿਹ ਹਾਂ । ਦਸ, ਓਥੋਂ ਤੇਰੇ ਲਈ ਕੀ ਲਿਆਵਾਂ ।” ਝਰਠੀ ਰਾਣੀ ਲੇ ਕਿਹਾ, “ਭੂ 
ਮੇਰੇ ਲਈ ਇਕ ਬੈੱਤ ਦੀ ਟੌਕਰੀ, ਇਕ ਛੱਜ, ਇਕ ਚੌੜੀ ਥਾਲੀ, ਇਮਲੀ ਦੀ ਲਕੜੀ ਦਾ 
ਚੌਲ ਛੱਡਨ ਵਾਲਾ ਮੂਹਲਾ, ਇਕ ਪਿੱਤਲ ਦੀ ਨੱਥ ਤੋਂ ਤ੍ਰਾਮੇ ਦੀਆਂ ਬਾਂਕਾਂ ਲਿਆਵੀ” ।” 

ਇਹ ਸੁਣਕੇ ਰਾਜਕੁਮਾਰ ਦਾ ਦਿਲ ਖਰਾਬ ਹੋ ਗਿਆ । ਫਿਰ ਉਹ ਕੱਜਲ ਰੇਖਾ ਕੌਲ ਗਿਆ 
ਜਿਹੜੀ ਹੁਣ ਕੰਗਨ ਦਾਸੀ ਬਣੀ ਹੋਈ ਸੀ । ਪਹਿਲਾਂ ਤਾਂ ਉਸ. ਨੇ ਕਿਹਾ ਕਿ “ਮੈਨੂੰ ਕੁਝ ਵੀ 
ਨਹੀਂ ਚਾਹੀਦਾ । ਮੈ” ਤੁਹਾਡੇ ਘਰ ਵਿਚ ਬਹੁਤ ਪ੍ਰਸੰਨ ਹਾਂ । ਏਥੇ ਮੈਨੂੰ_ ਕਿਸੇ ਸ਼ੈ ਦਾ ਘਾਟਾ 
ਨਹੀਂ ।' ਪਰ ਰਾਜਕੁਮਾਰ ਨੇ ਹਠ ਕੀਤਾ ਕਿ ਉਹ ਜ਼ਰੂਰ ਉਸ ਤੱ” ਕ੍ਝ ਮੌਗਾਵੇ । ਉਸ ਨੇ 
ਕਿਹਾ, ਤੂ ਜਰੂਰ ਮਥੇ” ਕੁਝ ਮੰਗਣਾ ਚਾਹੀਦਾ ਹੈ, ਜੋ ਤੈਨੂੰ ਬਹੁਤ ਪਸੰਦ ਹੋਵੇ ।” 
ਕੱਜਲ ਰੇਖਾ ਨੇ ਕਿਹਾ “ਮੈ” ਤੁਹਾਨੂੰ ਦਸਿਆ ਹੈ ਕਿ ਮੈਨੂੰ ਏਥੇ ਕੋਈ ਥੁੜ ਨਹੀਂ, ਪਰ ਜੇ ਤੁਸੀ 
ਜ਼ਰੂਰ ਹੀ ਮੇਰੇ ਲਈ ਕੁਝ ਲਿਆਉਣਾ ਚਾਹੁੰਦੇ ਹੋ, ਤਾਂ ਇਕ ਪੰਛੀ ਲਿਆਉਣਾ ਜਿਸ ਦਾ ਨਾਂ 
ਧਰਮ-ਮਤੀ ਹੈ ।”” 

ਰਾਜਕ੍ਰਮਾਰ ਨੂੰ ਝੂਠੀ ਰਾਣੀ ਲਈ _ਬਾਂਕਾਂ ਲਭਦਿਆਂ _ਕੋਈੀ ਔਕੜ ਨਾ ਆਈ । ਉਸ ਨੂੰ 
ਇਹ ਵੀ ਪਤਾ ਲਗ ਗਿਆ ਕਿ ਉਹ ਆਪ ਕਿਸ_ਮਿੱਟੀ ਦੀ ਬਣੀ ਹੱਈ ਹੈ _। ਪਰ ਆਪਣੇ ਸਾਰੇ 
ਜਤਨਾ ਪਿੱਛੋਂ ਵੀ ਧਰਮ-ਮਤੀ ਪੰਛੀ ਹਾਸਲ ਨਾ ਕਰ ਸਕਣ ਕਰਕੇ ਉਹ ਬੜਾ ਦੁਖੀ ਅਤੇ ਸਤਿਆ 
ਰੋਇਆ ਸੀ । ਉਹ ਇਕ ਦੇਸ਼ ਤੋ” ਦੂਜੇ ਦੇਸ਼ ਭੇਂ“ਦਾ, ਇਕ ਰਾਜ ਤੋਂ ਦੂਜੇ ਰਾਜ ਵਿਚ ਅਤੇ ਇਸ 
ਤਰ੍ਹਾਂ ਛੇ ਮਹੀਨੇ ਲੰਘ ਗਏ । 

ਹੌਰ ਤਿੰਨਾਂ ਮਹੀਨਿਆਂ ਪਿੱਛੋਂ ਉਸ ਨੇ ਵਾਪਸ ਆਪਣੀ ਰਾਜਧਾਨੀ ਮੁੜਨਾ ਸੀ । ਇਹਨਾਂ 


`ਵਿੱਚੋ ਵੀ ਦੋ ਲੰਘ ਗਏ । ਇਸ ਸਥਿਤੀ ਵਿਚ ਉਂਹ ਕੱਜਲ ਰੇਖਾ ਦੇ ਪਿਤਾ ਦੇ ਸ਼ਹਿਰ ਪਹੁੰਚਿਆ । 


ਉਥੇ ਉਸ ਨੇ ਇਹ ਡੌੱਡੀ ਪਿਟਵਾ ਦਿੱਤੀ ਕਿ ਉਹ _ਧਰਮ-ਮਤੀ ਪੰਛੀ ਨੂੰ ਖਰੀਦਣ ਨੂੰ ਤਿਆਰ 
ਹੈ। ਧਨੇਸਵਰ ਸੌਦਾਗਰ ਹੈਰਾਨ ਸੀ ਕਿ ਉਹ ਕੋਣ ਹੈ, ਜਿਹੜਾ ਇਸ ਨਾਂ ਦਾ ਪੰਛੀ ਲੈਣਾ ਚਾਹੁੰਦਾ 
ਹੈ। ਇਹ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ .ਕੇਵਲ ਉਸ ਦੀ_ਲੜ੍ਕੀ ਨੂੰ ਹੀ ਇਸ ਪੰਛੀ ਦਾ 
ਪਤਾਂ ਹੈ। ਉਸ ਨੂੰ ਵਿਸ਼ਵਾਸ ਹੋ ਗਿਆ ਕਿ ਉਸ ਦੀਧੀ ਸੁਖੀ ਹੋਵੇਂ ਜਾਂ ਦੁਖੀ, ਇਹ ਡੇ ਵਖਰੀ 


189: 


ਗੱਲ ਹੈ, ਪਰ ਹੈ ਇਹ ਉਹੀ ਜਿਸ ਨੇ ਸੂਕਾ ਖਰੀਦਣ ਲਈ ਬੇਦਾ ਘਲਿਆ ਹੈ, ਹੌਰ ਕੋਈ ਨਹੀਂ” ।' 
ਧਨੇਸ਼ਵਰ ਨੇ ਸਭ ਕੁਝ ਸੌਚ ਸਮਝ ਕੇ ਸੂਈਆਂ ਵਾਲੋਂ ਰਾਜਕੁਮਾਰ ਨੂੰ ਉਹ ਪੌਛੀ ਦੇ ਦਿੱਤਾ । 
ਰਾਜਕੁਮਾਰ ਕੱਜਲ ਰੇਖਾ ਲਈ ਉਹ ਪੰਛੀ ਲੈ ਕੇ ਪ੍ਰਸੰਨ ਹੋਇਆ, ਕਿਉਕਿ ਉਹ ਉਸਨੂੰ ਹਰ' 
ਤਰੀਕੇ ਨਾਲ ਖੁਸ਼ ਕਰਨਾ ਚਾਹੁੰਦਾ ਸੀ । 

ਘਟ ਮੁੜ ਕੇ ਸੂਈਆਂ ਵਾਲੇ _ਰਾਂਜਕ੍ਰਮਾਰ ਨੇ ਝੂਠੀ ਰਾਣੀ ਨੂੰ ਉਹ ਸਭ ਕੁਝ ਦੇ ਦਿੱਤਾ 
ਜੋ ਉਹ ਉਹਦੇ ਲਈ ਲਿਆਇਆ ਸੀ ਅਤੇ ਤੌਤਾ ਕੱਜਲ ਰੇਖਾ ਨੂੰ ਦੇ ਦਿੱਤਾ ਪਰ ਗਲ ਦੋਵਾਂ 

ਨਾਲ'ਹੀ ਕੋਈ ਨਾ ਕੀਤੀ । ਹੁਣ ਸੁਣੋ ਜੋ ਕੁਝ ਉਸ ਦੇ ' ਪਿੱਛੋਂ ਘਰ ਵਿਚ ਹੋਇਆ । $, 

ਰਾਜ ਭਾਗ ਦੇ ਕੌਮਾਂ ਵਿਚ ਜਦੋਂ ਕੋਈ ਮੁਸ਼ਕਲ ਸਾਹਮਣੇ ਆਉਂਦੀ; ਤਾਂ ਵਜ਼ੀਰ ਭੂਠੀ` 
ਰਾਣੀ ਅਤੇ ਕੱਜਲ ਰੇਖਾ ਦੋਹਾਂ ਨੂੰ ਉਸ ਬਾਰੇ ਰਾਏ ਦੇਣ ਲਈ ਆਖਦਾਂ । 
__ ਝੂਠੀ ਰਾਣੀ ਨੂੰ ਕਿਸੇ ਗਲ ਦਾ ਕੋਈ ਪਤਾ ਨਹੀਂ ਸੀ, ਪਰ ਕਈ ਵਾਰ ਐਨੂਹੰ ਵਾਹ ਹੀ 
ਹੁਕਮ ਚਾੜ੍ਹ ਦਿੰਦੀ । ਇਕ ਵਾਰ ਤੇ ਉੱਸ ਦਾ ਹੁਕਮ ਏਨਾ ਸਿਆਣਪ-ਰਹਿਤ ਸੀ ਕਿ ਇਸੁ 
ਨਾਲ ਰਾਜ ਦਾ ਚੌਖਾ ਨੁਕਸਾਨ ਹੋ ਗਿਆ, ਪਰ ਵਜ਼ੀਰ ਨੇ ਉਸ ਦੀ ਪਦਵੀ ਦਾ ਆਦਰ ਕਰਦਿਆਂ 
ਰੋਇਆਂ ਉਸ ਦੇ ਹੁਕਮ ਦੀ ਵਿਰੋਧਤਾ ਨਾ ਕੀਤੀ, ਸਗੋਂ ਉਸ ਦੀ ਪਾਲਣਾ ਕਰ ਦਿੱਤੀ । ਇਕ 
ਵਾਰ _ਰਾਜ _ਉੱਤੇ ਭਾਰੀ ਖਤਰਾ ਆ ਪਿਆ । ਵਜ਼ੀਰ ਨੂੰ ਇਸ ਦੇ ਟਾਲਣ ਦਾ 
ਕੋਈ _ਉਪਾ` ਨਹੀਂ” ਸੁਝਦ' ਸੀ । ਉਸ ਨੇ ਕੱਜਲ ਰੇਖਾ ਦੀ ਸਲਾਹ ਮੌਗੀ।_ਉਸ - 
ਦੀ ਸਲਾਹ ਏਨੀ ਸਿਆਣੀ ਅਤੇ ਕੌਮ ਆਉਣ ਵਾਲੀ ਸਾਬਤ ਹੋਈ ਕਿ ਖ਼ਤਰਾ ਅਸਾਨੀ` ਨਾਲ 
ਹੀ ਟਲ ਗਿਆ । ਵਜ਼ੀਰ ਨੇ ਰਾਜੋ ਨੂੰ ਇਹ ਸਾਰੀਆਂ ਗਲਾਂ ਗੁਪਤ ਤੌਰ ਤੇ ਦਸ ਦਿੱਤੀਆਂ । ਰਾਜੇ 
ਨੂੰ ਪਹਿਲਾਂ ਹੀ ਪਤਾ ਸੀ ਕਿ ਉਸ ਦੇ ਜਾਣ ਪਿੱਛੋਂ ਕਿਵੇ ਕਿਵੇ“ ਬੀਤੇਗੀ, ਪਰ ਉਸ ਨੌ ਕਿਹਾ ਕੁਝ: 
ਨਾ। ਵਜ਼ੀਰ ਨੇ ਹੋਰ ਇਹ ਸੁਝਾ ਦਿੱਤਾ ਕਿ ਦੋਹਾਂ ਇਸਤ੍ਰੀਆਂ ਦੇ ਗੁਣਾਂ ਦੀ ਹੋਰ ਪਰਖ ਕਰਨ ਲਈ' 
ਰਾਜਾ ਆਪਣੇ ਕਰਝ ਮਿਤ੍ਰਾਂ ਨੂੰ ਮਹਿਲ ਵਿਚ ਖਾਣੇ ਉੱਤੇ ਸੱਦੇ । ਰਸੋਈ ਦਾ ਕੌਮ ਅਡਰੋ ਅੱਡਰਾ' 
ਦੋਹਾਂ ਇਸਤ੍ਰੀਆਂ ਦੇ ਸਪੁਰਦ ਕਰ ਦਿੱਤਾਂ ਜਾਵੇ । ਪਹਿਲੇ ਦਿਨ ਇਹ ਕੰਮ ਰਾਣੀ ਦਾ ਹੌਂਵੇ ਅਤੇ 
ਦੂਜੇ ਦਿਨ 'ਕੌਗਨ ਦਾਸੀ" ਦਾ । 

ਝੂਠੀ ਰਾਣੀ ਨੇ ਰੋਟੀ ਬਨਾਣ ਵਿਚ ਅਜਿਹਾ ਕੁਚੱਜ ਵਿਖਾਇਆ ਕਿ ਜਦੋ ਉਹ ਰੋਟੀ 
ਮਿਤ੍ਰਾਂ ਅਗੇ ਪਰੋਸੀ ਗਈ ਤਾਂ ਰਾਜੇ ਸ਼ਰਮ ਨਾਲ ਆਪਣਾ ਸਿਰ ਨੀਵਾਂ _ਕਰ ਲਿਆ । ਦੂਜੇ ਦਿਨ 
ਰਸੋਈ ਦਾ ਕੌਮ “ਕੌਗਨ ਦਾਸੀ” ਦੇ ਸਪੁਰਦ ਹੋਇਆ । 

ਉਹ ਸਵੇਰ ਸਾਰ ਉਠੀ ਅਤੇ _ਅਸ਼ਨਾਨ ਕੀਤਾ । ਸੁੱਚੇ ਮਨ ਅਤੇ ਸਰੀਰ ਉਸ ਰਸੋਈ 
ਵਿਚ ਪ੍ਰਵੇਸ਼ ਕੀਤਾ । ਆਪਣੇ ਵਾਲਾਂ ਦਾ ਉਸ ਨੇ ਜ੍ੜਾ ਕਰ ਲਿਆਂ ਅਤੇ ਉੱਤੇ ਇਕ ਰੁਮਾਲ- 
ਦੇ ਲਿਆਂ । ਰਸੋਈ ਉਸ ਨੇ ਗੰਗਾ ਜਲ ਨਾਲ ਧੁਵਾਈ । ਉਸ ਨੇ ਪੌਲੋ ਪੌਲੋਂ ਹਥੀ' ਪੱਥਰ ਨਾਲ 
ਮਸਾਲੋਂ ਕੱਟੇ ਅਤੇ ਪੀਠੇ ਹੱਏ ਚੌਲਾਂ ਦਾ ਆਟਾ ਗ੍ੰਨ੍ਹ ਕੇ ਕੋਲ ਰਖ ਲਿਆ । ਉਸ ਨੇ ਕਬੂਤਰਾਂ 
ਦਾ ਸ਼ੌਰਬਾ ਬਣਾਇਆ ਅਤੇ ਮੱਛੀ ਤੋਂ ਕਈ ਤਰ੍ਹਾਂ ਦੇ 'ਸ.ਲਨ । ਫਿਰ ਉਸ ਨੇਂ ਖੋਏ ਵਿਚ ਖੰਡ 
ਪਾ ਕੇ ਕਲਾਕੰਦ ਬਣਾਏ । ਜਦੋਂ ਇਹ ਥਾਲ ` ਵਿਚ ਰੱਖੋਂ ਗਏ, ਤਾਂ ਇਹਨਾਂ ਦੀ ਸੁਗੈਧ ਨਾਲ ਹੀ' 


190 


ਭੁਖ ਲਗ ਆਉਦੀ ਸੀ। ਫਿਰ ਉਸ ਨੇ ਦੂਜ ਦੇ ਚੰਨ ਦੀ ਸ਼ਕਲ ਦਾ ਇਕ ਕੇਕ ਪਕਾਇਆ, 
`ਜਿਸ ਨੂੰ ਚੰਦਰ ਪੂਲੀ ਆਖਦੇ ਹਨ । ਸੁਨਹਿਰੀ ਪਿਆਲਿਆਂ ਵਿਚ ਵਧੀਆਂ ਸਵਾਦ ਅਤੇ ਖਸ਼ਬੂ 
ਵਾਲੋਂ ਸ਼ਰਬਤ ਰੱਖੋ ਗਏ । ਇਕ ਪਕਵਾਨ ਜਿਸ ਨੂੰ ਖੀਰ ਪੂਲੀ ਆਖਦੇ ਹਨ ਅਤੇ ਜਿਸ ਦੇ ਵਿਚ 
ਖੰਡ ਵਾਲਾ ਖੋਇਆ ਰੱਖਿਆ ਜਾਂਦਾ ਹੈ ਉਹ ਵੀ ਉਸ ਤਿਆਰ ਕੀਤਾ, ਜਿਹੜਾ ਬਹੁਤ ਸਵਾਦੀ ਸੀ 
ਅਤੋ ਬਹੁਤ ਪਸੈਦ ਕੀਤਾ ਗਿਆ । ਫਰਸ਼ ਨੂੰ ਸਾਫ਼ ਕਰਕੇ ਅਤੇ ਧੋ ਕੇ ਉਸ ਉੱਤੇ ਖਾਣ ਲਈ 
ਚੌਕੀਆਂ ਰਖੀਆਂ ਗਈਆਂ । 

ਉਸ ਨੇ ਸ਼੍ੰਦਰ ਸ਼ਾਲੀ ਚੌਲ ਸੁਨਹਿਰੀ ਥਾਲਾਂ ਵਿਚ ਪਾਏ ਅਤੇ ਪਾਸਿਆਂ ਉੱਤੇ ਸੁਹਣੀ 
ਤਰ੍ਹਾਂ ਕਟ ਕੋ ਨਿੰਬੂ ਰੱਖੋ ਤਾਂ ਜੋ ਭੋਜਨ ਦਾ ਸਵਾਦ ਹੋਰ ਵਧੇ । ਸੁਨਹਿਰੀ ਪਿਆਲਿਆਂ ਵਿਚ 
ਰਬੜੀ ਅਤੇ ਦਹੀ" ਵੀ ਰਖਿਆ । ਇਕ ਸੁਨਹਿਰੀ ਥਾਲ ਵਿਚ ਛਿਲਕੇ ਲਾਹ ਕੇ ਪੱਕੇ ਕੇਲੇ ਰੱਖੋ 
ਗਏ । ਸੁਨਹਿਰੀ ਭ'ਡਿਆਂ ਵਿਚ ਠੰਢਾ ਪਾਣੀ ਪਾ ਮ੍ਰੌਹ ਹਥ ਧੌਣ ਲਈ ਵਖਰਾ ਰਖਿਆ ਗਿਆਂ । 
ਉਸਨੇ ਖੁਸ਼ਬੂਦਾਰ ਕੱਥੇ ਨਾਲ ਸੁੰਦਰ ਪਾਨ ਬਣਾਏ ਅਤੇ ਇਨ੍ਹਾਂ ਨੂੰ ਇਕ ਸੁਨਹਿਰੀ ਪਾਨਦਾਨ 
ਵਿਚ ਰਖਿਆ । # 

ਇਹ ਸਾਰਾ ਕੁਝ ਮੁਕਾ ਕੇ ਉਹ ਕੁਝ ਚਿਰ ਰਸੋਈ _ਵਿਚ ਬੈਠੀ ਰਹੀ । 

ਪਰੀਖਿਆ ਏਥੇ _ਨਹੀਂ' ਮੁੱਕੀ ਸਗੋਂ ਚਲਦੀ ਰਹੀ 1 ਲੱਛਮੀ ਪੂਜਾ ਦੀ_ਰਾਤ ਨੂੰ ਜਿਸ ਨੂੰ 
- ਜਗਰਾਤੋਂ ਵਾਲੀ ਰਾਤ ਵੀ ਆਖਦੇ ਹਨ, ਫਸਲਾਂ ਦੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ । ਉਸ 
ਰਾਤ ਰਾਜੇ _ਨੇ ਵਜ਼ੀਰ ਦੀ ਸਲਾਹ ਉੱਤੇ ਰਾਣੀ ਅਤੇ ਕੱਜਲ ਰੇਖਾ ਦੌਹਾਂ ਨੂੰ ਕਿਹਾ ਕਿ ਉਹ 
'ਵਿਹੜੋਂ ਨੂੰ ਚਿਤ੍ਰਾਂ ਨਾਲ ਸਜਾਉਣ । ਰਾਜੇ ਨੇ ਕਿਹਾ, '“ਮੌਰੇ ਕੁਝ ਮਿਤ ਵੀ ਆਉਣਗੇ ਇਸ 
ਲਈ ਚਿਤ੍ਰਾਂ ਨੂੰ ਸ਼ੁੱਦਰ ਬਨਾਉਣ ਲਈ ਪੂਰਾ ਜਤਨ ਕਰੋ ।'' ਝੂਠੀ ਰਾਣੀ ਨੇ ਕਾਂ ਅਤੇ ਘੋਗੜ 
ਦੀਆਂ ਲਤਾਂ ਬਣਾ ਦਿੱਤੀਆਂ ਅਤੇਂ ਸਾਰਸ ਦੋ ਪੈਰ ਚਿੰਨ੍ਹ, ਸ੍ਰ“ ਦੇ ਬੀ ਦਾ ਗੁਦਾਮ ਅਤੇ ਮਕਈ 
ਦੀਆਂ ਛਲੀਆਂ । 

ਕੱਜਲ ਰੇਖਾ ਲੇ ਕੀ ਅਤੇ ਕਿਸ ਤਰ੍ਹਾਂ ਚਿਤ੍ਰਿਆ ? ਉਸ ਨੇ ਵਧੀਆ ਸ਼ਾਲੀ ਚੌਲਾਂ ਦੀ ਮੁਠ 
ਪਾਣੀ ਵਿਚ ਰਖੀ ਜਿੰਨਾਂ ਚਿਰ ਉਹ ਚੰਗੀ ਤਰ੍ਹਾਂ ਨਰਮ ਨਾ ਹੋ ਗਈ । ਫਿਰ ਉਨ੍ਹਾਂ ਨੂੰ ਧੋ ਕੇ 
ਪੱਥਰ ਉਤੇ ਕੁੱਟਿਆ । ਇਨ੍ਹਾਂ ਤੋ“ ਉਸ ਚਿਟੀ ਪਤਲੀ ਲੇਵੀ ਬਣਾ ਲਈ । ਸਭ ਤੋਂ“ ਪਹਿਲਾਂ 
-ਉਸ ਨੇ ਆਪਣੇ ਮਾਤਾ ਪਿਤਾ ਦੇ ਚਰਨ ਬਣਾਏ, ਜਿਨ੍ਹਾਂ ਦੀ ਉਸ ਦੇ ਮਨ ਵਿਚ ਸਭ ਤੱ“ ਉੱਚੀ 
ਥਾਂ ਸੀ ।ਫਿਰ ਉਸ ਨੇ ਦੋ ਐਨ ਭੰਡਾਰ ਬਣਾਏ, ਪਰ ਇਹ ਵੀ ਧਿਆਨ ਰਖਿਆ ਕਿ ਉਨ੍ਹਾਂ ਨੂੰ 
ਜਾਂਦੇ ਰਸਤਿਆਂ ਉੱਤੇ ਫਸਲਾਂ ਦੀ ਦੇਵੀ ਦੇ ਪੈਰ ਚਿੰਨ੍ਹ ਹੌਣ । ਥੋੜੀ ਥੋੜੀ ਵਿਥ ਉਤੇ ਉਸ ਨੇ 
ਮੰਜੀ ਦੀਆਂ ਮੌਜਰਾਂ ਜਿਹੜੀਆਂ ਦਾਣਿਆਂ ਦੇ ਭਾਰ ਨਾਲ ਪੂਰੀ ਤਰ੍ਹਾਂ ਲਿਫੀਆਂ ਹੋਈਆਂ ਸਨ ਬਣਾ 
'ਦਿੱਤੀਆਂ । ਫਿਰ ਉਸ ਨੇ ਕੈਲਾਸ਼ ਪਰਬਤ ਵਿਚ ਮਹਾਨ ਦੇਵਤਾ ਸ਼ਿਵਜੀ ਅਤੇ ਉਸਦੀ ਪਤਨੀ 
ਦਾ ਮਹਿਲ ਬਣਾਇਆ । ਕਮਲ ਫੂਲ ਦੇ ਇਕ ਪੱਤ੍ਰ_ ਦੇ ਵਿਚਕਾਰ ਉਸ ਨੇ ਵਿਸ਼ਨੂੰ ਅਤੇ ਲਛਮੀ 
'ਇੱਕਠੇ ਬੈਠੇ ਬਣਾਏ । ਇਕ ਰਥ ਵਿਚ ਜਿਸ ਨੂੰ ਸ਼ਾਹੀ ਹੰਸ ਖਿਚ ਰਿਹਾ ਜੀ, ਉਸ ਨੇ ਮਨਸ਼ਾਂ 
ਦੇਵੀ ਦਾ ਚਿਤ੍ਰ ਬਣਾਇਆ ਜਿਸ ਤੋਂ” ਸਾਰੀਆਂ ਜਿੱਤਾਂ ਟ੍ਰਦੀਆਂ ਹਨ । ਫਿਰ ਉਸ ਨੇ ਚੁੜੇਲਾਂ 


191 


ਦੇ ਚਿਤ੍ਰ ਬਣਾਏ ਅਤੋਂ ਸਿੱਧਾਂ ਦੇ, ਜਿਹੜੇ ਤੰਤ੍ਿਕ ਰੀਤੀਆਂ ਨਾਲ ਕਰਾਮਾਤਾਂ ਕਰਦੇ ਹਨ, ਅਤੇ 
ਫਿਰ ਅਕਾਸ਼ ਦੀਆਂ _ਅਪਸਰਾਵਾਂ ਦੇ ਬਿਰਖਾਂ ਦਾ ਇਕ ਝੁੰਡ ਬਣਾ ਕੇ ਹੇਠਾਂ ਉਸ ਨੇ ਬਨਦੇਵੀ . 
ਦਾ ਚਿਤ੍ਰ ਬਣਾਇਆ । ਫਿਰ ਉਸ ਨੇ ਰੱਖਿਆ ਕਾਲੀ ਬਣਾਈ, ਜਿਹੜੀ ਦੇਵੀ ਸਾਨੂੰ ਸਾਰੇ ਖਤ- ` 
ਜ਼ਿਆਂ ਤੋ“ ਬਚਾਉ'ਦੀ_ਹੈ । ਫਿਰ ਉਸ ਨੇ ਯੋਧਾ ਦੇਵਤਾ ਕੱਤਕ ਅਤੇ ਲੌਖਕ ਦੇਵਤਾ ਗਨੌਸ਼ 
ਆਪਣੇ ਵਾਹਨਾਂ ਸਮੇਤ ਬਣਾਏ । ਅਤੇ ਫਿਰ ਬੜੇ ਸੁੰਦਰ ਤਰੀਕੇ ਨਾਲ ਰਾਮ, ਸੀਤਾ ਅਤੇ ਲਛਮਣ 
ਬਣਾਏ । ਮਹਾਨ ਰਥ ਪੁਸ਼ਪਕ ਹਵਾਈ ਜਹਾਜ਼ ਵੀ ਉਸ ਦੇ ਚਿਤ੍ਰਾਂ ਵਿਚ ਬਣਿਆ ਹੋਇਆ ਸੀ । 
ਚਿਤ੍ਰਾਂ ਦੀ ਇਸ ਲੰਮੀ ਪੈਕਤੀ ਵਿਚ ਜਮ ਅਤੇ ਇੰਦਰ ਦੇਵਤਾ ਵੀ ਸਨ । ਨ 

ਫਿਰ ਉਸ ਨੇ ਸਮੁੰਦਰ ਬਣਾਇਆ, ਸੂਰਜ ਅਤੇ ਚੰਨ ਅਤੇ ਅਖ਼ੀਰ ਵਿਚ ਜੈਗਲ ਦੇ ਵਿਚ- 
ਕਾਰ ਇਕ ਪ੍ਰਰਾਨਾ ਢਹਿ ਰਿਹਾ ਮੌਦਰ ਇਸ ਦੇ ਔਦਰ ਇਕ ਮਰੇ ਹੋਏ ਰਾਜਕ੍ਰਮਾਰ ਦਾ ਚਿਤਰ 
ਜੀ। ਉਸ ਨੇ ਸਭ ਦੇ ਚਿਤ ਬਣਾਏ ਸਵਾਏ ਆਪਣੇ । ਸੂਈਆਂ ਵਾਲਾ ਰਾਜਕੁਮਾਰ ਅਤੇ ਉਸ 
ਦੋ ਦਰਬਾਰੀ ਸਭ ਉਥੇ ਸਨ, ਪਰ ਉਸ ਦਾ ਆਪਣਾ ਕੋਈ ਚਿਤ੍ਰ ਨਹੀਂ“ ਸੀ । ਜਦੋਂ” ਚਿਤ ਚਿਤਰਣ 
ਹੋ ਗਿਆ ਤਾਂ ਉਸਨੇ ਪਵਿੱਤ ਘਿਓ ਨਾਲ ਇਕ _ਦੀਪਕ ਬਾਲਿਆ ਅਤੇ ਧਰਤੀ ਉੱਤੇ ਸਿਰ 
ਰਖ ਕੇ ਮਥਾ ਟੇਕਿਆ । 

ਰਾਜਾ ਆਪਣੇ ਮਿੱਤ੍ਰਾਂ, ਵਜ਼ੀਰਾਂ ਅਤੇ ਹੌਰ ਅਫ਼ਸਰਾਂ ਸਮੋਤ ਪਹਿਲਾਂ ਆਪਣੀ ਰਾਣੀ ਦੇ 
ਬਣਾਏ ਚਿਤ੍ਰ ਵੇਖਣ ਗਿਆ ਅਤੇ ਫਿਰ ਕੱਜਲ ਰੇਖਾ ਦੋ । ਉਨ੍ਹਾਂ ਸਾਰਿਆਂ ਨੇ ਸਰਬ ਸੰਮਤੀ 
ਨਾਲ ਇਹ ਸਿੱਟਾ ਕੱਢਿਆ ਕਿ ਉਹ ਕਿਸੇ ਉੱਚੇ ਘਰ ਦੀ ਧੀ ਸੀ । ਇਸਤਰ੍ਹਾਂ ਕਈ ਪ੍ਰੀਖਿਆਵਾਂ 


_ ਹੁੰਦੀਆਂ ਰਹੀਆਂ । 


ਹੁਣ ਕੁੜੀ ਕਈ ਵਾਰ ਤੌਤੇ ਕੌਲ ਜਾਂਦੀ ਹੈ ਅਤੇ ਉਸ ਦੇ ਕੌਲ ਰੋ ਕੇ ਆਪਣਾ ਦਿਲ 
ਰੌਲਾ ਕਰਦੀ ਹੈ, ਉਹ ਪੰਛੀ ਤੋਂ ਆਪਣੇ ਪਿਤਾ ਅਤੇ ਵੀਰ ਬਾਰੇ ਪ੍ਰਸ਼ਨ ਪੁਛਦੀ ਹੈ ਤੇ ਆਖਦੀ 
ਹੈ “ਦਸ, ਮੋਰੇ ਦੁਖ ਕਦੋ' ਕੱਟੇ ਜਾਣਗੇ ।'' 

“ਰੇ ਪੰਛੀ, ਮੇਰੇ ਆਉਣ ਤੋਂ ਪਿੱਛੋਂ ਜੌ ਕੁਝ ਮੇਰੇ ਪਿਤਾ ਦੇ ਘਰ ਵਾਪਰਿਆ ਹੈ, ਉਹ 
ਸਭ ਮੈਨੂੰ ਦਸ । ਮੇਰੇ ਮਾਪਿਆਂ ਦਾ ਕੀ ਹਾਲ_ ਹੈ ? ਮੈਨੂੰ ਪਰਦੇਸਾਂ ਵਿਚ ਘਣੇ ਦੁਖ ਭੋਗਦਿਆਂ 
ਦਸ ਵਰ੍ਹੇ ਹੋ ਗਏ ਹਨ । ਇਸ ਸਾਰੇ ਸਮੇ ਵਿਚ ਮੈਨੂੰ ਉਨ੍ਹਾਂ ਨੂੰ ਇਕ ਵਾਰ ਵੇਖਣ ਦਾ ਵੀ ਸੁਭਾਗ 
ਪ੍ਰਾਪਤ ਨਹੀਂ” ਹੋਇਆ ।' 

ਮੇਰਾ ਛੋਟਾ ਵੀਰ ਮੈਨੂੰ ਪ੍ਰਾਣਾਂ ਤੋਂ ਪਿਆਰਾ ਸੀ । ਹੁਣ ਮੈ ਉਸ ਦਾ ਮੁਖੜਾ ਕਦੀ ਕਦੀ 
ਸੁਪਨੇ ਵਿਚ ਹੀ ਵੇਖਦੀ ਹਾਂ । ਦਿਹ ਸਭ ਕੁਝ ਮੋਰੇ ਮੱਥੇ ਉਤੇ ਲਿਖਿਆ _ਸੀ, ਮੈ ਇਸ ਤੱ 
ਬਚ ਕਿਵੇਂ ਸਕਦੀ ਸਾਂ । ਮੇਰੇ ਪਿਤਾ ਨੇ ਮੈਨੂੰ ਜੰਗਲ ਵਿਚ ਦੇਸ਼ ਨਿਕਾਲਾ ਦੇ ਦਿੱਤਾ । ਹੇ ਚਤੁਰ 
ਪੈਛੀ ! ਤੂੰ ਸਤਜੁਗ ਤੋ“ ਇਸ ਸੰਸਾਰ ਵਿਚ ਹੈ' । ਮੈਨੂੰ ਸੱਚ ਸੱਚ ਦਸ, ਮੇਰੇ ਉਤੋਂ" ਦੁਖਾਂ ਦਾ 
ਭਾਰ ਕਦੋਂ ਟਲੋਗਾ ।”” 

ਪੋਛੀ ਦਾ ਜਵਾਬ : 

“ਰੇ ਨਾ ਮੁਟਿਆਰੇ ! ਹੋਰ ਵਿਰਲਾਪ ਨਾ ਕਰ । ਡੂੰਘੀ ਰਾਤੇ ਮੈ" ਉਹ ਸਭ ਕੁਝ ਤੈਨੂੰ ਦਸ 
ਦਿਆਂਗਾ ਜੋ ਤ੍ਰੰ ਜਾਨਣਾ ਚਾਹੁੰਦੀ ਹੈ” ।”” 


ਅਕਅਲਕ-===<<੨<੨=====ਗ=ਰਲ===> 


192 


ਜਦੋਂ ਅੱਧੀ ਰਾਤ ਲੰਘ ਗਈ ਤਾਂ ਕੁੜੀ ਨੌ ਪੰਛੀ ਨੂੰ ਉੱਚੀ ਸਾਰੀ ਅਵਾਜ਼ ਮਾਰੀ ਅਤੇ 
ਕਿਹਾ “ਰਾਤ ਬਹੁਤ ਲੰਘ ਗਈ ਹੈ । ਮੇਰੇ ਸਨੇਹੀਆ, ਕੀ ਤ੍ਰੰ ਜਾਗਦਾ ਹੈ” ? ਕੁਝ ਦੇਰ ਨੂੰ 
ਪ੍ਰਭਾਤ ਹੋ ਜਾਵੇਗੀ ।” 

“ਮੇਰੇ ਪਿਤਾ ਦੇ ਘਰ ਬੇ-ਸ਼ੁਮਾਰ ਨੌਕਰ ਹਨ ਪਰ ਮੈਦੇ ਭਾਗਾਂ ਨੂੰ ਸੈੱ`'ਆਪ ਫਬੋ ਦਾਸੀ 
ਹਾਂ । ਮੋਰੇ ਪਿਤਾ ਦੇ ਘਰ ਬਹੁਤ ਵਧੀਆ _ਚਟਾਈਆਂ ਹਨ, ਕਲਾਮਈ ਤਰੀਕੇ ਨਾਲ ਬਣਾਈਆਂ 
ਹੋਈਆਂ । ਸੁੰਦਰ ਪਲੰਘ ਅਤੇ ਮੌਜੀਆਂ, ਪਰ ਖੌਟੇ ਕਰਮਾਂ ਨੂੰ ਮੈ” ਏਥੇ ਨੰਗੀ ਭੋਇ' ਉੱਤੇ ਸੋਢੀ 
ਹਾਂ। ਮੋਰਾ ਪਿਤਾ ਮੋਰੇ ਲਈ ਜਵਾਲਾ -ਦੇ ਰੈਗ ਦੀਆਂ ਰੇਸ਼ਮੀ _ਸਾੜ੍ਹੀਆਂ ਖਰੀਦਦਾ ਰੱਦ ਸੀ, 
ਪਰ ਏਥੇ ਮੈ ਛੋਟੀਆਂ ਅਤੇ ਮੋਟੀਆਂ ਪਿੰਡਾਂ ਦੇ ਜੁਲਾਹਿਆਂ ਦੀਆਂ ਉਣੀਆਂ ਹੋਈਆਂ, ਸਾੜੀਆਂ 
ਪਾਂਦੀ ਹਾਂ । ਪਿਆਰੇ ਪੰਛੀ, ਮੈ ਆਪਣੇ ਕੰਗਨ ਨਾਲ ਇਕ ਗੌਲੀਂ ਖਰੀਦੀ । ਉਹ ਰਾਣੀ ਬਣ 
ਕਈ ਰੋਕਈ ਉੱ.ਉਸਤੀ ਹਾਜੀਦੰ ਜਿਲਾ “ਵੈ; ਮਹਲੇ ਉਸਨ ਵਰ ਡੋੱ 
ਰਰਿੰਦਾ ਹੈ'। ਮੈਨੂੰ ਦਸ!! ਮੇਰੇ ਦੁਖਾਂ ਦੀ ਰਾਤ ਕਦੋਂ' ਬੀਤੇਗੀ !'' 

ਪੰਛੀ: 

“ਨਾ ਰੋ ਬੀਬੀ, ਵਿਰਲਾਪ ਨਾ ਕਰ । ਮੈ ਤੰਨੂੰ ਤੇਰੇ ਪਿਤਾ ਦੇ ਘਰ ਬਾਰੇਂ ਸਭ ਕੁੱਝ 
ਦਸਦਾ ਹਾਂ ।'” 

ਪਿਛਲੇ ਦਸਾਂ ਵਰ੍ਹਿਆਂ ਤੋ ਜਦੋ ਦਾ ਤੈਨੂੰ ਦੇਸ਼ ਨਿਕਾਲਾ ਮਿਲਿਆ ਹੈ, ਤੇਰਾ ਪਿਤਾ ਬਿਓਪਾਰ 
ਲਈ ਸਮੁੰਦਰੀ ਸਫ਼ਰ ਉੱਤੇ ਨਹੀਂ ਗਿਆ । ਇਹ ਦਸ ਸਾਲ ਤੇਰਾ ਪਿਤਾ ਇਕ ਵੱਡੇ ਦੂਖ ਦੇ 
ਪ੍ਰਛਾਵੇ' ਹੇਠਾਂ ਆਪਣਾ ਜੀਵਨ ਬਿਤਾਂਦਾ ਰਿਹਾ ਹੈ । ਦਿਨ ਰਾਤ ਹੰਝੂ ਵਹਾ ਵਹਾਂ ਕੇ ਉਹ 
ਨੇਤਰਹੀਨ ਹੋ ਗਿਆ ਹੈ । ਸ਼ਹਿਰ ਵਾਲੋਂ ਜਦੋਂ ਤੇਰੀ ਗਲ ਕਰਦੇ ਹਨ, ਤਾਂ ਰੋ ਪੈਂਦੇ ਹਨ । ਘਰ 
ਦੇ ਨੌਕਰ ਜਦੋ“ ਤੈਨੂੰ ਯਾਦ ਕਰਦੇ ਹਨ, ਤਾਂ ਕੰਮ ਛਡ ਬਹਿੰਦੇ ਹਨ । ਜਿਸ ਦਿਨ ਤੋਂ ਤੈਨੂੰ ਦੇਸ਼ 
ਨਿਕਾਲਾ ਮਿਲਿਆ ਹੈ, ਅਸਤਬਲ ਦੇ ਘੋੜੇ ਅਤੇ ਹਾਥੀ, ਜਦੋ” ਤੇਰਾ ਨਾਂ ਲਿਆ ਜਾਏ ਤਾਂ ਘਾਹ 
ਪਾਣੀ ਨੂੰ ਮੂੰਹ ਨਹੀਂ' ਲਾਂਦੇ । ਗ਼ਮ ਵਿੱਚ ਸੂਰਜ ਦਿਨੇਂ ਲਿਸ਼ਕਦਾ ਨਹੀਂ ਜਾਪਦਾ ਅਤੇਂ ਚੈਨ 
ਰਾਤ ਨੂੰ ਪੀਲਾ ਦਿਸਦਾ ਹੈ । ਜੈਗਲੀ ਪੋਛੀ ਬਿਰਖਾਂ ਦੀਆਂ ਟਾਹਣੀਆਂ ਉੱਤੇ ਬੈਠੇ ਆਪਣਾ 
ਸਭ ਤੋ ਉਦਾਸੀਨ ਗੀਤ ਗਾਉ'ਦੇ ਹਨ । ਕੋਈ ਦੀਪਕ ਉਸ ਸੰਦਰ ਮਹਿਲ ਦਾ ਅਨ੍ਹੈਰਾ ਨਹੀਂ 
ਮਿੱਟਾ ਸਕਦਾ । ਸੰਖੇਪ ਵਿਚ ਇਹ ਤੇਰੇ ਪਿਤਾ ਦੇ ਘਰ ਦੀ ਕਥਾ ਹੈ । ਦਸ ਸਾਲ ਲੰਘ ਗਏ ਹਨ, 
ਪਰ ਅਜੇ ਦੋ ਸਾਲ ਰਹਿੰਦੇ ਹਨ, ਜਿਨ੍ਹਾਂ ਵਿਚ ਤੂੰ ਦੁਖ ਭੋਗਦੀ ਰਹੇਗੀ । ਇਸ ਤੋਂ” ਪਿੱਛੋ 
ਤੋਰੇ ਕਰਮਾਂ ਵਿਚ ਸੁਖ ਲਿਖਿਆ ਹੈ । 

ਇਸ ਤਰ੍ਹਾਂ ਮੂਟਿਆਰ ਹਰ ਰਾਤ ਪੰਛੀ ਨਾਲ ਦੁਖ ਸੂਖ ਵੈਡਾਉ'ਦੀ ਹੈ । ਉਹ ਮੜ ਮੁੜ 
ਇਹ ਸਵਾਲ ਪੁਛਦੀ ਹੈ ਕਿ ਉਸ ਦੇ ਮਾੜੇ `ਦਿਨ ਕਦੋਂ ਪ੍ਗਣਗੇ । ਪੈਛੀ ਜਿੰਨਾਂ ਕਰ ਸਕਦਾ 
ਹੈ ਮਿੱਠੇ ਸ਼ਬਦਾਂ ਨਾਲ ਉਸ ਨੂੰ ਧੀਰਜ ਦਿੰਦਾ ਹੈ । ਇਸ ਤਰ੍ਹਾਂ ਕੁਝ ਦਿਨ ਹੌਰ ਲੰਘ ਗਏ । ਹੁਣ 
_ਇਕ ਹੌਰ ਘਟਨਾ ਹੋਈ । 

ਰਾਜਕਰਮਾਰ ਦਾ ਇਕ ਮਿਤਰ ਸੀ, ਜਿਹੜਾ ਇਸ ਵੇਲੇ ਉਸ ॥<-. 72. 


193 


ਹੋਇਆ ਸੀ । ਇਸ ਮਿਤ੍ਰ ਨੂੰ ਇਹ ਵਿਸਵਾਸ ਸੀ ਕਿ ਕੱਜਲ ਰੇਖਾ ਜ਼ਰੂਰ ਇਕ ਰਾਜਕ੍ਮਾਗੀ ਹੈ । 
ਉਰ ਉਸ ਦੀ ਸੰਦ੍ਤਾ ਅਤੇ ਉੱਤਮ ਗੁਣਾਂ ਤੋ ਏਨਾ ਪ੍ਰਭਾਵਤ ਸੀ ਕਿ ਉਹ ਪਰੇਮ ਨਾਲ ਝੁੱਲਾਂ ਹੋ 
ਗਿਆ । ਉਸ ਨੂੰ ਭਲੇ ਬੁਰੇ ਦੀ ਕੋਈ ਪਛਾਣ ਨਾ ਰਹੀ । ਦਿਨ ਰਾਤ ਉਹ ਇਹੀ ਵਿਉੱਤਾਂ . 
ਬਣਾਉ'ਦਾ ਰਹਿੰਦਾ ਕਿ ਕਿਸ ਤਰ੍ਹਾਂ ਦੋਸ ਸੁੰਦਰੀ ਨੂੰ ਉਸ ਥਾਂ ਤੋਂ ਆਪਣੇ ਮਹਿਲ ਵਿਚ ਲੈ ਜਾਵੇ 
ਅਤੇ ਓਥੇ ਉਸ ਨਾਲ ਵਿਆਹ ਕਰ ਲਵੇ । ਉਸ ਝੂਠੀ ਰਾਣੀ ਨੂੰ ਆਪਣੀ ਭੇਤਣ ਬਣਾ ਲਿਆ । 
ਸੂਈਆਂ ਵਾਲ/ ਰਾਜਕ੍ਰਮਾਰ ਵੀ ਹੁਣ ਕੱਜਲ ਰੇਖਾ ਤੋ“ ਏਨਾ ਮੋਹਿਆ ਗਿਆ ਸੀ ਕਿ ਉਸ ਨੇ 
ਦਰਬਾਰ ਵਿਚ ਜਾਣਾ ਬੰਦ ਕਰ ਦਿੱਤਾ ਅਤੇ ਉੱਸ ਨਾਲ ਕਦ ਜਨ ਅਲਪ“. 
ਖਾਨੇ ਵਿਚ ਹੀ ਵੜਿਆ ਰਹਿੰਦਾ । 

ਉਹ ਝੂਠੀ ਰਾਣੀ ਵੱਲੋ“ ਅਸਲੋਂ ਬੇਪਰਵਾਹ ਸੀ, ਜਿਹੜੀ ਫਿ ਨੂੰ ਆਪਣੇ ਨਾਲ ਬੜਾ 
ਅਨਿਆਂ ਸਮਝਦੀ ਸੀ ਅਤੇ ਕੱਜਲ ਰੇਖਾ ਡੂੰ ਮਹਿਲ ਵਿੱਚੋਂ” ਕਿਸੇ ਨਾ ਕਿਸੇ ਤਰ੍ਹਾਂ ਕੱਢਣ ਦੀਆਂ 
ਵਿਉੱਤਾਂ ਬਣਾਂਦੀ ਰਹਿੰਦੀ । ਰਾਜਕੁਮਾਰ ਦੇ `ਮਿਤ੍ਰ ਅਤੇ ਝੂਠੀ ਰਾਣੀ ਨੇ ਰੱਲ ਕੇ ਸਲਾਹ ਕੀਤੀ 
ਅਤੇ ਵਿਉੱਤਾਂ ਘੜੀਆਂ । ਉਨ੍ਹਾਂ ਨੂੰ ਇਹ ਵਿਸ਼ਵਾਸ ਸੀ.ਕਿ ਜੇ ਉਹ ਰਾਜਕੁਮਾਰ ਦੇ ਮਨ ਵਿਚ 
ਕੱਜਲ ਰੇਖਾ ਦੇ ਚਲਨ ਬਾਰੇ ਸ਼ਕ ਉਤਪੰਨ ਕਰਨ ਵਿਚ ਸਫਲ ਹੌ ਜਾਣ ਤਾਂ ਉਰ ਜ਼ਰੂਰ ਕੱਜਲ 
ਰੇਖਾ ਨੂੰ ਦੇਸ“ ਕੱਢ ਦੇਵੇਗਾ । 

ਕੱਜਲ ਰੇਖਾ ਇਕੱਲੀ ਇਕ ਕਮਰੇ ਵਿਚ ਸੌਦੀ ਸੀ । ਓਥੇ ਉਸ ਦਾ ਇਕੱਲਾ ਸਾਥੀ ਧਰਮ- 
ਮਤੀ ਪੰਛੀ ਹੀ ਹੁੰਦਾ । ਆਪਣੇ ਪਤੀ ਦੇ ਮਿਤ੍੍‌ ਦੀ ਸਲਾਹ ਨਾਲ ਝੂਠੀ ਰਾਣੀ ਨੇ ਕੱਜਲ ਰੇਖਾ 
ਦੇ ਕਮਰੇ ਦੇ ਰਾਹ ਵਿਚ ਸੰਧੂਰ ਦੀ ਵਿਕ ਪਤਲੀ ਤਹਿ_ ਖਿਲਾਰ ਦਿੱਤੀ । ਮਿਤਰ ਨੇ ਉਸ ਉੱਤੇ 
ਟ੍ਰ ਕੇ ਆਪਣੇ ਪੈਰਾਂ ਦੀਆਂ ਚਾਰ_ ਪੈੜਾਂ ਪਾ ਦਿੱਤੀਆਂ । ਇਨ੍ਹਾਂ ਪੈੜਾਂ ਤ“ ਇਹ ਪਤਾ ਲਗਦਾ 
ਸੀ ਕਿ ਰਾਤੀ” ਕੋਈ ਮਨੁਖ ਕਮਰੇ ਵਿਚ ਗਿਆ _ਅਤੇ ਬਾਹਰ ਆਇਆ ਹੈ । ਹੁਣ ਝੂਠੀ ਰਾਣੀ 
ਨੇ ਕੱਜਲ ਰੇਖਾ ਉੱਤੇ ਵਿਭਚਾਰ ਦਾ ਦੋਸ਼ _ਲਾਝਿਆ ਤੇ ਪ੍ਰਭਾਵਸ਼ਾਲੀ 'ਤਕਗੀਰ ਨਾਲ ਰਾਜਕੁਮਾਰ 
ਨੂੰ ਆਪਣੀ ਕਹਾਣੀ ਮੌਨਣ ਉੱਤੇ ਰਾਜ਼ੀ ਕਰ ਲਿਆ । ਮਿਤ ਨੇ ਵੀ ਉਸ ਦਾ ਸਾਥ ਦਿੱਤਾ ਅਤੇ 
ਜੌ ਕੁਝ ਉਸਨੇ ਕਿਹਾ ਸੀ ਉਸ ਦੀ ਪਰੌੜ੍ਹਤਾ ਕੀਤੀ । ਇਸ ਤਰ੍ਹਾਂ ਰਾਜਕੁਮਾਰ ਦੇ ਮਨ ਵਿਚ 
ਕੱਜਲੁ ਰੇਖਾ ਦੇ ਦੋਸ਼ ਬਾਰੇ ਵਿਸ਼ਵਾਸ ਹੋ ਗਿਆ । ਬੜੇ ਗੁਸੇ ਵਿਚ ਾਜਕੁਮਾਰ ਕਜਰੇਖਾ ਕੌਲ 


= ਗਿਆ ਅਤੇ ਉਸ ਕੋਲ” ਵਿਆਖਿਆ ਮੰਗੀ । 


। ਉਹ ਰੋ ਪਈ ਅਤੇ ਕਿਹਾ : 

।0ਵਿਬੱਲੀ ਆਪਣੇ ਕਰੇ ਵਿਚ ਸਾੱਢੀਰਾਂ।'ਹਾਏ ! ਮੇਰਾ ਡਾ ਵਰ ਕੋ, ਜਿ 
ਇਹ ਕਹਾਣੀ ਘੜੀ ਹੈ।'” 

“ਮੈਂ ਅਕਾਸ਼ ਦੇ ਫਰਿਸ਼ਤਿਆਂ ਨੂੰ ਆਪਣੇ ਆਚਰਣ ਬਾਰੇ ਗਵਾਹੀ ਦੇਣ ਲਈ ਆਖਦੀ 
ਹਾਂ । ਚੈਨ ਅਤੇ ਸਤਾਰੇ ਰਾਤੀ" ਜਾਗਦੇ ਸਨ ਅਤੇ ਜੌਂ ਕੁਝ ਹੋਇਆ ਉਨ੍ਹਾਂ ਵੇਖਿਆ ਹੈ । ਮੈ“ 
-<੬ਵੰ- “<< ਵਲ ਆਖਦੀ ਰਾਂ । ਤੋਤਾ ਮੋਰਾ 'ਗਵਾਹੇ ਹੈ । ਮੇਰੇ ਕਮਰੇ ਦਾ 

ਦੀਪਕ. ਨਿਰੋਤਰ ਬਲਦਾ 9 ਰਮਾ ਆਪਣੀਆਂ ''ਅੱਖਾਂ `ਖੁਲ੍ਹੀਆਂ ` ਰਖਦਾ 


194 


ਹੈ। ਮੈਂ ਇਸ ਨੂੰ ਗਵਾਹੀ, ਦੇਣ ਲਈ ਆਖਦੀ ਹਾਂ । ਮੈ ਰਾਂਤ ਨੂੰ ਆਪ ਗਵਾਹੀ ਦੇਣ ਲਈ 
ਆਖਦੀ ਰਾਂ । ਤੋਤਾ ਆਪਣੇ ਪਿੰਜਰੇ ਵਿਚ ਸਾਰੀ ਰਾਤ ਕਮਰੇ ਵਿਚ ਰਹਿੰਦਾ ਹੈ । ਉਸ ਨੇ 
ਆਪਣੇ ਸ਼ਾਹੀ ਦਰਬਾਰ ਵਿਚ ਮੰਗਵਾ ਲਵੇ ਅਤੇ ਜੋ ਕੁਝ ਉਹ ਜਾਣਦਾ ਹੈ, ਉਸ ਨੂੰ ਪੁੱਛੋ । ਉਸਨੂੰ 
ਸੱਚ ਦੱਜਣ ਦਿਓ 1 

ਤੋਤਾ ਆਪਣੇਂ ਸੁਨਹਿਰੀ ਪਿੰਜਰੇ ਵਿਚ ਸੀ । ਉਸ ਨੂੰ ਦਰਬਾਰ ਵਿਚ ਲਿਆਂਦਾ ਗਿਆ । 

(ਰੇ ਚਤੁਰ ਪੰਛੀ ! ਪ੍ਰਮਾਤਮਾ ਦੇ ਸਾਮਣੇ ਕਸਮ ਖਾ ਕੇ ਦਸ ਕਿ ਕੀ ਇਹ ਮੁਟਿਆਰ ਕਲ 
ਸਾਰੀ ਰਾਤ ਇਕੱਲੀ ਸੀ । ਦਸ ਇਹ ਇਸਤ੍ਰੀ ਪਵਿਤ੍ਰ ਹੈ ਕਿ ਨਹੀਂ । ਇਸ ਦਰਬਾਰ ਵਿਚ ਜਿੱਥੇ 
ਸਦਾ ਸਚ ਅਤੇ ਨਿਆਂ ਦੀ ਪਾਲਣਾ ਹੋਈ ਹੈ, ਸਚ ਬੋਲ ! ਅਸੀਂ ਤੈਨੂੰ ਗਵਾਹ ਮੰਨਦੇ ਹਾਂ ।” 

ਪੰਛੀ: 

ਹੋ ਰਾਜਕੁਮਾਰ, ਮੈਨੂੰ ਸਮਝ ਨਹੀਂ ਆਉਂਦੀ ਮੈ ਕੀ ਕਹਾਂ । ਜੋ ਕੁਝ ਕਲ ਰਾਤੀ" ਹੋਇਆ, 
ਮੈਨੂੰ ਯਾਦ ਨਹੀਂ । ਇਹ ਅਭਾਗਨ ਹੈ ਅਤੇ ਇਕ ਬੁਰੇ ਮੁਕੱਦਮੇ ਵਿਚ ਫਸਾਈ ਗਈ ਹੈ । ਇਸ 
ਗੱਲ ਇਹ ਦੋਸ਼ੀ ਹੈ, ਸੋ ਤੂੰ ਇਸ ਨੂੰ ਜੈਗਲ ਵਿਚ ਦੇਸ਼ ਨਿਕਾਲਾ ਦੇ ਦੇ। __ ` 

ਫਿਰ ਰਾਜਕ੍ਰਮਾਰ ਨੇ ਆਪਣੇ ਮਿਤ ਨੂੰ ਕਿਹਾ ਕਿ ਤੂੰ ਇਸ ਨੂੰ ਆਪਣੇ ਨਾਲ ਲੈ ਜਾ 
ਅਤੇ ਸਮੁੰਦਰ ਵਿਚ ਕਿਸੇ ਉਜਾੜ ਟਾਪ੍ਰ ਵਿਚ ਇਜ ਨੂੰ ਦੇਸ਼ ਨਿਕਾਲਾ ਦੇ ਦੇ । 

ਕਜਲ ਰੇਖਾ: 

“ਹੇ ਰਾਜਕੁਮਾਰ ! ਸੈਂ ਦਸ਼ਨ ਤੈਥੋਂ ਵਿਦਾ ਹੁੰਦੀ ਹਾਂ । ਅਜ ਤੋਂ' ਮੈ ਤੇਰੇ ਮਹਿਲਾਂ 
ਵਿਚ ਨਹੀਂ ਹੋਵਾਂਗੀ । ਹੋ ਮਾਨਯੋਗ ਰਾਜਕੁਮਾਰ ! ਮੈਨੂੰ ਕੁਝ ਦੇਰ ਲਈ ਆਪਣੀ ਸੇਵਾਦਾਰਨੀ 
ਰੋਣ ਦੇ ਨਾਤੇ ਯਾਦ ਕਰਨਾ । ਮੇਰੇ ਸਾਰੇ ਔਗੁਣ ਭੁਲ ਜਾਣੇ ਅਤੇ ਮਾਫ਼ ਕਰ ਦੇਣੇ । ਤਰਸੀ” 
ਬੇਸ਼ਕ ਮੈਨੂੰ ਭੁਲ ਜਾਣਾ, ਕੋਈ ਗਲ ਨਹੀਂ । ਸੈਰੀ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ 
ਉਹ ਮੈਨੂੰ ਕੇਵਲ ਇਕ ਵਾਰ ਮੇਰੀ ਮੌਤ ਵੇਲੋਂ ਤੁਹਾਡੇ ਦਰਸ਼ਨ ਕਰਨ ਦਾ ਸੁਭਾਗ ਬਖਸ਼ੋ । 
ਉਸ ਨੇ ਝੂਠੀ ਰਾਣੀ ਤੋਂ ਆਗਿਆ ਲਈ । ਉਸ ਦੀਆਂ_ਅੱਖਾਂ ਹੰਝੂਆਂ ਨਾਲ ਸਜਲ ਸਨ । 
ਹੰਝੂਆਂ ਕਰਕੇ ਉਸਨੂੰ ਰਾਹ ਵੀ ਨਹੀਂ ਦਿਸਦਾ ਸੀ , ਉਸ ਨੇ ਕਿਹਾ, ਮਾਨ ਯੋਗ ਰਾਣੀ, ਮੈ” ਬਹੁਤ 
ਗ਼ਲਤੀਆਂ ਕੀਤੀਆਂ ਹਨ । ਉਹ ਮਾਫ਼ ਕਰ ਦੇਣੀਆਂ । ਅਤੇ ਮੈਨੂੰ, ਜਿਹੜੀ ਕਦੀ' ਤੁਹਾਡੀ ਦਾਸੀ 
ਸੀ, “ਯਾਦ ਰਖਣਾ । [ 

ਉਸ ਲੇ ਤੋਤੇ ਤੋਂ ਵੀ ਆਗਿਆ ਲਈ । ਉਸ ਦੇ ਅਰੁਕ ਹੰਝੂ ਮੀਂਹ ਵਾਂਗ ਭੋਏ' ਉੱਤੇ ਪੈ ਰਹੇ 
ਸਨ । ਜਦੋਂ ਉਹ ਜਹਾਜ਼ ਉੱਤੇ ਆਈ, ਤਾਂ ਉਹ ਚੰਨ ਅਤੇ ਸੂਰਜ ਨੂੰ ਆਪਣੇਂ ਨਿਰਦੋਸ਼ ਹੋਣ ਦੀ 
ਗਵਾਹੀ ਦੇਣ ਲਈ ਆਖ ਰਹੀ ਸੀ । ਜ਼ਹਿਰੀ ਉਥੇ ਇਕੱਠੇ ਹੋ ਗਏ ਅਤੇ ਆਖ ਰਹੇ ਸਨ, 
''ਜ਼ੋਕ ! ਸ਼ੋਕ !_. 

ਇਹ ਬਹੁਤ ਬੜਾ ਸਮੁੰਦਰ ਸੀ । ਉਸਦਾ ਤਟ ਜਾਂ_ਸੀਮਾਂ ਕਿਧਰੇ ਨਹੀ” ਦਿਸਦੀ ਸੀ । 
ਜਹਾਜ਼ ਇਸ ਅਥਾਹ ਪਾਣੀ ਦੇ ਵਿਚਕਾਰ ਆ ਗਿਆ । ਫਿਰ ਸੂਈਆਂ ਵਾਲੇ ਰਾਜਕੁਮਾਰ ਦੇ ਮਿਤ੍ਰ 
ਨੰ ਮੁਟਿਆਰ ਨੂੰ ਕਿਹਾ “ਮੇਰਾ ਘਰ ਕੌਚਨ ਪੁਰ ਦਾ ਸ਼ਹਿਰ ਹੈ । ਸੈਟਾ ਪਿਤਾ ਵੱਡਾ ਆਦਮੀ ਹੈ 


135 


ਕਰੋੜਪਤੀ । ਮੇਰੇ ਤਬੇਲੇ ਵਿਚ ਬੇਸ਼ਮਾਰ ਹਾਥੀ _ਘੋੜੇ ਹਨ_। ਸਾਡੀਆਂ ਚਾਰਾਂਦਾ ਵਿਚ ਨ 
ਲਖ ਰਾਵਾਂ ਚਰਦੀਆਂ ਹਨ । ਸਾਡੀ ਦੌਲਤ ਬੇਅੰਤ ਹੈ 1 ਸਾਡੇ ਜਹਾਜ਼ਾਂ ਦੇ ਅਗਲੇ ਹਿੱਸੇ ਸੋਨੇ ਨਾਲ 
ਮੜ੍ਹੇ ਹੋਏ ਹਨ । _ ਜਾਡੇ ਸਰੋਵਰਾਂ ਦੇ ਵਿਚਕਾਰ ਐਸ਼ਗਾਹਾਂ ਹਨ 1 ਸਾਡੇ ਮਹਿਲ 
ਵਿਚ ਕੀਮਤੀ ਚਾਨਣੀਆਂ, ਪਰਦੇ. ਪਲੰਘ, ਮੰਜੇ ਅਤੇ ਹੋਰ ਵਡਮੁਲਾ ਸਾਮਾਨ ਹੈ । ਮੈ ਅਜੇ 
ਵਿਆਹਿਆ ਨਹੀਂ', ਕੇਵਾਰਾ ਹਾਂ । ਹੇ ਸੁੰਦਰੀ ! ਮੋਰੇ ਉੱਤੇ ਕਿਰਪਾ ਕਰ ਅਤੇ ਮੋਰੀ ਵਹੁਟੀ ਬਣਨਾ 
ਸਵੀਕਾਰ ਕਰਕੇ ਮੇਰੇ ਘਰ ਵਿਚਲਾ ਖੱਪਾ ਪੂਰ ਦੇ । ਮੇਰੇ ਘਰ ਦੋ ਸਾਰੇ ਨੌਕਰ ਅਤੇ ਦਾਸੀਆਂ 


ਤੇਰੀਆਂ ਇਛਾਵਾਂ ਪੂਰੀਆਂ ਕਰਨਗੇ । ਜੋ ਤੂੰ ਸਹਿਮਤ ਹੌਵੇ', ਤਾਂ ਮੈ“_ਜਹਾਜ਼ ਆਪਣੇ ਸੁੰਦਰ ਸ਼ਹਿਰ - 


ਵਲ ਮੋੜਾਂ । 
ਕੱਜਲ ਰੇਖਾ: 
ਤ੍ਰੰ ਰਾਜਕਮਾਰ ਦਾ ਮਿਤ੍ਰ ਹੈ । ਮੈ“ ਤੇ ਉਸਦੀ ਕੇਵਲ ਇਕ ਦਾਸੀ _ਹਾਂ । ਆਪਣੇ ਮੰਦੇ 
ਭਾਗਾਂ _ਕਰਕੇ ਮੈਨੂੰ ਦੇਸ਼ _ਨਿਕਾਲੇ ਦਾ ਹ੍ਕਮ ਹੈ । ਉਸ ਨੇ ਮੈਨੂੰ ਤੇਰੇ ਨਾਲ _ਘਲਿਆ ਸੀ, ਤਾਂ 
ਜੋ ਤੂੰ ਮੈਨੂੰ ਦੇਸ਼ੋਂ ਬਾਹਰ ਕੱਢ ਦੇਵੇ“ । ਇਕ ਰਾਜੇ ਦਾ ਪੁਤ੍ਰ ਹੋ ਕੇ ਤੈਨੂੰ ਇਕ ਦਾਸੀ ਨਾਲ ਵਿਆਹ 
-ਕਰਵਾਣ ਦੀ ਕੀ ਲੋੜ ਹੈ । 
ਰਾਜਕਰਮਾਰ: 
ਤੂੰ ਪਹਿਲਾਂ ਇਕ ਦਾਸੀ ਸੈ', ਪਰ ਹੁਣ ਮੈ ਤੈਨੂੰ ਆਪਣੀ ਰਾਣੀ ਬਣਾਵਾਂਗਾ । ਤੂੰ ਬਸ 
ਇਕ ਵਾਰ ਮੇਰੇ ਘਰ ਮਹਿਲੀ” ਵੜ, ਫਿਰ ਵੇਖੀ । 
ਮੇਰਾ ਮਹਿਲ ਸੌਨੇ ਨਾਲ ਚਮਕਦਾ ਹੈ । ਓਥੇ ਸੁੱਧ ਸੋਨੇ ਦੇ ਬਣੇ ਹੋਏ ਪਲੰਘ ਅਤੇ 
ਮੰਜੀਆਂ ਹਨ ਤੂੰ ਮੋਰੇ ਪਿਤਾ ਦਾ ਸ਼ਹਿਰ ਵੇਖ ਕੇ ਖੁਸ਼ ਹੋ ਜਾਏਗੀ । 
. ਮੁਟਿਆਰ: 
_ ਸੁਣ ਰਾਜਕੁਮਾਰ, ਮੇਰੇ ਦੁੱਖਾਂ ਦੀ ਕਹਾਣੀ । ਮੋਰੇ ਪਿਤਾ ਨੇ ਮੈਨੂੰ ਦੋਸ਼ੀ ਸਮਝ ਕੇ ਦੇਸ਼ 
ਦਿੱਤਾ ਹੈ । ਫਿਰ ਮੈ ਰਾਜੇ ਦੇ ਮਹਿਲਾਂ ਵਿਚ ਦਾਸੀ ਬਣ ਗਈ । ਹੁਣ ਉਸ ਨੇ ਮੈਨੂੰ 
ਦੋਸ਼ੀ ਕੇ ਦੇਸ਼ ਨਿਕਾਲਾ ਦਿੱਤਾ ਹੈ । ਹੁਣ ਮੈ' ਏਥੇ ਤੁਹਮਤ ਦੀ ਪੰਡ ਚੁੱਕੀ ਰੋਈ ਆਈ 
ਹਾਂ । ਤੇ ਮਨੂੰ ਇਨ੍ਹਾਂ ਡੂੰਘੇ ਪਾਣੀਆਂ ਵਿਚ ਰੌੜ੍ਹਦੇ । ਸ਼ਰਮ ਨਾਲ ਦਬੀ ਹੋਈ ਮੈ ਕਿਸ ਮਨ੍ਹਖ ਨੂੰ 
ਮੂਹ ਨਹੀ” ਵਿਖਾਵਾਂਗੀ । 
ਨੇ ਸੁੰਦਰ ਦੇ ਵਿਰਲਾਪ ਵਲ ਕੋਈ ਧਿਆਨ ਨਾ ਦਿੱਤਾ, ਸਗੋ ਜਹਾਜ਼ 
ਸਿੱਧਾ ਆਪਣੇ ਸ਼ਹਿਰ ਵਲ ਮੋੜਨ ਦਾ ਹੁਕਮ ਦਿੱਤਾ । ਉਹ ਫਿਰ ਇਹ ਕਹਿ ਕੇ ਰੋਣ ਲਗ ਪਈ 1 
“ਹਾਏ, ਇਸ ਮੰਦੇ ਸਮੇ ਮੇਰੇ ਮਾਪੇ ਕਿਥੇ _ਹਨ ? ਜੇ ਮੈਂ ਘਾਬਰ ਕੇ ਮਰ ਵ0 ਜਾਵਾਂ, ਤਾਂ ਇਸ 
` , "<॥ ੪੫੬੫ ੬ ਓ 089 ਅਪ ੨੮ 
॥ ਹਰ ਦਲ 
,ਕਿਸੇ ਪਿਛਲੇ ਜਨਮ ਦੇ ਪਾਪਾਂ ਬਦਲੋ ਮੈ ਦੁਖ ਭੋਗਣ ਲਈ ਜੰਮੀ ਹਾਂ, ਅਤੇ ਸਾਰੀ 


196 


ਉਮਰ ਬਿਪਤਾ ਭੋਗੀ ਹੈ । ਇਸ ਬਦਮਾਸ਼ ਆਦਮੀ ਨੇ ਅਜਿਹੇ ਵਿਅਕਤੀ ਦਾ ਬੁਰਾ ਕਰਨ 
ਲਈ ਰਥ ਚੁੱਕੇ ਹਨ ਜਿਹੜਾ ਪਹਿਲੇ ਹੀ ਮੋਇਆ ਹੋਇਆ ਹੈ । ਜੇ ਮੈ” ਪਵਿੱਤਰ ਇਸਤਰੀ ਹਾਂ, ਤਾਂ 
ਮੇਰੇ ਇਹ ਸ਼ਬਦ ਬੋਲਣ ਸਾਰ ਏਂਥੇ ਸਮੁੰਦਰ ਵਿਚ ਜਹਾਜ਼ ਹੇਠ ਰੇਤ ਆ ਜਾਵੇ 1 

ਇਕ ਦਮ ਡੰਘੇ ਸਮੁੰਦਰ ਵਿਚ ਰੇਤ ਪੈਦਾ ਹੋ ਗਈ ਅਤੇ ਜਹਾਜ਼ ਰੇਤ ਵਿਚ ਫਸ ਗਿਆ । 
ਕਪਤਾਨ ਅਤੇ ਮਲਾਹਾਂ ਸਭ ਨੇ ਕਿਹਾ, “ਇਹ ਇਸਤ੍ਰੀ ਚੁੜੇਲ ਹੈ । ਉਸ ਕਰਕੇ ਹੀ ਇਹ ਸਭ 
ਕੁਝ ਹੋਇਆ ਹੈ । ਇਸ ਤੋ ਖਲਾਸੀ ਕਰਾਣੀ ਚਾਹੀਦੀ ਹੈ ।'” 

ਰਾਜਕੁਮਾਰ ਆਪਣੇ ਆਦਮੀਆਂ ਹੱਥੋਂ” ਉਸ ਨੂੰ ਰੇਤ ਉੱਤੇ ਉਤਾਰ ਦੇਣ ਲਈ ਮਜਬੂਰ ਹ 
ਗਿਆ । ਉਸਦੇ ਜਹਾਜ਼ ਤੋ ਉਤਰਦਿਆਂ ਸਾਰ ਹੀ_ ਜਹਾਜ਼ ਫਿਰ ਤਰਨ ਲਗ ਪਿਆ । ਸੂਈਆਂ 
ਵਾਲੇ ਰਾਜਕੁਮਾਰ ਦੇ ਮਿਤ ਦਾ ਹੋਰ ਕੋਈ ਚਾਰਾ ਨਹੀਂ ਸੀ ਸਵਾਏ ਉਸ ਨੂੰ ਉਥੇ ਛਡ ਜਾਣ 
ਦੇ, ਭਾਵੇਂ ਉਸਦਾ ਦਿਲ ਬਿਲਕੁਲ ਨਹੀ' ਕਰਦਾ ਸੀ । ੍‌ 
__ ਆਓ ਹੁਣ ਗਲ ਦਾ ਰੁਖ ਕੱਜਲ ਰੇਖਾ ਤਂ ਰਤਨੇਸ਼ਵਰ ਬਿਓਪਾਰੀ ਵਲ ਮੌੜੀਏ । 

ਉੱਤੇ ਜੋ ਕੁਝ ਹੋਇਆ ਹੈ ਉਸ ਤੱ“ ਕੁਝ ਦਿਨ ਪਿੱਛੋਂ ਧਨੋਸਵਰ ਪੂਰਾ ਰੋ ਗਿਆ । 
ਫਿਰ _ਰਤਨੇਸ਼ਵਰ ਆਪਣੇ ਪਿਤਾਂ ਦੇ ਜਹਾਜ਼ ਲੈ ਕੇ ਬਿਓਪਾਰ ਲਈ ਸਮੁੰਦਰ ਦੇ ਸਫ਼ਰ ਲਈ 
ਗਿਆ । ਹੁਣ ਵਖ ਵਖ ਦੇਸ਼ਾਂ ਵਿਚ ਸਫਰ ਕਰਨ ਪਿੱਛੋਂ ਜਵਾਨ ਸੁਦਾਗਰ ਘਰ ਨੂੰ ਆ ਰਿਹਾ 
ਜੀ.। ਉਸਦੇ _ਜਹਾਜ਼ ਇਕ ਤੁਫਾਨ ਵਿਚ ਘਿਰ ਗਏ ਅਤੇ ਮਜਬੂਰੀ ਉਨ੍ਹਾਂ ਨੂੰ ਉਸ ਰੇਤਲੇ 
ਸਾਹਿਲੁ ਉੱਤੇ ਲੰਗਰ ਸੁਟਣਾ ਪਿਆ, ਜਿਥੇ ਕੱਜਲ ਰੇਖਾ ਮਰਨ ਕੈਢੇ ਸੀ । ਛੇ ਮਹੀਨੇ ਉਸ ਨੇ ਹਰਾ 
ਹਰਾ ਬੈੱਤ ਖਾਂ ਕੇ ਗੁਜ਼ਾਰਾ ਕੀਤਾ ਸੀ । ਰਾਤ ਲੰਘੀ ਤਾਂ ਸਵੇਰੇ ਜਵਾਨ ਸੌਦਾਗਰ ਨੇ ਉਸ ਇਕਾਂਤ 
ਰੇਤ ਵਿਚ ਇਕ ਸੁਰੰਦਰ ਲੜਕੀ ਵੇਖੀ । ਉਹ ਪਛਾਣ ਨਾ ਸਕਿਆ ਕਿ ਉਸ ਦੀ ਆਪਣੀ ਭੈਣੂ ਹੀ 
ਹੈ। ਅਤੇਂ ਨਾ ਕੱਜਲ ਰੇਖਾ ਨੇ ਆਪਣੇ ਭਰਾ ਨੂੰ ਪਛਾਣਿਆ ਕਿਉਕਿ ਉਸ ਨੇ ਓਦੋ” ਦਾ । ਘਰ 
ਛਡਿਆ ਹੋਇਆ ਸੀ ਜਦੋ ਅਜੇ ਚਾਰ ਵਰ੍ਹਿਆਂ ਦਾ ਹੀ ਸੀ । 

ਚੋਖਾ ਚਿਰ ਮਨਾਣ ਪਿੱਛੋਂ ਰਤਨੇਸ਼ਵਰ ਨੇ ਉਸਨੂੰ ਉਸਦੇ ਜਹਾਜ਼ ਵਿਚ ਆਉਣ ਅਤੇ ਉਸਦੇ 
ਨਾਲ ਉਸਦੇ ਘਰ ਜਾਣ ਲਈ ਰਾਜ਼ੀ ਕਰ ਲਿਆ । ਜਦੋ ਉਹ ਆਪਣੇ ਮਾਪਿਆਂ ਦੇ ਸ਼ਹਿਰ 
ਪਹੁੰਚੇ, ਤਾਂ ਕੱਜਲ ਨੂੰ ਇਕ ਦਮ ਪਤਾ ਲਗ ਗਿਆਂ ਕਿ ਇਹ ਤੇ ਉਨ੍ਹਾਂ ਦਾ ਆਪਣਾ ਹੀ ਹੈ। 
ਅਤੇ ਉਹ ਥਾਂ ਅਤੇ ਹੋਰ ਜੋ ਕਰਝ ਉਥੇ ਸੀ ਉਸ ਨੂੰ ਯਾਦ ਆ ਗਿਆ । ਪਰ ਉਸ ਨੇ ਨੂੰ 
ਕੁਝ ਨਾ ਦਸਿਆ, ਸਗੋ ਚੁਪ ਕਰਕੇ ਇਕਲੀ ਕਮਰੇ ਵਿਚ ਰੱਦੀ ਰਹਿੰਦੀ । ਤੇ 

ਹਾਥੀ ਅਤੇ ਘੋੜੇ ਤਾਂ ਪਹਿਲਾਂ ਵਾਂਗ ਹੀ ਤਬੇਲੇ ਵਿਚ ਹਨ, ਪਰ ਅਭਾਗਨ ਕੱਜਲ ਰੇਖਾ ਦੇ 
ਮਾਂਪੋ ਇਸ ਜਹਾਨ ਵਿਚ ਨਹੀਂ ਹਨ । "ਮਹਿਲ ਦੇ ਇਹ ਵੱਡੇ ਵੱਡੇ ਕਮਰੇ ਅਤੇ ਪਸਾਰ 


ਅੱਖਾਂ ਵਿਚ ਸਖਣੇ ਅਤੇ ਭਾਂ ਭਾਂ 'ਕਰਦੇ ਹਨ, ਕਿਉਕਿ ਮੇਰੇ ਮਾਪਿਆਂ ਨੇ ਇਹ ਸਦਾ ਲਈ ਛਡ , 
ਦਿੱਤੇ ਹੇਠ । ਏਥੇ ਇਸੋ'ਕਮਰੇ ਵਿਚ ਮੈ ਪਲੰਘ ਉੱਤੇ ਮਾਂ ਦੇ ਗਲ ਨਾਲ ਲਗ ਕੇ ਸੌੱਦੀ ਹੁੰਦੀ 
ਖਤ “ਜੀ ਆ ਕੀ" ਚਿਤ੍ਰ ਹੁੰਦੇ ਸਨ। 


ਔਰ `ਕਮਰਾ ਉਹ 'ਹੈਂ£ ਜਿਸ ਵਿੱਚੋਂ ਮੌਗੋ ਮਾਂ 'ਇਸ ਦੁਨੀਆਂ ਵਿਚ ਨਹੀਂ ਰਹੀ । ਮੇਰਾ ਪਿਤਾ 


1੧ 


ਇ 


197 


ਹੈਨਾਂ ਪਿਤਾ ਤੇ ਨਾ ਹੀ, ਉਹ ਤੌਤਾ ਹੈ ਜਿਸ ਨੰ ਮੈ” ਪਿਆਰ ਕਰਦੀ ਹੁੰਦੀ ਸਾਂ ।_ ਸਾਰੇ 
2. ਉ= ਅਉ ੫੫੦8 ਵੋ 


ਖਣਾ ਅਤੇ ਸੁੰਵਾ ਲਗਦਾ ਹੈ । ਜੇ ਤੂੰ ਅਜ ਮੈਨੂੰ ਆਪਣੀ ਸਵੀਕ੍ਤੀ ਦੇ ਦੇਵੇਂ ਤਾਂ ਮੈਂ ਕਲ ਹੀ 
ਤੇਰੇ ਨਾਲ ਵਿਆਹ _ਕਰ ਆ 4 ਕਅ੫2"<-੨ 
ਬੈਠਾ ਹਾਂ । ਮੈਂ ਆਪਣੇ ਰਿਸ਼ਤੇਦਾਰਾਂ ਅਤੇ ਮਨ੍ਹਾਂ ਨੂੰ ਸਦੇ ਲਿਆ ਹੈ । ਜਿਹੜੇ ਇਸ ਵੇਲੇ ਮਹਿਲ 
ਵਿੱਚ ਪਹੁੰਚੇ ਰੋਏ ਹਨ 1 ਪੁਜਾਰੀ ਵੀ ਤਿਆਰ ਹੈ,_ ਸਾਨੂੰ ਵਿਆਹ ਦੇ ਸਬੰਧਾਂ ਵਿਚ ਬੰਨ੍ਹ 
ਦੇਵੇ 1 ਬੈੱਤਾਂ ਵਾਲੋਂ ਵੀ ਆਪਣੇ`ਬੈੱਡ ਲੈ ਕੇ ਆਏ ਹੋਏ ਹਨ । ਹੁਣ ਤ੍ਰੱ ਮੈਨੂੰ ਵਿਆਹ ਦਾ 
ਬਚਨ ਦੇ ਕੇ ਆਪਣੇ ਆਪ ਨੂੰ ਸੁਖੀ ਬਣਾ ਲੈ । ਸਾਡੇ ਮਹਿਲ ਵਿਚ ਬਹੁਤ ਸਾਰੀਆਂ ਦਾਸੀਆਂ 
ਅਤੇ ਗੋਲੀਆਂ ਹਨ; ਉਹ ਸਾਰੀਆਂ ਤੋਰੀ ਹਰ ਇਿੱਛਾਂ ਪੂਰੀ ਕਰਨ ਲਦੀ ਤੇਰੀ ਸੇਵਾ ਵਿਚ 
। ਤਰ ਆਨੰਦ ਨਾਲ ਪਲੰਘ ਉੱਤੇ `ਲੋਟੀ ਰਹੀਂ, ਮੈ" ਪਾਨਦਾਨ ਵਿਚ” ਤੈਨੂੰ ਪਾਨ 
ਏ । ਉਹ ਵਧੀਆ ਸ਼ਾਲੀ ਚੌਲਾਂ ਦਾ ਭੋਜਨ ਸੌਨੇ ਦੇ ਥਾਲਾਂ ਵਿਚ ਪਾਂ ਕੇ ਦੇਣਗੀਆਂ । 
ਤ੍ਰੰ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਹੈ, ਪਰ ਮੋਰੀ ਇਕ ਸ਼ਰਤ ਹੈ । ਜੋ ਤੁੰ 
ਕਰ ਦੇਵੇ', ਤਾਂ ਮੈ" ਤੇਰੀ ਗਲ ਮੈਨ ਲਵਾਂਗੀ । ਮਦ ਗਲ 
_` ਤੂੰ ਮੇਰੇ ਨਾਲ ਸੰਜੋਗ ਜੌੜਨਾ ਚਾਹੁੰਦਾ ਹੈ', ਪਰ ਤੈਨੂੰ ਇਹ ਤੇ ਪੜਾ ਹੀ ਨਹੀ ਕਿ ਮੈ 
ਵਸ ਘਰਲੇ ਵਿਚੋਂ, ਅਤੇ ਮਰੇ ਮੇ ਕੋਣ ਹਲ। ਕੋਰ ਨ ਕਰ ਪਰਦੇ ਹੂ 


`ਜੀਵਨ ਸਾਥੀ ਬਨਾਣਾ ਚਾਹੁੰਦਾ ਹੈ” । ਖਵਰੇ ਮੈ” ਹਾਡੀ ਹੋਵਾਂ ਜਾਂ ਡੂਮ ਕਿਸੇ ਨੂੰ ਕੁਝ ਪਤਾ ਨਹੀਂ । 


ਇਸ ਤਰ੍ਹਾਂ ਸ਼ਸਤ੍ਰਾਂ ਦੀ ਉਲੰਘਣਾ ਕਰ ਰਿਹਾ ਹੋਵੇਗਾ, ਜਿਹੜੇ 
ਰੀ , ਜਿਹੜੇ _ਅਜਿਹੇ ਵਿਆਹ ਦੀ ਆਗਿਆ 


138 

ਰਤਨੋਸ਼ਵਰ: : 

ਹੋ ਸੁੰਦਰੀ ! ਤੇਰਾ ਮੁਖੜਾ ਚੈਦਰਮਾਂ ਵਾਂਗ ਚਮਕਦਾ ਹੈ । ਮਨੂੰ ਪਰਾ ਵਿਸਵਾਸ ਹੈ ਕਿ 
ਤ੍ਰੰ ਹਾਡੀ ਜਾਂ ਡੂਮ ਨਹੀਂ । ਮੈਨੂੰ ਦਸ ਦੇ, ਤੇਰੇ ਮਾਧੇ ਕੋਣ ਹਨ ਅਤੇ ਤੇਰਾ ਘਰ ਕਿਥੇ ਹੈ 1 ਤੂੰ 
ਉਸ ਇਕਾਂਤ ਸਮੁੰਦਰੀ ਰੇਤ ਵਿਚ ਕਿਸ ਤਰ੍ਹਾਂ ਆ ਗਈ ? ਇਸ ਸਭ ਕੁਝ ਦਾ ਥਹੁ ਪਤਾ ਮੈਨੂੰ 
ਦਸ ਦੇ । ਪਰ ਇਸ ਦਾ ਉਤਰ ਭਾਵੇ` ਕੁਝ ਵੀ ਹੌਵੇ, ਮੈ“ ਤੋਰੇ ਨਾਲ ਵਿਆਹ ਕਰਨ ਦਾ ਨਿਸਚਾ` 
ਕੀਤਾ ਹੋਇਆ ਹੈ । 

ਕੱਜਲਰੇਖਾ : ੧1. 

ਜੋ ਗੱਲਾਂ ਤੂੰ ਪੁਛਦਾ ਹੈ', ਉਨ੍ਹਾਂ ਦਾ ਉਤਰ ਮੇਰੇ ਕੌਲ ਨਹੀਂ' ਹੈ, ਕਿਉਂਕਿ ਆਪਣੇ ਦਸਵੰ 
ਸਾਲ ਤੋਂ ਘਰ ਨਾਲੋ” ਸਾਰਾ ਸਬੈਧ ਤਿਆਗ ਕੇ ਮੈਂ“ ਜੰਗਲਾਂ ਵਿਚ ਘ੍ਰੰਮ ਰਹੀ ਹਾਂ । ਪਰ ਸੂਈਆਂ 
ਵਾਲੇ ਰਾਜਕੁਮਾਰ ਦੇ ਮਹਿਲਾਂ ਵਿਚ ਇਕ ਤੌਤਾ ਹੈ, ਜਿਹੜਾ ਮੇਰੇ ਜੀਵਨ ਦੀ ਸਾਰੀ ਕਥਾ ਦਸੇਂਗਾ । 
ਇਹ ਪੌਛੀ ਹੀ_ਮੋਰਾ ਵਿਆਹ ਕਰਵਾਏਗਾ । ਜੋ ਤੂੰ ਵਿਆਹ ਕਰਨਾਂ ਚਾਹੁੰਦਾ ਹੈ ਤਾਂ ਇਸ ਪੰਛੀ 
ਨੂੰ ਏਥੇ ਲੈ ਆ ਅਤੇ ਫਿਰ ਸਭ ਕੁਝ ਦਾ ਫੌਸਲਾ ਹੋਂ ਜਾਵੇਗਾ । ਨ 

ਬਿਓਪਾਰੀ ਨੇ ਅਉ ਡਓਲ-੪<੦੫ ੭੪ 4੨ 
ਲਈ ਆਪਣੇ ਆਦਮੀ ਘੱਲੇ । ਸੋਨੇ _ ਅਤੇ ਹੀਰਿਆਂ ਦਾ ਭਰਿਆ ਹੋਇਆ ਇਕ ਜਹਾਜ਼ ਲੈ ਕੇ 

ਦੇ ਸ਼ਹਿਰ ਵਲ ਚਲ ਪਏ । 

ਆਜ ਨਿਕਾਲਾ ਦੇ ਕੇ ਸਰਈੀਆਂ ਵਾਲਾ ਰਾਜਕੁਮਾਰ ਜਿਵੇ ਪਾਗਲ 
ਹੋ ਗਿਆ । ਉਸ ਨੇ ਆਪਣਾ ਸ਼ਹਿਰ ਛਡ ਦਿੱਤਾ ਅਤੇ ਕਈ ਦੇਸ਼ਾਂ ਵਿਚ ਉਸ ਦੀ ਭਾਲ ਵਿਚ 
ਘੁਰੰਮਿਆ । ਉਹ ਇਕ ਦੇਸ਼ ਤੋਂ ਦੂਜੇ ਦੇਸ਼ ਅਤੇ ਇਕ ਸਮੁੰਦਰ ਤੋਂ ਦੂਜੇ ਸਮੁੰਦਰ ਪਰ ਇਹ 
ਸਭ ਨਿਸਫਲ । ਇਸ ਤਰ੍ਹਾਂ ਆਪਣੇ ਜਹਾਜ਼ ਵਿਚ ਉਸ ਕਈ ਥੱਕੇ ਹੋਏ ਦਿਨ ਅਤੇ ਰਾਤਾਂ ਲੋਘਾਏ । 
ਜਦੋਂ ਉਹ ਆਪਣੀ ਰਾਜਧਾਨੀ ਤੋ“ ਬਾਹਰ ਗਿਆ ਹੋਇਆ ਸੀ, ਤਾਂ ਰਤਨੇਸ਼ਵਰ ਵੱਲੋ” ਘੱਲੋੰ ਹੋਏ 
ਆਦਮੀ ਆਪਣਾ ਸੋਨੇ ਅਤੇ ਹੀਰਿਆਂ ਲਦਿਆ ਜਹਾਜ਼ ਲੈ ਕੇ ਆਏ । ਝ੍ਰਠੀ ਰਾਣੀ ਧਰਮ-ਮਤੀ 
ਪੰਛੀ ਦੀ ਭਾਰੀ ਕੀਮਤ ਦੇ ਲਾਲਚ ਵਿਚ ਆ ਗਈ ਅਤੋਂ ਉਹ ਉਨ੍ਹਾਂ ਕੋਲ ਵੇਚ ਦਿੱਤਾ। _ 

ਉਹ ਆਪਣੇ ਸੌਦੇ ਉੱਤੇ ਬੜੇ ਖੁਸ ਸਨ ਅਤੇ ਤੋਤਾ ਲੈ ਕੇ ਘਰ ਮੁੜ ਆਏ, ਫਿਰ ਰਤਨ੍ਸ਼ਵਰ 
ਨੇ ਢੋਲ ਮਾਰ ਕੇ ਇਹ ਏਲਾਨ ਕਰਵ' ਦਿੱਤਾ ਕਿ ਉਸਨੇ ਦੂਧ ਚਿਟੇ ਸਮੁੰਦਰ ਵਿੱਚ ਇਕ ਅਪਸਰਾ 
ਲਭ ਕੇ ਲਿਆਂਦੀ ਹੈ ਅਤੇ ਉਹ ਉਸ ਨਾਲ ਵਿਆਂਹ ਕਰੇਗਾ । ਅਗਲੇ ਦਿਨ ਲੋਕੀ” ਇਹ ਖਬਰ 
ਸੁਣ ਕੇ ਬੜੇ ਹੈਰਾਨ ਹੋਏ । ਫੇਲਾਨ ਦਾ ਸਭ ਤੋਂ ਵੱਧ ਅਸਚਰਜ ਹਿਸਾ ਦਹ ਸੀ_ ਕਿ ਇਕ ਅਣ- 
ਸਿਖਿਆ ਜੇਗਲੀ ਪੰਛੀ ਉਸ ਸਮੁੰਦਰੀ ਅਪਸਰਾ ਦੇ ਜੀਵਨ ਦੇ ਸਭ ਹਾਲ ਸਾਰੇ ਲੋਕਾਂ ਦੇ 
ਸਾਸ੍ਹਣੇ ਦੱਸੇਗਾ । ਇਹ ਆਕ੍ਸ਼ਤ ਕਰਨ ਵਾਲੀ ਖਬਰ ਜੁਣ ਕੇ ਸਾਰੇ ਵਰਗਾਂ ਦੇ ਲੋਕ ਬਿਓਪਾਰੀਂ 
ਦੇ ਘਰ ਇਕੱਠੇ ਹੋ ਗਏ । ਕਈ ਰਾਂਜੇ ਅਤੇ ਧਨਾਢ ਬਿਓਪਾਰੀ ਅਤੇ ਕੰ ੜਪਤੀ ਵੀ ਇਹ ਅਦਭੁਤ 
ਨਜਾਰਾ ਵੇਖਣ ਲਈ ਆ ਗਏ । 

ਸਮੇ ਸਿਰ ਸੋਨੇ ਦੇ ਪਿੰਜਰੇ ਵਿਚ ਇਕ ਤੋਤਾ ਦਰਸ਼ਕਾਂ ਦੇ ਸਾਮੁਣੇ ਲਿਆਂਦਾ ਗਿਆ, ਜਿਸ 
ਦੀਆਂ ਬਾਰੀਆਂ ਪੰਛੀ ਦੀ ਇੱਛਾ ਅਨੁਸਾਰ ਖੁਲ੍ਹੀਆਂ ਰਖੀਆਂ ਗਈਆਂ । 


199 
ਅਸੀਂ ਇਹ ਦਸਣਾ ਭੁਲ ਗਏ ਸਾਂ ਕਿ ਕਜਲੇ ਰੇਖ ਦਾ ਪਤੀ ਸੂਈਆਂ ਵਾਲਾ ਰਾਂਜਕੁਮਾਗ 
ਵੀ ਉਸ ਇਕੱਠ ਵਿਚ ਹਾਜ਼ਰ ਸੀ । ੫.“ 
ਇਸ ਸਥਿਤੀ ਵਿਚ ਤੌਤਾ ਪਿੰਜਰੇ ਦੇ ਵਿੱਚੋ ਨਿਕਲ ਕੇ ਉਸ ਦੀ ਛਤ ਉੱਤੇ ਆ ਬੈਠਾ ਅਤੇ 

ਉਹ ਕੱਜਲ ਰੇਖਾ ਦੇ ਵੌਸ ਅਤੇ ਹੋਰ ਗੱਲਾਂ ਬਾਰੇ ਇਸ ਤਰ੍ਹਾ ਕਥਨ ਅਰੌਭ ਕੀਤਾਂ :-- 
''ਮੇਰਾ ਨਾਂ _ਧਰਮ _ਮਤੀ_ (ਸ਼ੁਧ ਹਿਰਦੇ ਵਾਲਾ) ਹੈ । ਜਿਜ.ਤਰ੍ਹਾਂ-ਤੁਸੀਂ ਵੇਖ ਰਹੇ ਹੋ ਮੈ" 

ਵਿਕ ਤੌਤਾ ਹਾਂ । ਰੇ ਮਾਨਯੋਗ ਸਰੋਤਿਓ ! ਜੋ ਕੁਝ ਮੈ“ ਦੱਸਣ ਲਗਾਂ ਹਾਂ ਉਹ ਸੁਣੋ । 
. ਦੱਖਣੀ ਇਲਾਕੇ _ਵਿਚ ਇਕ ਬਿਓਪਾਰੀ ਰਹਿੰਦਾ ਸੀ, ਜਿਸ ਦਾ ਨਾਂ ਧਨੋਸਵਰ ਸੀ । ਉਹ 
ਕਤ ਪਤੀ ਸੀ । ਉਸ ਦਾ ਇਕ ਪੁੱਤਰ ਅਤੇ ਇਕ ਧੀ ਸੀ ਅਤੇ ਮਾਇਆ ਦੀ ਦੇਵੀ ਦੀ ਕ੍੍‌ਪਾ ਨਾਲ 
ਹਰ ਪਾਸੇ ਲਹਿਰ ਬਹਿਰ ਸੀ । ਕੁੜੀ ਦਸਾਂ ਵਰ੍ਹਿਆਂ ਦੀ ਸੀ । ਉਹ ਇਕ ਬੇਜੋੜ ਸੁੰਦਰੀ ਸੀ । ਜਦੋ“ 
ਉਹ ਮੁਸਕ੍ਰਾਂਦੀ ਸੀ, ਤਾਂ ਇਸਤਰ੍ਹਾਂ ਲਗਦਾ ਜਿਵੇ' ਹੀਰੇ ਮੋਤੀ ਚਮਕ ਰਹੇ ਹੋਣ । ਉਹ ਮੀਂਹ ਭਿੱਜੇ 
ਕਮਲ ਵਾਂਗ ਚਮਕਦਾ ਸੀ । ਕੂੜੀ ਜਨਮ ਤੋਂ ਹੀ ਅਭਾਗਣ ਸ਼ੀ ਅਤੇ ਆਪਣੇ ਜੀਵਨ ਵਿਤ_ਡੂੰ ਘ 
ਵਿਚ ਘਿਰ ਗਈ । ਇਕ ਦਿਨ ਬਿਓਪਰੀ ਨੇ ਮੈਥੋ ਪੁਛਿਆ ਕਿ ਇਸ ਲਈ ਯੌਗ ਵਰ ਕਿੱਥੋਂ 
ਲੱਤ ਗਾਂ । ਸੈ ਧਰਮ-ਮੜੀ ਪੰਛੀ ਹਾਂ ਅਤੇ ਆਪਣੇ ਨਾਂ ਦੀ ਪਾਲਣਾ ਕਰਦਾ ਹੋਇਆ ਮੈ“ ਕੇਵਲ 
ਸਚ ਹੀ ਬੋਲ ਸਕਦਾ ਸਾਂ । ਮੈ” ਉਸ ਦੀ ਕਿਸਮਤ ਦਾ ਟੇਵਾ ਲਾਇਆ, ਤਾਂ ਮੈਨੂੰ ਪਤਾ ਲਗਾ ਕਿਂ 

ਉਸ ਦਾ ਵਿਆਹ ਤੇ ਇਕ ਮਰੇ ਹੋਏ 'ਰਾਜਕੁਮਾਰ ਨਾਲ ਹੋਣਾ ਹੋ । 

ਬਾਰ੍ਹਾਂ ਸਾਲ ਲਗਾਤਾਰ ਉਹ ਡੂੰ ਘ ਦੁੱਖ ਭੌਗੇਗੀ । ਮੈ” ਇਹ ਵੀ ਲਭਿਆ ਕਿ ਜੋ ਬਿਓਪਾਰੀ 
ਇਸ ਕੁੜੀ ਨੂੰ ਆਪਣੇ ਮਹਿਲ ਵਿਚ ਰੱਖੋਗਾ ਤਾਂ ਉਹ _ਆਪ ਵੀ ਬੜੇ ਦੁਖ ਭੌਗੇਗਾਂ । ਇਸ ਲਈ 
ਮੈ ਉਸ ਨੂੰ ਸਲਾਹ ਦਿੱਤੀ ਕਿ ਉਹ ਇਸ ਕੈਨਿਆ ਨੂੰ `ਜੈਗਲ ਵਿਚ ਦੇਸ਼ ਨਿਕਾਲਾ ਦੇ ਦੇਵੇ । 
ਇਹ, ਇਕੋ _ਉਪਾ ਸੀ ਜਿਸ ਨਾਲ ਬਾਰ੍ਹਾਂ ਸਾਲਾਂ ਪਿੱਛੋ ਉਸ ਦੇ ਦੁਖ ਖਤਮ ਹੋ 
ਸਕਦੇ ਸਨ। ਮੇਰੇ ਸੁਝਾਓ ਦੇਣ ਉੱਤੇ _ਸੰਦਾਗਰ ਨੇ ਆਪਣੀ ਧੀ. ਨੂੰ `ਆਪਣੇ ਇਕ ਜਹਾਜ਼ 
ਉੱਤੇ ਚਾੜ੍ਹ ਲਿਆ ਅਤੇ ਸਫ਼ਰ ਵਿਚ_ ਮੈਨੂੰ ਵੀ ਨਾਲ ਲੈ ਗਿਆ । ਬਹੁਤ ਦੂਰ ਜਾਕੇ 
ਉਸ ਨੇ ਇਕ ਜੰਗਲ ਵੇਖਿਆ, ਜਿਸ ਵਿਚ ਮਹੂਆ ਦੇ_ਬਹੁਤ ਸਾਰੇ _ਬਿਰਖ ਸਨ । ਇਹ ਚੌਖੇ 
ਇਲਾਂਕੇ ਵਿਚ ਖਿਲਰਿਆ ਇਕ ਸੰਘਣਾ ਜੋਗਲ ਸੀ, ਜਿਸ ਦਾ ਕੋਈ ਹਦ ਬੰਨਾਂ ਨਹੀਂ” ਸੀ । ਤਿੰਨ 
ਦਿਨ ਕੁੜੀ ਨੇ ਕੁਝ ਨ ਖਾਧਾ । ਅਸਲ ਵਿਚ ਉਹ ਭੁਖ ਨਾਲ ਮਰਨ ਵਾਲੀ ਹੋ ਗਈ । ਪਿਤਾ ਉਸ 
ਨੂੰ ਇਕ ਪੁਰਾਨੇ ਮੰਦਰ ਕੌਲ ਛੱਡ ਕੇ ਆਪ ਪਾਣੀ ਲੈਂਣ ਗਿਆ । ਜਦੋ" ਪਿਤਾ ਚਲਾ ਗਿਆ, ਤਾਂ 
ਉਸ ਨੇ ਚਾਰੇ ਪਾਸੇ ਵੇਖਿਆ, ਫਿਰ ਮੈਦਰ ਦਾ ਬੂਹਾ ਖੋਲ੍ਹਿਆ ਅਤੇ ਐਦਰ ਵੜ ਗਈ । ਉਸ ਵੇਲੇ 
ਸੌਦਾਗਰ ਪਾਣੀ ਦਾ ਗਿਲਾਸ ਲੂੰ ਕੇ ਆ ਗਿਆ । ਉਸਨੇ ਉਸਨੂੰ ਉੱਚੀ ਸਾਰੀ ਅਵਾਜ਼ ਮਾਰੀ, 
ਪਰ ਉਹ ਤੇ ਮੰਦਰ ਦੇ ਵਿਚ ਕੈਦ ਸੀ_। ਦਰਵਾਜ਼ਾ ਖੁਲ੍ਹਦਾ ਨਹੀਂ ਸੀ । ਇਹ ਅਸਪਾਤ ਦਾ 
ਬਣਿਆ ਲਗਦਾ ਸੀ ਅਤੇ ਕ੍ਰੰਡੇ ਵੀ ਉਸ ਸਖ਼ਤ ਧਾਤ ਦੇ ਸਨ। ਇਸ ਲਈ ਸੌਦਾਗਰ ਲਈ 

ਆਪਣੀ ਲੜਕੀ ਉਥੇ ਛਡਕੇ ਘਰ ਮੁੜ ਆਉਣ ਤੋ” ਬਿਨਾ ਕੋਈ ਚਾਰਾ ਨਹੀ` ਸੀ ।'' 


300. 1. 


ਨ ਸਦ ਉਤਾਂਹ ਉਠ ਗਿਆ, ਅਤੇ ਜੁਬਾਰੇ ਦੀ ਛਤ ਉੱਤੇ ਬਹਿ ਕੇ ਇਹ. ਸੁਨੇਹਾ 
ਨੀਂ 7 ਜੀ ਪਾ 
ਪਰ “ਹੁਣ ਮੈ' ਕੱਜਲ ਰੇਖਾ ਤੋਂ ਸੂਈਆਂ ਵਾਲੇ ਰਾਜਕਰਮਾਰ ਵਲ ਵਿਸ਼ਾ ਬਦਲਦਾ ਹਾਂ । ਚੰਪਾ 
ਦੇ ਸਹਰ ਵਿਚੋ ਇਕ ਸੌਦਾਗਰ ਰਾਜਾ ਸੀ, ਜਿਸ ਦਾ ਨਾਂ ਹੀਰਾਧਰ ਸੀ । ਉਸ ਦਾ ਕੌਈ ਬੱਚ! 
ਨਹੀਂ' ਸੀ। ਉਸ ਨੂੰ ਔੌਤਰਾ ਔਖਦੇਂ ਸਨ । ਉਸ ਦੇ ' ਪਰ 'ਵਿਚ ਕੇਂਈ ਅਜਿਹਾ ਨਹੀਂ ਸੀ, 
ਜਿਹੜਾ ਉਸ ਦੇ ਮਰਨ ਪਿੱਛੋ` ਉਸ ਦੇ ਮਹਿਲ ਵਿਚ ਉਸ ਦੇ ਵੰਸ ਦਾ ਦੀਪਕ ਜਗਦਾ 'ਰਖਦਾ । 
: ਉਸ ਨੇ ਕਈ ਦੇਵਤਿਆਂ ਦੀ ਪੂਜਾ ਕੀਤੀ, _ਪਰ ਕਿਸੇ ਨੇ ਵੀ ਉਸ ਨੂੰ ਪੁੱਤਰ 
ਦਾਂਤ ਨਾ ਦਿੱਤੀ; ਜਿਸ ਲਈ ਉਹ ਅਰਦਾਸਾਂ ਕਰਦਾ ਸੀ । ਕੁਝ ਚਿਰ ਪਿੱਛੋਂ ਇਕ ' 
ਮਹਿਲ ਵਿਚ ਆਇਆ ਅਤੇ ਉਸ ਭਵਿਖ ਬਾਣੀ ਕੀਤੀ ਕਿ ਪ੍ਰਮਾਤਮਾਂ ਨੇ ਅਖੀਰ ਰਾਜੇ ਉਤੇ ਗ੍ਰਿਹ” 
ਕੀਤੀ ਹੈ ਤੇ ਛੋੜੀ ਉਸ ` ਨੂੰ ਬੱੜੀ ਸੁੰਦਰ ਅਤੇ ਗੁਣਾਂ ਵਾਲਾਂ ਪੁੱਤਰ ਬਖਸ਼ੇਗਾ । ਇਹ ਆਖ ਕੇ. 
ਸੰਨਿਆਸੀ ਨੇ ਉਸੇ ਨੂੰ ਇਕ ਅੰਬ ਦਿੱਤਾਂ ਅਤੇ ਕਿੱਹਾ ਕਿਂ ਰਾਣੀ ਇਸ ਨੂੰ ਖਾ ਲਵੇ । ਰਾਂਣੀਂ ਨੇਂ ਔਬ 
ਖਾਂ ਲਿਆ ਅਤੇ ਦਸਾਂ ਮੰਹੀਨਿਆਂ ਪਿੱਛੋਂ ਇਕ ਮੁਰਦਾ ਬਚੇ ਨੂੰ ਜਨਮ ਦਿੱਤਾ। 
``ਨਿਆਸੀ ਨੂੰ ਫਿਰ ਸਦਿਆ ਗਿਆ । ਉਸ ਨੇ ਸਲਾਹ ਦਿੱਤੀ ਕਿ ਰਾਜਾ ਮੁਰਦੇ ਬੱਚੇ ਦੇ, 
ਸਰੀਰ ਵਿਚ ਸੈਕੜੇ ਹ ਸੂਈਆਂ ਖੋਭ ਦੇਵੇ । ਇਸ ਤਰ੍ਹਾਂ ਉਸਦਾ ਨਾਂ ਸੂਈਆਂ ਵਾਲਾ ਰਾਜਕੁ। 
ਧੈ ਗਿਆ । ਇਸ_ ਤੱ ਪਿੱਛੋ ਸਨਿਆਸੀ_ ਨੇ ਰਾਜੇ ਨੂੰ ਕਿਹਾ ਕਿ ਉਹ ਉਸ ਨੂੰ ਜੋਗਲ ਵਿਚ 
ਇਕੱਲਾ ਹੀ ਰੱਖੇ । ਪ੍ਰ ਰੇ ਕੱ 
ਇਕ ਬਹੁਤ ਵਡੇ _ਜੈਗਲ ਦੇ ਵਿਚਕਾਰ ਫ਼ਰਾਉਣੇ ਇਕਾਂਤ ਵਿਚ ਇਕ ਮੌਦਰ ਬਣਾਇਆ 
ਗਿਆਂ ਅਤੇ ਮੁਰਦਾ ਰਾਜਕੁਮਾਰ _ ਨੂੰ ਇਸ ਵਿਚ ਰਖ ਦਿੱਤਾ ਗਿਆ । ਭਾਵੇ“ ਇਹ ਮੁਰਦਾ ਭੁੱਚਾਂ 
ਸੀ, ਪਰਮਾਤਮਾ _ਦੀ ਕਿਰਪਾ ਨਾਲ. ਇਹ ਵੱਡਾ ਹੋ ਕੇ ਚਮਕਦੇ ਚੈਨ ਵਾਂਗ ਸੰਦਰ ਨਿਕਲਿਆ । 
ਰਾਜਕੁਮਾਰ ਸਦਾ ਇਕ ਲਾਸ਼ ਵਾਂਗ ਪਿਆ ਰਹਿੰਦਾ,ਪਰ ਸਮੇ' ਅਨੁਸਾਰ ਉਸ ਦਾ ਸਰੀਰ ਉੱਨਤੀ 
ਕਰਕੇ ਜਵਾਨ ਹੋ ਗਿਆ । ਇਸ ਸਮੇ” ਕੱਜਲ ਰੇਖਾ ਓਥੇ ਪਹੁੰਚ ਗਈ । ਉਸ ਦੇ ਪਿਤਾਂ ਨੇ ਉਸ 
ਨੂੰ ਦੇਸ਼ ਨਿਕਾਲਾਂ ਦਿੱਤਾ ਹੋਇਆ ਸੀ, ਅਤੇ ਹੁਕਮ ਦਿੱਤਾ ਸੀ, ਕਿ ਇਕ ਮਰੇਂ ਹੋਏ ਆਦਮੀ ਨਾਲ 
ਵਿਆਹ ਕਰਨਾ ਉਸ ਦੋਂ ਖੋਟੇ ਕਰਮਾਂ ਵਿਚ ਲਿਖਿਆ ਸੀ । ਕੇ | 
ਉਹ ਭੁਬਾਂ ਮਾਰ ਕੇ ਰੋਂਦੀ ਅਤੇ ਉਸ ਦੇ. ਹੰਝੂਆਂ ਨਾਲ ਪੱਥਰ ਵੀ ਮੌਮ ਹੇ ਜਾਂਦੇ । 
ਅਸਲ ਵਿਚ ਉਸ ਨੇ ਆਪਣੇ ਪਤੀ ਦੇ ਸਰੀਰ ਨੂੰ _ਆਪਣੇ ਹੰਝੂਆਂ ਨਾਲ ਧੌ ਦਿੱਤਾ । ਸਤ ਦਿਨ” 
ਅਤੇ ਸਤ ਰਾਤਾਂ ਉਹ _ਰਾਜਕ੍ਰਮਾਰ ਦੀ ਮੌਜੀ ਉੱਤੇ ਬੈਠ ਕੇ ਉਸ ਦੇ ਸਰੀਰ ਵਿੱਚੋਂ ਸੂਈਆਂ 
ਚੁਗੱਦੀ ਰਹੀ । ਇਹ ਸਤ ਦਿਨ ਅਤੇ ਸਤ ਰਾਤਾਂ ਉਸ ਵਰਤ ਵੀ ਰਖਿਆ, ਅਤੇ ਅਣਵੇ' ਦਿਨ 
ਉਹ ਤਲਾ ਉੱਤੇ ਨਹਾਉਣ ਗਈ । ਉਸ ਦੀਆਂ ਅਖਾਂ ਵਿਚਲੀਆਂ ਦੋ ਸੂਈਆਂ ਉਸ ਅਡੋਹ 
ਰਹਿਣ ਦਿੱਤੀਆਂ ਅਤੇ ਜਿਸ ਦਵਾਈ ਨੇ ਉਸ ਨੂੰ ਸੁਰਜੀਤ ਕਰਨਾ ਸੀ, ਉਹ ਬਿਸਤਰੇ ਕੋਲ ਛਡ 
ਗਈ । ਠੀਕ ਉਸ ਵੇਲੋ ਸ਼ਹਿਰੋਂ ਇਕ ਆਦਮੀ ਆਇਆਂ, ਜਿਹੜਾ ਆਪਣੀ ਧੀ ਨੂੰ ਵੇਚਣਾ 


201 


ਚਾਹੁੰਦਾ ਸੀ । ਉਸ ਨੇ ਆਪਣਾ ਕੰਡਨ ਦੇ ਕੇ ਆਪਣੇ ਰਾਜਕੁਮਾਰ ਲਈ ਦਾਸੀ ਖਰੀਦ ਲਈ, 
ਪਰ ਦਾਸੀ ਰਾਣੀ ਬਣ ਗਈ ਅਤੇ ਉਹ ਆਪ ਉਸ ਦੀ ਦਾਸੀ ।'” 

ਪੰਛੀ ਨੇ ਫਿਰ ਇਕ ਇਕ ਕਰਕੇ ਉਹ ਸਾਰੀਆਂ ਗੱਲਾਂ ਦਸੀਆਂ, ਜਿਹੜੀਆਂ ਉਸ ਦੇ 
ਪਤੀ ਦੇ ਮਹਿਲ ਵਿਚ ਹੋਈਆਂ ਅਤੇ -ਸਾਰੇ ਅਤਿਆਚਾਰ ਜਿਹੜੇ _ਕੰਡਨ ਦਾਸੀ ਨੇ, ਜਿਹੜੀ 
ਹੁਣ ਰਾਣੀ ਬਣੀ ਬੈਠੀ ਸੀ, ਉਸ ਉਤੋ ਕੀਤੇ । ਪੰਛੀ ਨੇ ਸੂਈਆਂ ਵਾਲੇ ਰਾਜਕੁਮਾਰ ਦੇ ਮਿੱਤਰ 
ਦੀ ਸ਼ਰਾਰਤ ਕਰਕੇ ਜੋ ਕੁਝ ਵੀ ਹੋਇਆ ਉਹ ਵੀ ਦਸਿਆ ਅਤੇ ਨਾਲ ਹੀ ਇਹ ਕਿ ਕਿਵੇ“ ਉਸ .. 
ਦੇ ਕਪਟ ਕਰਕੇ ਰਾਜਕੁਮਾਰ ਦੀ ਅਕਲ ਉੱਤੇ ਪਰਦਾ ਪੈ _ਗਿਆ ਅਤੇ ਉਸ ਨੇ ਉਸ ਨੂੰ ਦੇਸ਼ 
ਨਿਕਾਲਾ ਦੇ ਦਿੱਤਾ । ਜਦ ਉਸ ਨੇ ਇਹ ਦਸਿਆ ਤਾਂ ਪੰਛੀ ਦੀਆਂ ਅੱਖਾਂ ਵਿਚ ਅਰੁਕ ਹੰਝੂ, 
ਵਗ ਪਏ ਅਤੇ ਉਸ ਦੀ ਅਵਾਜ਼ ਭਾਰੀ ਹੋ ਗਈ । ਇਹ ਬਦਮਾਸ਼ ਮਿਤ ਕੱਜਲ ਰੇਖਾ ਨਾਲ ਮਲ 
ਜ਼ੌਰੀ ਵਿਆਹ ਕਰਨਾ ਚਾਹ ਦਾ ਸੀ । ਪਰ ਕਿਉਕਿ ਉਹ ਆਪ ਸੜੀ ਸੀ, ਇਸ ਲਈ ਮਹਾਨ 
ਸਾਗਰ ਨੂੰ ਵੀ ਦਇਆ ਆ ਗਈ ਅਤੇ ਉਸ ਨੇ ਆਪਣੀ ਛਾਤੀ ਵਿਚ ਰੇਤ ਪੈਦਾ ਕੀਤੀ ।'” 

ਇਹ ਕਹਿ ਕੇ_ਪੰਛੀ ਹਵਾ ਵਿਚ ਉਡ ਗਿਆ ਅਤੇ _ਉਡਦਿਆ ਉਡਦਿਆਂ ਉਸ ਨੈ 
ਸਰੋਤਿਆਂ ਨੂੰ ਇਹ ਕਿਹਾ : 

''ਅਜ ਉਸ ਦੇ ਦੁੱਖਾਂ ਦਾ ਬਾਰ੍ਵਾਂ ਵਰ੍ਹਾ ਪੂਰਾ ਹੋ ਗਿਆ ਹੈ । ਰਤਨੌਸਵਰ, ਉਸ ਦਾ ਭਰਾ 
ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ ।' ਟਿਹ ਕਹਿ ਕੇ ਪੰਛੀ ਅਕਾਸ਼ ਵਿਚ ਅਲੋਪ ਹੋ ਗਿਆ । 

ਸੂਈਆਂ ਵਾਲਾ ਰਾਜਕੁਮਾਰ ਜਿਹੜਾ ਓਥੇ ਹੀ ਸੀ, ਪਹਿਲਾਂ ਇਹ ਨਹੀਂ ਜਾਣਦਾ ਸੀ ਕਿ 
ਕੱਜਲ ਰੇਖ ਮਰ ਗਈ ਹੈ ਜਾਂ ਜਿਉਂਦੀ ਹੈ । ਦੁਖ ਦੇ ਅਧੀਨ ਹੋ ਕੇ ਉਹ_ਸਾਚਿਆਂ ਦੇ ਸਾਮਣੇ 
ਹੀ ਰੋਣ ਲਗ ਪਿਆ । ਰਤਨੇਸ਼ਵਰ ਨੂੰ ਬੜੀ ਸ਼ਰਮ ਆਈ _। ਪਸਚਾਤਾਪ ਵਿਚ ਉਹ ਆਪਣੀ 
ਸ਼ਰਮ ਲੁਕਾਉਣ ਲਈ ਦਰਬਾਰ ਵਿੱਚੋ ਉਠ ਕੇ ਚਲਾ ਗਿਆਂ । 

ਬੜੀ ਸਜ ਧਜ਼ ਨਾਲ ਕੱਜਲ ਰੇਖਾ ਦਾ ਵਿਆਹ ਸੂਦੀਆਂ ਵਾਲੇ ਰਾਜਕੁਮਾਰ ਨਾਲ ਰੀਤ 
ਅਨੁਸਾਰ ਹੋਇਆ । ਕੁਝ ਦਿਨ ਉਹ ਉਥੇ ਰਹਿ ਕੇ ਆਪਣੇ ਸ਼ਹਿਰ ਮੁੜ ਆਇਆ । ਉੱਸ ਨੇ 
ਕੱਜਲ ਰੇਖਾ ਨੂੰ ਜਹਾਜ਼ ਵਿਚ ਲੁਕਾਈ ਰਖਿਆ ਅਤੇ ਆਪ ਇਕੱਲਾ ਹੀ ਮਹਿਲ ਵਿਚ ਦਾਖਲ 
ਹੋਇਆ । ਫਿਰ ਉਸ ਨੇ ਹੁਕਮ ਦਿੱਤਾ ਕਿ ਵਿਹੜੇ ਵਿਚ ਇਕ ਬਹੁਤ ਵੱਡਾ ਡੂਰੰਘਾ ਟੋਇਆ 
ਪੂਟਿਆ ਜਾਵੇ । ਝੂਠੀ ਰਾਣੀ-ਕੋਡਨ ਦਾਸੀ- ਇਸ ਦਾ ਕਾਰਣ ਜਾਨਣਾ ਚਾਹੁੰਦੀ ਸੀ । ਸੂਈਆਂ 
ਵਾਲੋ ਰਾਜਤੁਮਾਰ ਨੇ ਦਸਿਆ ਕਿ ਦਖਣੀ ਇਲਾਕੇ ਦਾ ਰਾਜਕੁਮਾਰ ਰਤਨੋਸਵਰ ਸ਼ਹਿਰ ਉੱਤੇ 
ਹੱਲਾ ਕਰਨ ਵਾਲਾ ਹੈ । ਉਹ ਜਹਿਰ ਨੂੰ ਲੁਟਣਾ ਚਾਹੁੰਦਾ ਹੈ 1 ਸੋ ਆਪਣੇ ਖਜ਼ਾਨੇ ਦੀਆਂ 
ਸਾਰੀਆਂ ਵਡਮੁਲੀਆਂ ਵਸਤਾਂ ਲੰ ਕੇ ਉਹ ਇਹ ਟੋਏ ਵਿਚ ਸ਼ਰਨ ਲੈਣਾ ਚਾਹੁੰਦਾ ਹੈ । ਕੰਡਨ 
ਦਾਸੀ ਨੇ ਜੋ“ ਇਹ ਸੁਣਿਆ ਤਾਂ ਹੌਰ ਕਿਸੇ ਗਲ ਦੀ ਉਡੀਕ ਕੀਤੇ ਬਿਨਾਂ ਜਾਂ ਹੋਰਨਾਂ ਦੀ 
ਰਇ ਪੁਛੇ ਬਿਨਾ ਆਪਣਾ ਗਹਿਣਾ ਗੱਟਾ ਲੈ ਕੇ ਹੋਰ ਸਭ ਤੋ' ਪਹਿਲਾਂ ਉਸ ਟੋਏ ਵਿਚ ਜਾ ਵੜੀ । 

ਫਿਰ ਰਾਜਕੁਮਾਰ ਵੱਲੋ ਇਸ਼ਾਰਾ ਹੋਣ ਉਤੇ _ਉਸ ਦੇ ਠੋਕਰਾਂ ਨੇ ਇਹ ਟੋਇਆ ਮਿੱਟੀ 


` ਨਾਲ ਭਰ ਦਿੱਤਾ 1 


206 


''ਇਲ੍ਹਾਂ ਵਲ ਵੇਖ । ਇਹ ਦੋ ਨਿਰਕਪਟ ਕਲੀਆਂ ਵਾਂਗ ਹਨ ਕਿਸੇ ਵੀ ਸੋਨੇ ਤ' ਬੇਹਦ 
ਮਹਿੰਗੇ । ਇਹ ਨਿਆਸਰੇ ਰਨ । ਮੇਰੇ ਪਿਆਰੇ ਪਤੀ, ਇਨ੍ਹਾਂ ਉੱਤੇ ਦਇਆ ਕਰਕੇ ਹੌਰ ਵਿਆਹ 
ਨਾ ਕਰਨਾਂ । ਸੋਕਣ ਬੜੀ ਖਤਰਨਾਕ ਚੀਜ਼ ਹੈ । ਜੇ ਤੂੰ ਹੋਰ ਤੀਵੀਂ ਕਰ ਲਈ, ਤਾਂ ਮੋਰੇ ਬੱਚੇ ਬੜਾ 
ਦੁਖ ਭੋਗਣਗੇ । ਉਸ ਲਈ ਮੋਰੇ ਬਚੋ ਕੈਡਿਆਂ ਵਾਂਗ ਹੋਣਗੇ, ਜਿਨ੍ਹਾਂ ਨੂੰ ਉਹ ਸਭ ਤੋਂ ਪਹਿਲਾਂ 
ਕੱਢਣਾ ਚਾਹੇਗੀ ।”' 

ਪਿਆਰੇ ਪਤੀ !_ ਮੈ” ਤੈਨੂੰ ਇਕ ਸੌਕਣ ਦੀ ਕਹਾਣੀ ਸੁਣਾਂਦੀ ਹਾਂ । “ਓਸ ਤਲਾ ਦੇ 
ਦੱਖਣ ਵਲ ਹੀ _ਜਲ-ਬਿਰਖ ਦੀ ਪਤਿਆਂ ਵਾਲੀ ਟਹਿਣੀ ਵਿਚ ਇਕ ਕਬੂਤਰ ਅਤੇ ਉਸ ਦੀ 
`ਕਬੂਤਰੀ ਨੇ ਆਪਣਾ ਆਲ੍ਹਣਾ ਬਣਾਇਆ ਹੋਇਆ ਸੀ । ਉਹ ਦਿਨ ਰਾਤ ਇਕੱਠੇ ਬੈਠੇ ਮਿੱਠੀ 
ਮਿੱਠੀ ਗੁਟਰ ਗੂੰ ਗੁਟਰ ਗੇ ਕਰਦੇ ਰਹਿੰਦੇ ਅਤੇ ਇਕ ਦੂਜੇ ਦੀ ਸੰਗਤ ਦਾ ਅਨੰਦ ਮਾਣਦੇ । ਇਸ 
ਤਰ੍ਹਾਂ ਲਗਦਾ ਸੀ_ਕਿ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਦੁਖ ਕੀ ਹੁੰਦਾ ਹੈ । ਇਸਤਰ੍ਹਾਂ ਉਹ 
ਕਈ ਸਾਲ ਰਹਿੰਦੇ ਰਹੇ । ਫਿਰ ਇਕ ਮੰਦੇ ਦਿਨ ਕਬੂਤਰੀ ਦੋ ਆਂਡੇ ਛਡ ਕੇ ਮਰ ਗਈ । ਕਬੂਤਰ 
ਨੂੰ ਆਂਡਿਆਂ ਦੇ ਬੜਾ ਵਖਤ ਪਿਆਂ । ਉਹ ਇਕ ਪਲ ਲਈ ਵੀ ਆਲ੍ਹਣਾ ਨਾ ਛਡ ਸਕਦਾ । 
ਸਗੋ ਦਿਨ ਰਾਤ ਆਂਡਿਆਂ ਉਤੇ ਬੈਠਾ ਰਹਿੰਦਾ । ਇਨ੍ਹਾਂ ਨੂੰ ਛਡ ਨਹੀਂ” ਸੀ ਸਕਦਾ ਕਿ ਕੋਈ 
ਬਲਾ ਨਾ ਪੈ ਜਾਵੇ, ਇਸਤਰ੍ਹਾਂ ਨਾ ਤੇ ਉਹ ਆਪਣੀ ਖੁਰਾਕ ਖਾਣ ਬਾਹਰ ਜਾ ਸਕਦਾ, ਨਾ ਇਕ 
ਪਲ ਰਾਤ ਸੌ" ਸਕਦਾ । 

“ਬੜੇ ਧਿਆਨ ਨਾਲ _ਆਡਿਆਂ ਉਤੇ ਬੈਠ ਬੈਠ ਕੇ ਅਖੀਰ ਇਕ ਦਿਨ ਉਸ ਨੇ ਵੇਖਿਆ 
ਕਿ ਉਨ੍ਹਾਂ ਵਿੱਚੋਂ ਦੇ ਬੱਚੇ ਨਿਕਲ ਆਏ ਹਨ । ਇਕ ਮਦਦਗਾਰ ਸਾਥੀ ਦੀ ਅਣਹੋਂਦ ਕਰਕੇ 
ਕਬੂਤਰ ਇਕੱਲਾ ਅਤੇ ਬੜਾ ਦੁਖੀ ਸੀ ।”” 

“ਬਾਹਰ ਖ਼ੁਰਾਕ ਲੈਣ ਕੌਣ ਜਾਏਗਾ ਅਤੇ ਆਲ੍ਹਣੇ ਦੀ ਰਾਖੀ ਕੌਣ ਰਹੇਗਾ ?' ਆਪਣੇ 
ਆਪ ਨੂੰ ਬਿਲਕੁਲ ਬੇਵਸ ਵੇਖ ਕੇ ਕਬੂਤਰ ਨੂੰ ਆਪਣੀ ਅਤੇ ਆਪਣੇ ਬਚਿਆਂ ਦੀ ਜਾਨ ਬਚਾਉਣ 
ਦਾ ਹੋਰ ਕੋਈ ਤਰੀਕਾਂ ਨਹੀਂ` ਸੀ ਦਿਸਦਾ, ਸਵਾਏ ਇਸ ਦੇ ਕਿ ਉਹ ਹੋਰ ਸਾਥੀ ਬਣਾ ਲਵੇ । 
ਕੁਝ ਚਿਰ ਪਿੱਛੋ" ਓਸ ਨੋ ਇੰਵ ਹੀ ਕੀਤਾ । 

“ਕਬੂਤਰ ਨੇ ਨਵੀਂ ਕਬ੍ਰਤਰੀ ਨੂੰ ਕਿਹਾ 'ਮੈ“ ਬਾਹਰ ਖੁਰਾਕ `ਢੂਡਣ ਚਲਿਆ ਹਾਂ । ਤੂੰ 
ਇਥੋ ਰਹੀ" ਅਤੇ ਬਚਿਆਂ ਨੂੰ ਆਪਣੀ ਛਾਤੀ ਦੇ ਨਿਘ ਨਾਲ ਆਰਾਮ ਵਿਚ ਰਖੀ । ਮੈ“ ਇਨ੍ਹਾਂ ਨੂੰ 
ਬੜੋਂ ਦੁਖਾਂ ਨਾਲ ਪਾਲਿਆ ਹੈ । ਇਨ੍ਹਾਂ ਦਾ ਚੰਗੀ ਤਰ੍ਹਾਂ ਧਿਆਨ ਰੱਖੀਂ । ਜਦੋਂ“ ਵੱਡੇ ਹੋਣਗੇ 
ਤਾਂ ਫਿਰ ਇਹ ਤੇਰੀ ਸੇਵਾ ਕਰਨਗੇ` । ਲੌਕੀ ਛੋਟੇ ਪੌਦਿਆਂ ਨੂੰ ਬੜੇ ਧਿਆਨ ਨਾਲ ਪਾਲਦੇ ਹਨ 
ਪਰ ਜਦੋ" ਉਹ ਵੱਡੇ ਹੋ ਜਾਂਦੇ ਹਨ ਤਾਂ ਮਿੱਠਾ ਫਲ ਦਿੰਦੇ ਹਨ ।'' 

” ਕਬੂਤਰੀ ਨੂੰ ਇਹ ਸਿਖਿਆ ਦੇ ਕੇ ਕਬੂਤਰ ਖੁਰਾਕ ਦੀ ਭਾਲ ਲਈ _ਊਡ _ਗਿਆ । 
-ਕਬੂਤਰੀ ਨੇ ਹੁਣ ਇਸ ਤਰ ਸੌਚਿਆ।'__'-“ . ੪ 
੧੨੬ ਂ ਦੁਸ਼ਮਣ ਸੌਕਣ ਇਹ ਦੇ ਕੰਡੇ ਮੇਰੇ ਰਾਹ ਵਿਚ ਛਡ `ਕੇ ਮਰ ਗਈ ਹੈ । ਜਦੋਂ ਇਹ 
ਵੱਡੇ ਹੋਂ ਗਏ, ਮੋਰੀ ਕਿਸਮਤ ਵਿਗੜ ਜਾਏਗੀ 1 3860 6 ੪੮" ਅਰ 


207 


“ਇਹ ਕਿੱਥੇ ਕਿਸੇ .ਸ਼ੁਣਿਆਂ ਹੈ ਕਿ ਸੌਕਣ ਦਾ ਪੁੱਤਰ ਧੀ ਹਮਦਰਦ ਅਤੇ ਦਿਆਲੂ 
ਰੋਇਆ ਹੋਵੇ, ਮੈਨੂੰ `ਡਰ ਹੈ ਕਿ ਅਖੀਰ ਵਿਚ ਮੇਰੇ ਲਈ ਦੂਖ ਹੋਣਗੇ । ਜਦੋਂ ਮੈਂ ਆਪ ਮਾਂ 
-ਬਣਾਂਗੀ ਤਾਂ ਕੁਦਰਤੀ ਹੀ ਇਹ ਮੇਰੇ ਬਚਿਆਂ ਦੇ ਦੁਸ਼ਮਣ ਹੋਣਗੇ । ਇਨ੍ਹਾਂ ਕਰਕੇ ਘਰ ਵਿਚ 
ਹਰ ਵੇਲੇ ਝਗੜੇ ਹ੍ਰੈਦੇ ਜ਼ਿਹਾ ਕਰਨਗੇ । ਇਨ੍ਹਾਂ ਨੂੰ ਸੰਭਾਲ ਕੇ ਰਖਣਾ ਮੇਰੀ ਕਿੱਡੀ ਮੂਰਖਤਾ ਹੈ । 
ਇਹ ਤੇ ਸੱਪਾਂ ਨੂੰ ਦੁੱਧ ਨਾਲ ਪਿਲਾਣ ਵਾਂਗ ਹੋਵੇਗਾ । ਮੈਂ ਆਪਣੇ ਬੂਹੇ ਉੱਤੇ ਕਿਉ ਮੁਸੀਬਤ ਖੜੀ 
ਕਰ ਲਵਾਂ ? ਮੰਨੂੰ ਦੁਸ਼ਮਣ ਨੂੰ ਆਪਣੇ ਹਥਾਂ ਨਾਲ ਮਾਰਨਾ ਚਾਹੀਦਾ ਹੈ । ਜਦੋ” ਮੋਰਾ ਪਤੀ ਖੁਰਕ 
ਲੌ ਕੇ ਘਰ ਮੁੜਦਾ ਹੈ, ਤਾਂ ਠੀਕ ਗਲ ਤਾਂ_ਇਹੀ ਹੈ ਕਿ ਅਸੀਂ” ਦੋਵੇ ਹੀ_ਇਹ_ ਆਪੋ ਵਿਚ 
ਵੰਡੀਏ । ਜੇ ਇਹ ਜਿਉੱਦੇ ਰਹੋ ਤਾਂ ਇਹ ਮੋਰੇ ਮੂਹ” ਖੁਰਾਕ ਖੋਹਣਗੇ । ਅਜਿਹੇ” 
ਦੁਸ਼ਮਣਾਂ. ਨੂੰ `ਜੀਉੱਦਾ ਨਹੀਂਰਹਿਣ_ਦੋਣਾ ਚਾਹੀਦਾ । ਮੈਨੂੰ ਆਪਣੀ _ਚੰਝ ਨਾਲ ਇਨ੍ਹਾਂ 
ਦੋਹਾਂ ਮਨਹੂਸ ਜੀਆਂ_ਦੇ ਸਿਰ ਲਾਹ ਸੁਟਣੇ ਚਾਹੀਦੇ ਹਨ, ਜਿਹੜੇ ਕਿਸੇ ਅਗਿਆਤ ਥਾਂ 
ਤੋਂ ਉਹ ਸਭ ਨਿਆਮਤਾਂ ਖੋਹਣ ਆ ਗਏ ਹਨ ਜਿਹੜੀਆਂ ਅਸੀਂ ਆਪਣੀ ਮਿਹਨਤ ਨਾਲ ਇਕੱ> 
`ਠੀਆਂ ਕੀਤੀਆਂ ਹਨ ।'' ੍ 
___` ਇਹ ਨਿਸ਼ਚਾ ਕਰਕੇ ਉਸ ਪੰਛੀ ਨੇ ਦੋਹਾਂ ਬਚਿਆਂ ਨੂੰ ਧੌਣੇ' ਫੜ ਲਿਆ ਅਤੇ ਇਕ ਪੱਥਰ 
'ਉੱਤੇ ਪਟਕਾ ਕੇ ਮਾਰਿਆ_। ਜਦੋਂ ਉਹ ਮਰ ਗਏ ਤਾਂ ਉਸ ਨੇ ਉਨ੍ਹਾਂ ਨੂੰ ਦੂਰ ਜੈਗਲ ਵਿਚ ਸੁਟ 
ਦਿੱਤਾ । ਉਸੇ ਵੇਲੇ ਕਬੂਤਰ ਖ਼ੁਰਾਕ ਲੌ ਕੇ ਆ ਗਿਆ । 

“ਜਦੋ ਕਬੂਤਰੀ ਨੇ ਆਪਣੇ ਸਾਥੀ ਨੂੰ ਵੇਖਿਆ ਤਾਂ ਉਹ ਰੋਣ ਲਗ ਗਈ । ਕਬੂਤਰ ਨੇ 
ਹੈਰਾਨ ਹੋ ਕੇ ਉਸ ਦੇ ਦੁਖ ਦਾ ਕਾਰਣ ਪੁਛਿਆ । ਨਵੀਂ' ਵਹੁਟੀ ਨੇ ਕਿਹਾ “ਮੇਰੇ ਸਵਾਮੀ, ਮੈ ਕੀ 
ਦੱਸਾਂ ! ਤੁਸੀਂ ਆਲੂਣ' ਅਤੇ ਬੱਚੇ ਮੋਰੀ ਸੰਭਾਲ ਵਿਚ ਛੱਡ ਗਏ ਸੀ । ਤੁਹਾਡੇ ਜਾਣ ਤੋਂ ਝਟ ਪਟ 
ਪਿੱਛੋ ਇਕ ਇੱਲ ਹਵਾ ਵਿਚ ਉਡਦੀ ਆਈ ਅਤੇ ਝਰੂਟਾ ਮਾਰ ਕੇ ਮੇਰੀ ਛਾਤੀ ਨਾਲ ਇਨ੍ਹਾਂ ਨੂੰ ਲਾਹ 
ਕੇ ਲੈ ਗਈ । ਵਿਚਾਰੇ ਮਸਕੀਨ ਜਾਨਾਂ ਗਵਾ ਕ੍ਰੋਠੇ ਹਨ । ਇਸੇ ਲਈ ਮੈ” ਰੋ ਰਹੀ ਹਾਂ ।” ਹਾ 

“ਇਹ ਸੁਣ ਕੇ ਵਿਰਲਾਪ ਕਰਨ ਲਗਾ, “'ਹੇ ਮੇਰੇ ਬਚਿਓ ! ਤੁਹਾਨੂੰ ਮੈ ਕਿੰ 
੨ ੧੪੩੦੬ ੯੫੬੬ (੧ 4 ਨੂੰ ਕਿਹਾ ਜ਼ਾਲਮ ਤੀਰ ਲਗਾ ਹੈ । ਹਾਏ ਉਹ ਵਿਚਾਰੇ 
ਕਿੱਥੇ ਗਏ । ਮੋਰੇ ਦਿਲ ਨੂੰ ਤੇ ਅਗ ਲੱਗੀ ਹੋਈ ਹੈ. 

__ "ਕਬੂਤਰ ਇਸਤਰ੍ਹਾਂ ਰੋਣ ਕੁਰਲਾਣ ਲਗ ਪਿਆ, ਜਦ ਕਿ ਨਵੀਂ ਵਹੁਟੀ ਆਪਣੀ ਜਿਤ 
ਹੋ ਜਾਣ ਕਰਕੇ ਹਸ ਰਹੀ ਸੀ ਕਿ ਉਸ ਦੀ ਭੈੜੀ ਮਨਸ਼ਾ ਪੂਰੀ ਹੋ ਗਈ ਹੈ ।'” ਠ 

“ਇਕ ਸਕਣ ਨੂੰ ਮੇਰੇ ਬਚਿਆਂ ਨਾਲ ਕੋਈ ਹਮਦਰਦੀ ਨਹੀਂ ਹੋ ਸਕਦੀ, ਇਜ ਲਈ ਰੇ 
ਮੇਰੇ ਪਤੀ ਦੇਵ ! ਮੈਂ ਆਪਣੀ ਅਰਦਾਸ ਦੁਹਰਾਂਦੀ ਹਾਂ, ਅਤੇ ਇਹ ਮੇਰੇ ਜੀਵਨ ਵਿਚ ਅਖੀਰਲੀ 
ਅਰਦਾਸ ਹੋਵੇਗੀ । ਦੂਜਾ ਵਿਆਹ ਨਾ ਕਰਨਾ, ਸਗੋ ਮੇਰੇ ਗ਼ਰੀਬ ਬਚਿਆਂ ਉਤੇ ਦਇਆ ਰਖਣੀ ।” 

'ਉਸ ਨੇ ਏਥੇ ਹੀ ਬਸ ਕੀਤੀ ਅਤੇ ਕੁਝ , ਦਿਨਾਂ ਪ੍ਰਿੱਛ' ਸਾਡਾ ਇਹ ਝੂਠਾ ਘਰ ਛਡਕੇ 
ਆਪਣੇ ਸੱਚੇ ਬਿਸਰਾਮ-ਘਰ ਨੂੰ ਮੁੜ ਗਈ । 3 

ਦੀਵਾਨ ਸੋਨਾਫ਼ਰ ਆਪਣੀ ਵਹੁਟੀ ਦੀ ਮੌਤ ਉੱਤੇ ਬਹੁਤ ਰੋਇਆ । ਅਲਾਲ ਅਤੇ ਦਲਾਲ 


208 


ਵੀ ਗ਼ਮ ਵਿਚ ਡੁਬ ਗਏ । ਉਹ ਨੰਗੀ ਜ਼ਮੀਨ ਉੱਤੇ ਚੁਫਾਲ ਲੇਟ ਗਿਆ ਅਤੇ 'ਹਾਏ ਹਾਏ' ਕਰਨ 
ਲਗਾ । ਇਕੱਲੀ ਮਾਂ ਹੀ ਬਚੇ ਦਾ ਫਿਕਰ ਕਰਦੀ ਹੈ । ਉਸ ਲਈ ਬੱਚਾ ਇਸ ਤਰ੍ਹਾਂ ਹੈ ਜਿਵੇਂ ਜੀਵਨ 
ਦੇਣ ਵਾਲਾ ਲਹੂ । ਹੌਰ ਕੌਣ ਏਨਾ ਪਿਆਰ ਅਤੇ ਕੌਮਲ ਸੰਭਾਲ ਕਰ ਸਕਦਾ ਹੈ ? ਦੀਵਾਨ ਨੇ 
ਆਪਣੇ ਦੌਹਾਂ ਬਚਿਆਂ ਨੂੰ ਕੁਛੜ ਚੁਕ ਕੇ ਗਮ ਨਾਲ ਮੱਥੇ ਉੱਤੇ ਦੋਵੇ” । “ਉਫ । ਹੁਣ 
ਤਕ ਤੇ ਇਹ ਆਪਣੀ ਮਾਂ ਦੇ ਦੁਧ ਉੱਤੇ ਪਝਦੇ ਰਹੇ ਸਨ । ਹੁਣ ਮੈ" ਇਨ੍ਹਾਂ ਨੂੰ ਕਿਰ ਬਚਾਵਾਂਗਾ ? 
ਜਦ ਇਹ ਉੱਚੀ ਉੱਚੀ ਮਾਂ ਮਾਂ ਕਹਿ ਕੇ ਰੱਦੇ ਹਨ, ਮੈਨੂੰ ਇਸ ਤਰ੍ਹਾਂ ਲਗਦਾ ਹੈ ਜਿਵੇ" ਮੇਰੇ ਸੀਨੇ 
ਵਿਚ ਤੀਰ ਲੰਘ ਗਿਆ ਹੈ, ਮੈ” ਇਨ੍ਹਾਂ ਨੂੰ ਕਿਵੇ” ਕੁਝ ਖੁਵਾਵਾਂਗਾ £ ਉਹ ਇਕੱਲੀ ਆਪ ਹੀ 
ਨਹੀਂ ਮਰੀ, ਸਾਨੂੰ ਤਿੰਨਾਂ ਨੂੰ ਵੀ ਮਾਰ ਗਈ ਹੈ । ਪਿਆਰੀ ਬੇਗਮ! ਮੈ ਤੈਨੂੰ ਕਿਸ ਗੱਲੋਂ” ਗੁੱਸੇ 
ਕੀਤਾ ਸੀ, ਜੌ ਤੂੰ ਮੈਨੂੰ ਏਬੇ ਛਡ ਕੇ ਮੇਰੇ ਤੋ ਏਨਾ ਕਰੜਾ ਬਦਲਾ ਲਿਆ ਹੈ। `ਮੈਂ ਦੂਰ ਦੂਰ 
ਤਾਈ' ਪ੍ਰਸਿੱਧ ਸ਼ਹਿਰ ਬਾਸੀਆਂ ਰੋਗ ਦਾ ਦੀਵਾਨ ਹਾਂ ਅਤੇ ਬੇਐਤ ਦੌਲਤ ਦਾ ਮਾਲਕ ਹਾਂ । ਮੇਰੇ 
ਗੁਦਾਮ ਅਨਾਜ ਨਾਲ ਭਰੇ ਪਏ ਹਨ ਪਰ ਮੈਨੂੰ ਇਸ ਦਾ ਕੀ ਫਾਇਦਾ ? ਇਕ ਆਮ ਮੰਗਤਾ ਵੀ 
ਮੇਰੇ ਨਾਲੋਂ ਬਹੁਤਾ ਖੁਸ਼ ਹੈ । ਮੇਰੇ ਉੱਚੇ ਰੁਤਬੇ ਅਤੇ ਦੌਲਤ ਦਾ ਮੈਨੂੰ ਕੀ ਫਾਇਦਾ ਜੇ ਮੇਰੀਆਂ 
ਅੱਖਾਂ ਵਿੱਚੋਂ ਦਿਨ ਰਾਤ ਹੰਝੂ ਹੀ ਨਾ ਸੁਕਣ । ਇਸ ਦੌਲਤ ਦੀ ਹੁਣ ਵਰਤ" ਕੌਣ 'ਕਰੇਗਾ ? ਮੇਰਾ 
ਮਹਿਲ ਤੇ ਹੁਣ ਉਸ ਦੇ ਮਰਨ ਨਾਲ ਸੱਖਣਾ ਹੋਂ ਗਿਆ ਹੈ । ਮੋਰੀ ਜਾਨ, ਤੂੰ ਇਹ ਜ਼ਾਲਮ 
ਤੀਰ ਮੇਰੇ ਦਿਲ ਵਿਚ ਕਿਓ” ਮਾਰਿਆਂ ? ਆਪਣੇ ਪਿਆਰੇ ਪਤੀ ਨੂੰ ਐਨਾ ਦੁਖ ਦੇਣ ਨੂੰ ਤੇਰਾ 
ਜੀ ਕਿਸੇ ਤਰ੍ਹਾਂ ਕੀਤਾ ? ਤ੍ਰ ਉਹ ਦੀਪਕ ਸੀ'. ਜੌ ਮੇਰੇ ਘਰ ਦਾ ਅਨੂਰਾ .ਦੂਰ ਕਰਦਾ ਸੀ । ਤ੍ੰ 
ਉਰ ਰਾਖਵਾਂ ਪੰਛੀ ਸੈ, ਜਿਹੜਾ ਮੇਰੀਆਂ ਪਸਲੀਆਂ ਦੇ ਪਿੰਜਰੇ ਵਿਦ ਰਹਿੰਦਾ ਸੈ। -ਜਦੋਂ' ਤ੍ਰੰ 
ਮਰੀ, ਓਦੋ' ਮੈਨੂੰ ਆਪ ਵੀ ਮਰ ਜਾਣਾ .ਚਾਹੀਦਾ ਸੀ, ਪਰ ਜਦੋਂ” ਮੈ” ਬੱਚਿਆਂ ਦਾ ਸੋਚਿਆ ਤਾਂ 
ਮੋਰਾ ਰੋੱਸਲਾ ਨਾ ਪਿਆ ।” & ੭ ਡਾਨ ਪੈ 
ਇਸ ਤਰ੍ਹਾਂ ਦੀਵਾਨ ਆਪਣੇ ਹੱਥਾਂ ਨਾਲ ਛਾਤੀ _ਪਿਟਦਾ ਅਤੇ ਵਿਰਲਾਪ ਕਰਦਾ ।' 
ਗੁਆਂਢੀਆਂ ਨੇ ਮਿੱਠੇ ਸ਼ਬਦਾਂ ਨਾਲ ਉਸ ਨੂੰ ਧਰਵਾਸ ਦੇਣ ਦੀ ਬਹੁਤ ਕੋਸ਼ਸ਼ ਕੀਤੀ ਪਰ ਅਸਫਲ । 
ਸਾਰਾ ਕੰਮ ਬੈਦ ਹੋ ਗਿਆਂ । ਉਸ ਦਾ ਸੁਖੀ ਵਸਦਾ ਘਰ ਦੁਖ ਨਾਲ ਵਿੰਨ੍ਹਿਆ ਗਿਆ । ਇਸ ਤਰ੍ਹਾਂ 
ਲਗਦਾ ਸੀ, ਜਿਵੇ' ਘਰ ਉੱਤੇ ਰਜ ਕਰਦੀ ਦੇਵੀ ਉਸ ਨੂੰ ਛੱਡ ਕੇ ਟੁਰ ਗਈ ਹੈ । ਉਸਦਾ ਆਰਾਮ 
ਨਾਲ ਟਿਕਿਆ ਹੋਇਆ ਘਰ ਜਿਵੇ” ਖਿੰਡ ਗਿਆ ਹੋਵੇ ਅਤੇ ਇਕ ਤੀਲੋਂ ਵਾਂਗ ' ਇਕ ਵਿਰੋਧੀ 
ਲਹਿਰ ਦੇ ਰਹਿਮ ਉੱਤੇ ਏਧਰ ਓਧਰ ਭਟਕਣ ਲੱਗਾ ਹੋਵੇ । ਉਸਦੇ ਰਾਜ ਭਾਗ ਦੇ ਕੌਮ ਅਣਕੀਤੇ 
ਹੀ ਪਏ ਰਹੇ, ਕਿਉ ਕਿ ਉਹ ਆਪ ਗ਼ਮ ਨਾਲ ਨਿਢਾਲ ਪਿਆ ਸੀ। _` 
“ਇਸ ਬਾਹਰਲੀ ਸ਼ਾਨ ਸ਼ੌਕਤ ਦਾ ਕੀ ਲਾਭ, ਜੇ ਦਿਲ _ਵਿਚ ਹੀ ਕੋਈ ਖੁਸ਼ੀ ਨ ਹੋਵੇ ?'” 
ਕਵੀ ਮਨਸੂਰ ਦਿਲ ਭੁੰੜਾ ਕਰਕੇ. ਆਖਦਾ ਹੈ । ੪ 
-- ਇਹ ਹਾਲਤ ਵੇਖ 'ਕੇ ਵਜ਼ੀਰ ਘਬਰਾ ਗਏ ਅਤੇ ਇਕ ਦਿਨ ਉਹ ਦੀਵਾਨ ਕੋਲ ਗਏ । 
ਵੱਡੇ ਵਜ਼ੀਰ ਨੇ ਉਸ ਨਾਲ ਗਲ ਅਰੰਭੀ ਅਤੇ ਇਸ ਤਰ੍ਹਾਂ ਕਿਹਾ ''ਸੁਣੋ ਮੇਰੇ ਮਾਲਕ '! ਹਜ਼ੂਰ 
ਢਾ .ਪੁਰਾਣੀ ਪ੍ਰਸਿੱਧਤਾ ਵਾਠਨ,ਘਰਾਣਾ ਉਜੜ ਚਲਿਆ ਹੈ । ਹੌਰ ਵਿਆਹ ਕਰ ਲਵੇ ਅਤੇ ਰਾਜ 


ਰ 


209 


ਭਾਗ ਅਤੇ ਘਰ ਦੇ ਫਰਜ਼ ਸੰਭਾਲੇ । ਇਕ ਜੀ ਦੀ ਖਾਤਰ ਸਭ ਕੁਝ ਦਾ ਸਤਿਆਨਾਸ ਕਿਉ” 
ਹੋਵੇ ?” ਦੀਵਾਨ ਨੇ ਅੱਖਾਂ ਵਿਚ ਹੰਝੂ ਭਰ ਕੇ ਕਿਹਾ, ''ਮੋਰੇ ਬੱਚੇ ਅਵਾਂਣੇ ਨੇ, ਅਜੇ ਅਜਲੋ“ 
ਬਾਲ ਹਨ । ਉਨ੍ਹਾਂ ਦੀ ਡੂੰਘੀ ਦੁਖੀ ਹਾਲਤ ਵੇਖ ਕੇ ਮੇਰਾ ਦਿਲ ਚੀਰੀਦਾ ਹੈ । ਜੋ ਮੈਂ“ ਫਿਰ 
ਵਿਆਹ ਕਰਵਾ ਲਿਆ, ਤਾਂ ਉਨ੍ਹਾਂ ਦੇ ਦੁੱਖਾਂ ਵਿਚ ਵਾਧਾ ਹੋਂ ਜਾਵੇਗਾ, ਜਿਹੜੇ ਕਿ ਪਹਿਲਾਂ ਹੀ 
ਬਰੁਤ ਜ਼ਿਆਦਾ ਹਨ । ਇਕ ਮਤਰੇਈ ਮਾਂ ਆਪਣੀ ਸੌਕਣ ਦੇ ਬਚਿਆਂ ਨੂੰ ਚੰਗਾ ਨਹੀਂ ਸਮਝਦੀ । 
ਉਹ ਉਨ੍ਹਾਂ ਨੂੰ ਆਪਣੇ ਰਾਹ ਦੇ ਕੌਡੇ ਸਮਝਦੀ ਹੈ । ਹੋਰ ਸਭ ਗਲਾਂ ਤੋ“ ਵਧ ਮੈ ਆਪਣੇ ਬਚਿਆਂ- 
ਦਾ ਸਦਕਾ ਦੂਜਾ ਵਿਆਹ ਕਰਨ ਦਾ ਖਿਆਲ ਨਹੀਂ ਕਰ ਸਕਦਾ । ਅਲਾਲ ਤੇ ਦਲਾਲ ਮੇਰੇ ਸਰੀਰ 
ਦੇ ਖੂਨ ਵਾਂਗ ਹਨ। ਮੈ' ਉਨ੍ਹਾਂ ਉੱਤੇ ਹੌਰ ਦੁਖ ਲੱਢਣ ਦੀ ਕਿਵੇ' ਸੌਚ ਸਕਦਾ ਹਾਂ, ਜਦੋ" ਕਿ ਉਹਨਾ 
ਦੇ ਪਹਿਲੇ ਦੁਖ ਹੀ ਬਹੁਤ ਜ਼ਿਆਦਾ ਹਨ । ਇਸ ਤੋਂ ਬਿਨਾ, ਬੇਗਮ ਨੇ ਮੈਨੂੰ ਉਹ ਇਕ ਪਵਿੱਤਰ 
ਅਮਾਨਤ ਕਰਕੇ ਦਿੱਤੇ ਸਨ ਅਤੇ ਮਰਨ_ ਵੱਲੋਂ ਮੇਰੇ ਕੌਲ ਕਸਮ ਲਈ ਸੀ ਕਿ ਮੈ” ਹੌਰ ਵਿਆਹ 
ਨਹੀਂ ਕਰਾਂਗਾ । ਆਪਣੀ ਖੁਸ਼ੀ ਲਈ ਵਿਆਹ ਕਰਨਾ ਮੋਰੇ ਮਨ ਵਿਚ ਬਿਲਕੁਲ ਹੀ ਨਹੀਂ ਹੈ । 
ਜੇ ਅਲਾਲ ਅਤੇ ਦਲਾਲ ਗ਼ਮ ਵਿਚ ਘੁਲ ਕੇ ਮਰ ਜਾਣ, ਤਾਂ ਮੈਂ ਕੀ ਸੁੱਖ ਭੋਗ ਸਕਦਾ ਹਾਂ ? 
ਉਨ੍ਹਾਂ ਨੂੰ ਵੇਖ ਕੇ ਜੋ ਮੈਨੂੰ ਧੀਰਜ ਹੁੰਦਾ ਹੈ, ਉਸ ਕਰਕੇ ਮੈ ਅਜ ਜੀਉੱਦਾ ਹਾਂ । ਮੈ“ ਉਨ੍ਹਾਂ 
ਨੂੰ ਕਿਸੇ ਚੁੜੇਲ ਦੂਜੀ ਵਹੁਟੀ ਦੇ ਹਵਾਲੇ ਨਹੀਂ ਕਰ ਸਕਦਾ ।”' 
ਵਜੀਰ ਰੋੱਸਲਾਂ ਕਰਕੇ ਆਪਣੀ ਗਲ ਉੱਤੇ ਅੜਿਆ ਰਿਹਾ ਅਤੇ ਕਿਹਾ “ਇਸ ਤਰਾਂ 

ਕਰਨਾ ਠੀਕ ਨਹੀਂ । ਸਾਰੀਆਂ ਮਤਰੇਈਆਂ ਮਾਵਾਂ ਇੱਕੋ ਜਹੀਆਂ ਨਹੀਂ ਹੰਦੀਆਂ। ਇਹੋ ਜਾਮ 
ਘਟਨਾਵਾਂ ਵੀ ਹੋਈਆਂ ਹਨ, ਜਦੋ ਮਤਰੇਈਆਂ ਮਾਵਾਂ ਨੇ ਆਪਣੀਆਂ ਸੌਕਣਾਂ ਦੇ ਬਚਿਆਂ ਲਈ 
ਆਪਣੀ ਜਾਨ ਦੇ ਦਿੱਤੀ । ਅਸੀਂ ਬਚਨ ਦਿਂਦੇ ਹਾਂ ਕਿ ਅਸੀਂ ਛੋਟੇ _ਰਾਜਕੁਮਾਰਾਂ ਦਾ ਧੂਰਾ 
ਖਿਆਲ ਰਖਾਂਗੇ । ਜੇ ਮਤਰੇਈ ਮਾਂ ਬੇਰਹਿਮ ਵੀ ਹੋਵੇ ਤਾਂ ਉਹ ਕੀ ਨੁਕਸਾਨ ਕਰ ਸਕਦੀ ਹੈ ? 
ਉਸ ਹਾਲੜ ਵਿਚ ਅਸੀ” ਉਨ੍ਹਂ ਦਾ ਪੂਰਾ ਧਿਆਨ ਰਖਾਂਗੇ । ਹਜ਼ੂਰ ਨੂੰ ਆਪਣੀ ਖ਼ਾਤਰ ਅਤੇ 
ਇਸ ਕਦੀਸੀ ਪ੍ਰਸਿੱਧਤਾ ਵਾਲੇ ਘਰਾਣੇ ਦੇ ਭਲੋ ਦੀ ਖ਼ਾਤਰ ਵਿਆਹ ਕਰਵਾ ਲੈਣਾਂ ਚਾਹੀਦਾ ਹੈ।'” 


ਇਸਤਰ੍ਹਾਂ ਦੀਵਾਨ ਵਿਆਹ ਕਰਵਾਉਣ ਦਾ ਇੱਛਾਵਾਨ ਹੋਂ ਗਿਆ । ਇਸ ਸਮੇਂ“ ਦੋ: 
ਸਤਰ _ਕਰਵਾਉ; ਦੌਰਾਨ 
੧ << 4੬ ਮੁੜ ਦੁਹਰਾਂਦੇ ਰਹ ਅਤੇ ਬਾਨੀਆ ਚਾਂਗ ਦੇ ਮਾਲਕ 
ਆਪਣੀ । ਫਿਰ ਕੋਈ ਸਮਾਂ ਨ ਗਵਾਇਆ ਗਿਆ ਬੇ 
ਗਿਆ ਅਤੇ ਰਚਾ ਦਿੱਤਾ ਗਿਆ । ੧ 1-੪ 


210 


ਵਿਆਹ ਤੋਂ' ਪਿੱਛੋ ਦੀਵਾਨ ਨੇ ਆਪਣੇ ਬੱਚਿਆਂ ਨੂੰ ਆਪਣੀ ਸੰਭਾਲ ਵਿਚ ਰਖਿਆ 
ਅਤੇ ਇਕ ਖਜ਼ਾਨੇ ਵਾਂਗ ਉਨ੍ਹਾਂ ਦਾ ਧਿਆਨ ਕਰਦਾ । ਉਨ੍ਹਾਂ ਨੂੰ ਆਪਣੀ ਮਤਰੇਈ ਮਾਂ ਕੌਲ ਜਾਣ 
ਦੀ ਆਗਿਆ ਨਹੀਂ ਸੀ । ਉਨ੍ਹਾਂ ਨੂੰ ਇਕ ਵਖਰੇ ਕਮਰੇ ਵਿਚ ਰਖਿਆ ਜਾਂਦਾ, ਜਿਹੜਾ ਉਨ੍ਹਾਂ ਦੀ 
ਮਤਰੇਈ ਮਾਂ ਦੀ_ਕੋਠੀ ਤੋ ਬਿਲਕੁਲ ਅਡਰਾ ਸੀ । ਉਹ ਉਨ੍ਹਾਂ ਨੂੰ ਪਿਆਰ ਕਰਦਾ ਅਤੇ ਹਰ 
ਵੇਲੇ ਛਾਤੀ ਨਾਲ ਘੁੱਟੀ ਰਖਦਾ ਅਤੇ ਉਨ੍ਹਾਂ ਦੇ ਸੁਖਾਂ ਲਈ ਬੰਦੋਬਸਤ ਕਰਨ ਵਿਚ ਲੱਗਾ ਰਹਿੰਦਾ । 
ਨਵੀਂ ਵਹੁਟੀ ਬਚਿਆਂ ਵਲ ਉਸ ਦੇ ਇੰਨੇ ਧਿਆਨ ਤੋ` ਖਾਰ ਖਾਣ ਲਗ ਪਈ ਅਤੇ ਸੋਚਣ ਲਗੀ, 
(ਇਹ ਆਪਣੀ ਪਹਿਲੀ ਵਹੁਟੀ ਦੇ ਬੱਚਿਆਂ ਵਿਚ ਹੀ ਰੁਝਿਆ ਰਹਿੰਦਾ ਏ, ਅਤੇ ਉਨ੍ਹਾਂ ਲਈ 
ਇਸਦੇ ਮਨ ਵਿਚ ਬੜਾ ਪਿਆਰ ਏ । ਮੋਰਾ ਕੋਈ ਧਿਆਨ ਹੀ ਨਹੀ ਕਰਦਾ । ਜਦੋਂ ਮੈਰੇ ਬੱਚੇ 
ਹੋਏ ਤਾਂ ਉਨ੍ਹਾਂ ਵਲ ਵੀ ਇਹ ਏਨਾ ਕੁ ਹੀ ਧਿਆਨ ਦੋਵੇਗਾ ਜਿੰਨਾ ਮੋਰੇ ਵਲ ਦਿੰਦਾ ਹੈ । ਇਸ 
ਦੀ ਪਹਿਲੀ ਵਹੁਟੀ ਦੇ ਬੱਚੇ ਹੀ ਇਸਨੂੰ ਪ੍ਰਾਣਾਂ ਵਾਂਗ ਪਿਆਰੇ ਰਹਿਣਗੇ । ਮੈਨੂੰ ਆਪਣੀ ਜਾਨ 
ਦੀ ਸਹੁੰ ਮੈਂ ਇਹ ਗਲਾਂ ਨਹੀਂ ਸਹਾਰਾਂ ਗੀ । 

ਉਸ ਨੇ ਇਸ ਵਿਸ਼ੇ ਉੱਤੇ ਹੋਰ ਵਿਚਾਰ ਕੀਤੀ ਅਤੇ ਆਪਣੇ ਦੁਖ ਦੇ ਕਾਰਣ ਹਟਾਣ ਦੇ 
ਸਾਧਨ ਸੋਚ ਲਏ । ''ਇਹ ਬੱਢੋਂ ਮੈਨੂੰ ਹਰ ਰੋਜ਼ ਇਸਤਰ੍ਹਾਂ ਔਖਿਆਂ ਕਰ ਰਹੇਂ ਹਨ, ਜਿਵੇ ਸੰਘ 
ਵਿਚ ਅੜਿਆ ਮੱਛੀ ਦਾ ਕੰਡਾ । ਮੈਨੂੰ ਰੋਟੀ ਖਾਣ ਦਾ ਵੀ ਕੋਈ ਸੁਆਦ ਨਹੀਂ ਆਉ'ਦਾ । 
ਜਿੰਨਾ ਚਿਰ ਮੈ ਇਨ੍ਹਾਂ ਬੱਚਿਆਂ ਨੂੰ ਇਸ ਸ਼ਹਿਰ ਤੋ“ ਲਾਂਭੇ ਨਹੀ ਕਰ ਲੈਦੀ, ਮੇਰੀ 
ਰੂਹ ਨੂੰ ਅਰਾਮ ਨਹੀਂ ਮਿਲ ਸਕਦਾ, ਨ ਹੀ ਮੇਰੇ ਭਾਗ ਖੁਲ੍ਹ ਸਕਦੇ ਹਨ ।” 

“ਜੇ ਮੈਂ ਆਪਣੇ ਦਿਲ ਦੇ ਦੁੱਖਾਂ ਦੀ ਕਹਾਣੀ ਉਸ ਨੂੰ ਦਸਦੀ ਹਾਂ ਤਾਂ ਬੇਰਹਿਮ ਦੀਵਾਨ 
ਗੁੱਸੇ ਹੋ ਜਾਵੇਗਾ ਅਤੇ ਮੈਨੂੰ ਮਹਿਲਾਂ ਵਿੱਚੋ ਬਾਹਰ ਕੱਢ ਦੇਵੇਗਾ । ਇਸ ਮੁਸ਼ਕਲ ਨੂੰ ਹਲ ਕਰਨ 
ਦਾ ਇੱਕੋਂ ਹੀ ਰਸਤਾ ਹੈ । ਮੈਨੂੰ ਕੋਈ ਦਾਅ ਖੇਡਣਾ ਚਾਹੀਦਾ ਹੈ । 

ਫਿਰ ਉਸ ਨੇ ਆਪਣਾ ਉਪਾ ਸੋਚ ਕੇ ਦੀਵਾਨ ਨੂੰ ਆਪਣੇ ਅੰਦਰਲੇ ਕਮਰੇ ਵਿੱਚ ਸਦਿਆ । 
ਜਦੇਂ ਉਹ ਆਇਆ ਤਾਂ _ਉਹ ਰੋਣ ਲਗ ਪਈ । ਦੀਵਾਨ ਨੇ ਉਸ ਦੇ ਮਨ ਦੀ ਪੀੜ ਦਾ ਕਾਰਣ 
ਪੁਛਿਆ, ਤਾਂ ਉਸ ਨੇ ਭੁਬਾਂ ਮਾਰ ਕੇ ਕਿਹਾ : “'ਮੋਰੇਂ ਮਾਲਕ ਮੈ” ਕੀ ਕਸੂਰ ਕੀਤਾ ਹੈ, ਜੋ ਤੁਸੀਂ 
ਅਲਾਲ ਅਤੇ ਦਲਾਲ ਨੂੰ ਸਦਾ ਮੋਰੇ ਤੋ ਦੂਰ ਰਖਦੇ ਹੋ ? ਤੁਹਾਡੇ ਇਸ ਵਿਸ਼ਵਾਸ ਦੀ _ ਕੀ 
ਬੁਨਿਆਦ ਹੈ ਕਿ ਮੈ" ਉਨ੍ਹਾਂ ਦੀ ਦੁਸ਼ਮਣ ਹਾਂ ? ਤੁਹਾਨੂੰ ਮੋਰੇ ਉੱਤੇ ਕੇਵਲ ਇਸ ਲਈ ਇਤਬਾਰ 
ਨਹੀਂ ਕਿ ਮੈ ਉਨ੍ਹਾਂ ਦੀ_ ਮਤਰੇਈ ਮਾਂ ਹਾਂ । ਤੁਸੀਂ ਸਾਰੀਆਂ ਮਤਰੇਈਆਂ ਮਾਵਾਂ ਨੂੰ ਇੱਕੋ ਸੁਭਾ 
ਦੀਆਂ ਸਮਝਦੇ ਹੋ । ਮੈਨੂੰ ਇਹੋ ਸੋਚ ਕੇ ਬੜੀ ਸ਼ਰਮ ਆਉਂਦੀ ਹੈ ਕਿ ਮੌਰੇ ਗਵਾਂਢੀ ਮੇਰੋ ਬਾਰੇ 
ਭੋੜੀਆਂ ਗੱਲਾਂ ਸੋਚਦੇ ਹੋਣਗੇ । ਜਦੋ" ਮੁੰਡਿਆਂ ਨੂੰ ਮੇਰੇ ਕੋਲ ਆਉਣ ਦੀ ਆਗਿਆ ਨਹੀਂ', ਤਾਂ 
ਉਹ ਮੇਰੇ ਬਾਰੇ ਇਹ _ਤੁਹਮਤ ਖਲਾਰਨਗੇ ਕਿ ਮੈ` ਉਨ੍ਹਾਂ ਨਾਲ ਭੈੜਾ ਵਰਤਾਂਓਂ ਕਰਦੀ ਹਾਂ । 
ਮੇਰਾ ਆਪਣਾ ਕੋਈ ਬੱਚਾ ਨਹੀ" । ਕੀ ਇਹ ਕੁਦਰਤੀ ਨਹੀ` ਕਿ ਮੇਰਾ ਬਚਿਆਂ ਨੂੰ ਮਿਲਣ ਨੂੰ 
ਜੀ ਕਰੇ ? ਤੁਸੀਂ ਇਸ ਤਰ੍ਹਾਂ ਮੋਰੀ ਖੁਸ਼ੀ ਦੀ ਰਾਹ ਰੋਕ ਕੇ ਕਿਓ” ਖਲਾਂਦੇ ਹੋ । ਮੋਰਾ ਦਿਲ ਹਰ 
ਵੇਲੋਂ ਬੱਚਿਆਂ ਵੱਲੋਂ' ਦੁਖੀ ਰਹਿੰਦਾ ਹੈ ਅਤੇ ਹੁਣ ਮੰ“ ਆਪਣਾ ਦੁਖ ਹੌਰ ਨਹੀਂ ਸਹਾਰ ਸਕਦੀ । 


211 


ਕੀ ਤੁਸੀ" ਇਹ ਮੈਨੌਗੇ ਕਿ ਅਲਾਲ ਅਤੇ ਦਲਾਲ ਮੈਨੂੰ ਆਪਣੇ ਪ੍ਰਾਣਾਂ ਜਿੰਨੇ ਪਿਆਰੇ ਹਨ ? ਕੀ 
ਕਰਦੇ ਹਨ ? ਇਹ ਸਾਵਾਲ ਸੁਭਾਵਕ-ਹੀ ਹਰ ਰੋਜ਼ ਮੋਰੇ ਮਨ ਵਿਚ ਆਉਦੇ ਹਨ । ਮਹਿਲਾਂ ਵਿਚ 
ਹਰ ਰੋਜ਼ ਇੰਨੀਆਂ ਨਿਆਮਤਾਂ ਆਉ'ਦੀਆਂ ਹਨ, ਸਚ ਮੈਨਣਾ ਮੈਨੂੰ ਇਨ੍ਹਾਂ ਵਿੱਚੋ ਕਿਸੋ ਦਾ ਵੀ 
ਸੁਆਦ _ ਨਹੀਂ ਆਉਦਾ ਕਿਉਕਿ ਅਲਾਲ ਅਤੇ ਦਲਾਲ ਦਾ ਖਿਆਲ _ਕਰਕੇ ਮੋਰਾ 
ਮਨ ਬੁਝਿਆ ਰਹਿੰਦਾ ਹੈ । ਮੈ ਉਨ੍ਹਾਂ ਲਈ ਸਭ ਤੋਂ ਵਧੀਆਂ ਭੋਜਨ ਸਾਂਭ ਰਖਦੀ ਹਾਂ, ਅਤੇ ਉਸ 
ਨੂੰ ਧਿਆਨ ਨਾਲ ਹਰ ਰੋਜ਼ ਛਿੱਕੇ ਉਤੇ ਟੰਗ ਦਿੰਦੀ ਹਾਂ, ਇਸ ਆਸ ਉੱਤੇ ਕਿ ਉਹ ਮੌਰੇ ਕੌਲ 
ਆਉਣਗੇ । ਜਦੋ ਉਹ ਭੋਜਨ ਤ੍ਰੱਕ ਜਾਂਦਾ ਹੈ ਤਾਂ ਮੈਂ ਬੋਆਸ ਹੋ ਕੇ ਉਸ ਨੂੰ ਸੁਟ ਦਿੰਦੀ ਹਾਂ । 
ਜੇ ਮੈਨੂੰ ਉਨ੍ਹਾਂ ਨੂੰ ਮਿਲਣ ਦੀ ਆਗਿਆ ਹੋ ਜਾਵੇ ਤਾਂ ਮੇਰੇ ਮਨ ਦੀ ਪੀੜ ਹਟ ਜਾਵੇਗੀ, ਇਸ 
ਕਰਕੇ ਮੇਰੇ ਸੁਆਮੀ ! ਅੱਜ ਸ਼ਾਮ ਹੀ ਉਨ੍ਹਾਂ ਨੂੰ ਏਥੋ ਲੈ ਆਓ, ਜੇ ਤੁਸੀਂ ਮੋਰੀ ਇਹ ਬੇਨਤੀ 
ਨਹੀ" ਮੈਨੌਗੇ ਤਾਂ ਇਹ ਸਮਝ ਲਓ ਕਿ ਮੈ ਆਤਮਘਾਤ ਕਰ ਲਵਾਂਗੀ । ਮੈ“ ਇਸ ਅਨਾਦਰ 
ਹੇਠ ਜੀਉਣਾ ਨਹੀਂ ਚਾਹੁੰਦੀ ।” 

ਇਹ ਆਖ ਕੇ ਉਸ ਨੇ ਭੂਬਾਂ ਮਾਰਕੇ ਜ਼ੋਰ ਜ਼ੋਰ ਦੀ ਰੋਣਾ ਅਰੰਭ ਦਿੱਤਾ । ਦਇਆ ਵਿਚ 
ਦੀਵਾਨ ਦਾ ਦਿਲ ਨਰਮ ਹੋ ਗਿਆ ਅਤੇ ਉਸ ਨੇ ਕਿਹਾ 'ਭਾਗਵਾਨੇ, ਜੋ ਕੁਝ ਤੂੰ ਕਿਹਾ ਹੈ ਉਹ 
ਸੁਣ ਕੇ ਮੈ" ਬੜਾ ਪ੍ਰਸੰਨ ਹੋਇਆ ਹਾਂ । ਮੈ” ਸਮਝਦਾ ਹਾਂ ਕਿ ਮੈ” ਤੈਨੂੰ ਬਿਨਾ ਕਾਰਣੇ' ਦੂਖ ਦਿੱਤਾ 
ਹੈ । ਮੇਰੀ ਪਹਿਲੀ ਵਹੁਟੀ ਨੇ ਇਹ ਦੋ ਬੱਚੇ ਮੇਰੇ ਕੋਲ ਅਮਾਨਤ ਛੱਡੇ ਸਨ । ਉਸ਼ ਦੀ ਐਤਲੀ 
ਇੱਛਾ ਦਾ ਆਦਰ ਕਰਦਿਆਂ ਹੋਇਆਂ ਮੈ” ਇਨ੍ਹਾਂ ਨੂੰ ਸਦਾ ਇਕ ਮਾਂ ਵਾਂਗ ਹਿੱਕ ਨਾਲ ਲਾ ਕੇ 
ਰਖਿਆ ਹੈ । ਉਸ ਦੇ ਸ਼ਬਦ ਸਨ “ਵੇਖੀ”, ਕਿਸੇ ਗੱਤੋ" ਇਨ੍ਹਾਂ ਨੂੰ ਜ਼ਰਾ ਵੀ ਦੁਖ ਨਾ ਹੋਵੇ । ਜਦੋ“ ਵੀ 
ਮੈਂ ਇਨ੍ਹਾਂ ਨੂੰ ਵੇਖਦਾ ਹਾਂ ਉਸ ਦੇ ਉਹ ਸ਼ਬਦ ਮੇਰੀ ਯਾਦ ਵਿਚ ਸਜਰੇ ਹੋ ਜਾਂਦੇ ਹਨ । ਇਸ ਕਰਕੇ 
ਮੈਂ ਉਨ੍ਹਾਂ ਤੋ“ ਇਕ ਪਲ ਲਈ ਵੀ ਵਖਰਾ ਨਹੀਂ” ਹੋ ਸਕਦਾ, ਉਹ ਸਦਾ ਮੇਰੇ ਨਾਲ ਹੀ ਰਹਿੰਦੇ 
ਹਨ । ਕਿਧਰੇ ਉਨ੍ਹਾਂ ਨੂੰ ਇਕੱਲਿਆਂ ਜਾਣ ਦੀ ਆਗਿਆ ਨਹੀਂ । ਤੂੰ ਸਵੇਰੇ ਘਰ ਦੇ ਕੌਮ ਕਾਜ 
ਦੀ ਨਿਗਰਾਨੀ ਵਿਚ ਰੁੱਝੀ ਰਹਿੰਦੀ ਹੈ” । ਇਸ ਲਈ ਮੌ' ਉਨ੍ਹਾਂ ਨੂੰ ਤੇਰੇ ਕੋਲ ਨਹੀ ਘਲਦਾ, ਤਾਂ 
ਜੋ ਉਹ ਤੇਰੇ ਕੰਮ ਵਿਚ ਵਿਘਨ ਨਾ ਪਾਣ । ਮੈ' ਮੁੰਡਿਆਂ ਨੂੰ ਇਸ ਲਈ ਤੇਰੇ ਕੋਲ ਨਹੀ ਘਲਦਾ 
ਕਿ ਮੈਂ ਉਨ੍ਹਾਂ ਨੂੰ ਘਲ ਕੇ ਤੇਰੇ ਉੱਤੇ ਭਾਰ ਵਿਚ ਵਾਧਾ ਨ ਕਰਾਂ ।” 

ਬੇਗਮ ਨੌ ਮੂੰਹ ਵਿਚ ਮਿਠਾਸ ਭਰ ਕੇ ਹੌਲੀ ਹੌਲੀ ਕਿਹਾ, “ਮੋਰੇ ਮਾਲਕ ! ਜੌ ਮੇਰਾ 
ਆਪਣਾ ਕੋਈ ਬੱਚਾ ਹੁੰਦਾ ਤਾਂ ਕੀ ਇਸ ਨਾਲ ਮੋਰੇ ਉਤੇ ਭਾਰ ਵਿਚ _ਕੋਈ ਵਾਧਾ ਰੁੰਦਾ । 
ਮਾਂ ਘਰ ਦਾ ਸਾਰਾ_ਕੌਮ ਕਾਜ ਹੁੰਦਿਆਂ ਹੋਇਆਂ ਵੀ ਆਪਣੇ _ਬੱਚੇ _ਦਾ ਧਿਆਨ 
ਰਖਦੀ ਹੈ । ਜੋ ਬੱਚਾ ਔਖ ਵਿਚ ਹੋਵੇ ਤਾਂ _ਉਹ ਕੰਮ ਕਾਜ ਦੀ ਪ੍ਰਵਾਹ ਨਹੀਂ ਕਰਦੀ 1 
ਮੈਂ ਤੁਹਾਨੂੰ ਵਿਸ਼ਵਾਸ ਦੁਆਂਦੀ ਹਾਂ ਕਿ ਮੁੰਡਿਆਂ ਦੀ ਹੌੱਦ ਕਿਸੇ ਤਰ੍ਹਾਂ ਵੀ ਮੋਰੇ ਘਰ ਦੇ ਕੰਮ ਕਾਜ 
ਵਿਚ ਵਿਘਨ ਨਹੀ ਪਾਏਗੀ । ਮੈ' ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਤੁਸੀਂ ਕਿਰਪਾ ਕਰਕੇ 
ਮੋਰੀਆਂ ਇਛਾਵਾਂ ਦੀ ਵਿਰੋਧਤਾ ਨ ਕਰੋ ।” ਇਹ ਕਹਿ ਕੇ ਉਸ ਨੇ ਆਪਣੇਂ ਪਤੀ ਦੇ ਚਰਨ 
ਫੜ ਲਏ ਅਤੇ ਪਿਆਰ ਵਿਚ_ਭੁੱਬਾਂ ਮਾਰਨ ਲਗੇ ਪਈ । ਉਸਨੇ ਆਪਣੀ ਖੇਡ ਇਸ ਹੁਸ਼ਿਆਰੀ 


ਵਾ 


212 


ਨਾਲ ਖੇਡੀ ਕਿ ਉਸ ਦੀ ਦਰਦ ਭਰੀ ਬੇਨਤੀ ਉੱਤੇ ਪੱਥਰ ਵੀ ਪਘਰ ਜਾਂਦਾ । ਦੀਵਾਨ ਨੇ ਆਪਣੇ 
ਹਥੀਂ' ਪਿਆਰ ਨਾਲ ਉਸ ਦੇ ਹੰਝੂ ਪੂੰ ਝੇ ਅਤੇ ਸਵੇਰੇ ਹੀ ਮੁੰਡੇ ਉਸ ਕੋਲ ਘੱਲਣ ਦਾ ਬਚਨ ਦਿੱਤਾ । 
ਫਿਰ ਦੀਵਾਨ ਨੇ ਮਿੱਠੇ ਸ਼ਬਦਾਂ ਨਾਲ ਉਸ ਤੋ” ਵਿਦਾਇਗੀ ਲਈ । ਇਸ ਤੋ" ਪਹਿਲਾਂ ਉਸ ਨੇ 
ਿਮਰਤਾ ਨਾਲ ਪੇਸ਼ ਕੀਤੇ ਕੁਝ ਪਾਨ ਕਬੂਲ ਕੀਤੇ । 
ਜਦੋਂ ਦੀਵਾਨ ਟੁਰ ਗਿਆ, ਤਾਂ ਉਹ ਆਪਣੇ ਮਨ ਵਿਚ ਇਹ ਕਹਿ ਕੋ ਹੱਸੀ : “ਹੁਣ ਮੈ 

ਆਪਣੀ ਵਿਉੱਤ ਵਿਚ ਸਫਲ ਹੋ ਗਈ ਹਾਂ । ਮੈਨੂੰ ਇਕ ਦਮ ਇਹਨਾਂ ਕੰਡਿਆਂ ਨੂੰ ਆਪਣੇ 
ਰਾਹ ਵਿੱਚੋਂ ਹਟਾਣ ਦਾ ਜਤਨ _ਕਰਨਾ ਚਾਹੀਦਾ ਹੈ । ਧਨ ਨਾਲ ਜਾਂ ਧੋਖੇ ਨਾਲ ਮੈਨੂੰ ਜ਼ਰੂਰ 
ਆਪਣੀ ਇੱਛਾ ਪੂਰੀ ਕਰਨੀ ਚਾਹੀਦੀ ਹੈ । ਉਸਨੇ ਕਲ ਸਵੇਰੇ ਮੁੰਡੇ ਘੱਲਣ ਦਾ ਬਚਨ ਦਿੱਤਾ 
ਹੈ। ਮੈਨੂੰ ਉਨ੍ਹਾਂ ਦਾ ਫਬਦਾ ਸਵਾਗਤ ਕਰਨ ਲਈ ਘਰ ਨੂੰ ਸਜਾਣਾ ਚਾਹੀਦਾ ਹੈ । ਮੈਂ“ ਓਹਨਾਂ 


`ਲਲ ਇਨਾ ਪਿਆਰ ਵਿਖਾਵਾਂਗੀ ਕਿ ਲੋਕਾਂ ਦੇ ਦਿਲ ਹੈਰਾਨੀ ਨਾਲ ਭਰ ਜਾਣਗੇ । ਉਹ 


ਕਹਿਣਗੇ 'ਮਤਰੇਈ ਮਾਂ ਸਵਰਗੀ ਬੇਗਮ ਦੇ ਬੱਚਿਆ ਨੂੰ ਸਾਰੇ ਦਿਲ ਨਾਲ ਪਿਆਰ ਕਰਦੀ ਹੈ । 
ਪਿੱਛੋਂ ਜੇ ਮੈ ਨਵ੍ਹਾਂ ਨਾਲ ਉਨ੍ਹਾਂ ਦਾ ਸਿਰ ਵੀ ਲਾਹ ਦਿਆਂ, ਤਾਂ ਕੋਈ ਇਹ ਗਲ ਮੈਨੇਗਾ ਹੀ 
ਠਗ 

ਹੁਣ ਉਸ ਨੇ ਬੱਚਿਆਂ ਦੇ ਸਵਾਗਤ ਲਈ ਘਰ ਸਜਾਣਾ ਅਰੋਭ ਦਿੱਤਾ । ਉਸ ਨੇ ਇਹ ਕੈਮ 
ਛੇਨੀ ਨਿਪੁੰਨਤਾ ਨਾਲ ਕੀਤਾ ਕਿ ਕੋਈ ਵੀ ਇਸ ਵਿਚ ਨੁਕਸ ਨਹੀ ਕੱਢ ਸਕਦਾ ਸੀ । ਉਸ 
ਨੇ ਉਨ੍ਹਾਂ ਲਈ ਕਈ ਤਰ੍ਹਾਂ ਦੀਆਂ ਮਠਿਆਈਆਂ ਅਤੇ ਹੋਰ ਨਿਆਮਤਾਂ ਮੰਗਵਾਈਆਂ ਅਤੇ ਉਨ੍ਹਾਂ 
ਨੂੰ ਠੀਕ ਤਰ੍ਹਾਂ ਸਜਾਂ ਕੇ ਗੋਲ ਕਮਰੇ ਵਿਚ ਰਖ ਦਿੱਤਾ । ਉਸਨੇ ਆਪਣੇ ਹਥ ਨਾਲ ਵਧੀਆ 
ਭੋਜਨ ਤਿਆਰ ਕੀਤੇ ਅਤੇ ਪ੍ਰਭਾਤ ਹੋਣ ਤੋਂ ਪਹਿਲਾਂ ਸਭ ਕੁਝ ਤਿਆਰ ਕਰ ਲਿਆ । 

ਫਿਰ ਉਹ ਮੁੰਡਿਆਂ ਦੇ ਆਉਣ ਦੀ ਉਡੀਕ ਕਰਨ ਲਗੀ ਜਿਸ ਤਰ੍ਹਾਂ ਇਕ ਬਗਲਾ ਭਗਤ 
ਥਣਕੇ ਛੋਟੀਆਂ ਮੱਛੀਆਂ ਦੀ ਆਸ ਵਿਚ ਤਲਾ ਦੇ ਕੌਢੇ ਕੋਢੇ ਟੁਰਦਾ ਹੈ। 
` ਮਨਸੂਰ ਕਵੀ ਆਖਦਾ ਹੈ ਕਿ ਉਹ ਇਸ ਤਰ੍ਹਾਂ ਸ਼ਹਿ ਲਾ _ਕੇ ਬੈਠ ਗਈ, ਜਿਵੇ” ਬਿੱਲੀਂ 
ਸ਼ਿਕਾਰ ਲਈ ਆਪਣੇ ਪੰਜੇ ਤਿਆਰ ਰਖਦੀ ਹੈ । 

ਜਦੋ ਉਹ ਇਸ ਤਰ੍ਹਾਂ ਅਲਾਲ ਅਤੇ ਦਲਾਲ ਨੂੰ ਆਉ'ਦਿਆਂ ਉਡੀਕ ਰਹੀ ਸੀ ਤਾਂ ਉਸ 
ਦੀ ਦਾਸੀ ਨੇ ਆ ਕੇ ਦਸਿਆ ਕਿ ਦੀਵਾਨ ਉਸ ਦੀ ਕੋਠੀ ਵਲ ਨੂੰ ਆ ਰਿਹਾ ਸੀ । ਅਗਲੇ ਪੱਲ 
ਉਹ ਅਲਾਲ ਅਤੇ ਦਲਾਲ ਸਮੋਤ ਅੰਦਰ ਆ ਗਿਆ । ਮੁੰਡਿਆਂ ਨੇ ਬੜੇ ਸ਼ੋਖ ਕਪੜੇ ਪਾਏ ਹੋਏ 
ਸਨ ਅਤੇ ਬੜੇ ਸੁੰਦਰ ਲਗ ਰਹੇ ਸਨ । ਉਨ੍ਹਾਂ ਨੂੰ ਵੇਖ ਕੇ ਅਕਾਸ਼ ਦੀਆਂ ਪਰੀਆਂ ਦਾ ਵੀ ਧਿਆਨ 
ਉਨ੍ਹਾਂ ਵਲ ਖਿਚਿਆ ਜਾਂਦਾ । ਉਨ੍ਹਾਂ ਇਕ ਦਮ ਉਸ ਦੇ ਸਾਹਮਣੇ ਪਹੁੰਚ ਕੇ ਆਦਰ ਨਾਲ ਸਲਾਮ 
ਕੀਤੀ । ਉਸ ਨੇ ਘੁਟ ਕੇ ਉਨ੍ਹਾਂ ਨੂੰ ਛਾਤੀ ਨਾਲ ਲਾ ਲਿਆ ਅਤੇ _ਪਿਆਰ ਨਾਲ ਉਨ੍ਹਾਂ ਦੇ ਮੂੰ ਹ 
`ਚੁੰਮੇ । ਫਿਰ ਉਸ ਨੇ ਆਪ ਉਹ ਖਾਣੇ ਉਨ੍ਹਾਂ ਦੇ ਅੱਗੇ ਰੱਖੋ, ਜਿਹੜੇ ਉਸ ਨੇ ਬਣਾਏ ਹੋਏ ਸਨ ॥ 
ਅਲਾਲ ਅਤੇ ਦਲਾਲ ਉਸ ਦੇ ਖਾਣਿਆਂ ਨਾਲ ਬੜੇਂ ਪ੍ਰਸੈਨ ਹੋਏ । 

ਉਹ ਹੁਣ ਉਥੇ ਕਟੀ ਕਈ ਦਿਨ ਰਹਿੰਦੇ ਅਤੇ ਉਨ੍ਹਾਂ ਦੀ ਮਤਰੇਈ ਮਾਂ ਹਰ ਰੋਜ਼ ਨਵੇਂ 


ਅਗ 


213 


'ਖਾਂਣੇ ਬਣਾਂਦੀ ਅਤੇ ਹੋਰ ਵਨ ਸਵੈਨੀਆਂ ਚੀਜ਼ਾਂ ਉਨ੍ਹਾਂ ਨੂੰ ਦਿੰ'ਦੀ । ਉਹ ਸਾਰਾ ਭੋਜਨ ਆਪ ਉਨ੍ਹਾਂ " 
ਦੇ ਅੱਗੇ ਰਖਦੀ, ਤੇ ਜਦੋਂ ਉਹ ਖਾ ਰਹੇ ਹੰਦੇ ਤਾਂ ਉਨ੍ਹਾਂ ਦੇ ਸਾਮਣੇ ਖਲੌਤੀ ਰਹਿੰਦੀ । ਉਹ ਇਕ 
ਪਲ ਲਈ ਵੀ ਉਨ੍ਹਾਂ ਨੂੰ ਅਖੋ' ਉਹਲੋ ਨਾ ਕਰਦੀ ਅਤੇ ਉਹ ਉਸਦੇ ਪਿਆਰ ਵਾਲੋ ਵਰਤਾਓ 
ਨਾਲ ਏਨੇ ਮੋਹੋ ਗਏ ਕਿ ਇਕ ਦਿਨ ਲਈ ਵੀ ਵਖਰੇ ਨਾ ਹੁੰਦੇ । ਹੁਣ ਉਹ ਕੁਦੀ` ਆਪਣੇ ਪਿਤਾ 
`ਦਾ ਹੱਥ ਫੜ ਕੇ ਬਾਜ਼ਾਰ ਵਿਚ ਫਿਰਦੇ ਨਾ ਦਿਸਦੇ । ਉਹ ਆਪਣੀ ਸਕੀ ਮਾਤਾ ਦੇ ਮਰਨ ਦਾ ਦੁੱਖ 
ਭੁਲ ਗਏ ਅਤੇ ਆਪਣੀ ਮਤਰੋਈ ਮਾਂ ਦੀ ਕੋਠੀ ਵਿਚ ਹਰ ਸ਼ੈ ਨਾਲ ਬੜੇ ਪ੍ਰਸੰਨ ਸਨੂ 1 

ਇਸ ਤਰ੍ਹਾਂ ਉਨ੍ਹਾਂ ਦਾ ਸਮਾਂ ਫਿਰ ਖੁਸ਼ੀ ਖੁਸ਼ੀ ਲੰਘਣ ਲਗ ਗਿਆ, ਪਰ ਬੇਗਮ ਸਾਰਾ_ਸਮਾਂ 
ਇਹ ਸੋਚਦੀ ਰਹੀ ਸੀ ਕਿ ਉਹ ਉਨ੍ਹਾਂ ਨੂੰ ਮਹਿਲ ਤੱ ਲਾਂਭੇ ਕਰਨ ਵਿਚ ਕਿਵੇ“ ਸਫਲ“ ਹੋ ਸਕਦੀ 
ਹੈ, ਕਿਉ” ਕਿ ਸਭ ਕੁਝ ਦੇ ਬਾਵਜੂਦ ਉਹ ਉਨ੍ਹਾਂ ਨੂੰ ਆਪਣੇ ਬਹੁਤ ਵੱਡੇ ਦੁਸ਼ਮਣ ਸਮਝਦੀ ਸੀ । 
-ਉਸ ਨੇ ਆਪਣੀ ਗੁਪਤ ਇੱਛਾ ਕਿਸੇ ਅੱਗੇ ਪ੍ਰਗਟ ਨਾ ਕੀਤੀ । ਮਿੱਠੇ ਸ਼ਬਦਾਂ ਨਾਲ ਉਸ ਨੇ 
ਸਾਰਿਆਂ ਦੇ ਦਿਲ ਜਿਤ ਲਏ ਸਨ, ਫਿਸ ਕਰਕੇ ਕਿਸੇ ਨੂੰ ਉਸ ਦੀ ਘਿਨਾਉਣੀ ਵਿਉੱਤ ਬਾਰੇ 
ਸ਼ੱਕ ਨਾ _ਪਿਆ । ਲੋਕੀ ਉਸ ਦੇ ਚਿਤ ਵਿੱਚ ਇਸ ਉਤਮ ਅਤੇ ਅਦੁੱਤੀ ਗੁਣ ਦੀ ਬੜੀ ਉਪਮਾ 
ਕਰਦੇ ਅਤੇ ਹੈਰਾਨ ਹੁੰਦੇ ਕਿ ਇਕ ਮਤਰੇਈ ਮਾਂ ਏਨਾ ਪਿਆਰ ਕਿਸ ਤਰ੍ਹਾਂ ਕਰ ਸਕਦੀ ਹੈ, ਆਮ 
ਕਰਕੇ ਇਹੋ ਜਹੇ ਬਚਿਆਂ ਨਾਲ ਘ੍ਰਿਨਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨਾਲ ਮੈਦਾ ਵਰਤਾਓ 
ਕੀਤਾ ਜਾਂਦਾ ਹੈ । ਮੌਕਾ ਲਗ ਜਾਏ ਤਾਂ ਮੱਤਰੇਈਆਂ ਉਨ੍ਹਾਂ ਦੀ ਹੱਤਿਆ ਕਰਨ ਤੋ“ ਵੀ'ਸੰਕੌਚ 
ਨਹੀਂ ਕਰਦੀਆਂ । ਪਰ ਇਥੇ ਮਾਮਲਾ ਬਿਲਕੁਲ ਵਖਰਾ ਸੀ । ਜੇ ਕੇਂਈ ਚੀਜ਼ ਉਸ ਨੂੰ ਬਹੁਤ 
ਸਵਾਦੀ ਲਗਦੀ ਤਾਂ ਉਸ ਨੂੰ ਆਪ ਨਾ ਖਾਂਦੀ ਸਗੋ ਆਪਣਾ ਹਿੱਸਾ ਵੀ ਬਚਿਆਂ ਦੂੰ ਦੇ 
ਦਿੰਦੀ । 

ਬੱਚਿਆਂ ਨਾਲ ਇਜ ਅਤਿ ਦਿਆਲੂ ਵਰਤਾਓ ਉੱਤੇ ਦੀਵਾਨ ਦਾ ਦਿਲ ਮੌਹਿਆ ਗਿਆ 1 
ਉਸ ਨੇ ਬੱਚਿਆਂ ਨੂੰ ਬੇਗਮ ਦੇ ਹਵਾਲੇ ਕਰ ਦਿੱਤਾ ਅਤੇ ਆਪ ਉਨ੍ਹਾਂ ਵੱਲੋ ਨਿਸ਼ਚਿਤ 
ਹੋ ਗਿਆ । ਉਹ ਹੁਣ ਰਾਜ ਕਾਜ ਦੇ ਕੌਪਾਂ ਵਲ ਧਿਆਨ ਦੋਣ ਲੱਗਾ ਅਤੇ ਉਸ ਨੂੰ ਆਪਣਾ 
ਆਪ ਬਹੁਤ ਹੌਲਾ ਲਗਦਾ । 

ਵਕਤ ਇਸੇ ਤਰ੍ਹਾਂ ਲੰਘਦਾ ਗਿਆ । ਬੇਗਮ ਦਾ ਮਨ ਮੌ ਡਿਆਂ ਤੋ“ ਖਲਾਸੀ ਕਰਾਉਣ 

ਦੀਆਂ ਵਿਉੱਤਾ ਵਿਚ ਰੁੱਝਾ ਰਹਿੰਦਾ । ਸਾਉਣ ਦੇ ਮਹੀਨੇ ਇਕ ਦਿਨ ਉਸ ਵੇਖਿਆ ਕਿ ਸਜਰੇ 
ਹੜ੍ਹਾਂ ਦਾ ਪਾਣੀ ਹਰ ਪਾਸੇ ਵਗ ਰਿਹਾ ਹੈ । ਇਹ ਵੇਖ ਕੇ ਉਸ ਨੂੰ ਇਕ ਵਿਉੱਤ ਸੂਝ ਗਈ 1 
ਨਵੇ ਪਾਣੀਆਂ ਵਿਚ ਬੇੜੀਆਂ ਦੀ ਦੌੜ ਇਕ ਬੜੀ ਮਜ਼ੋਦਾਰ ਖੋਡ ਹੈ । ਪਾਣੀ ਵਿਚ ਲੱਗ ਭੱਗ 
ਡ੍ਬੀ ਹੋਈ ਬੇੜੀ ਕਿਸ ਤਰ੍ਹਾਂ ਲੰਮੇ ਲੰਮੇ ਪੁੰਧਾਂ ਉੱਤੇ ਤੌਜ਼ੀ ਨਾਲ ਦੌੜਦੀ ਹੈ । ਜੇ ਮੰ ਡਿਆਂ ਨੂੰ ਇਸ 
ਖੇਡ ਦਾ ਪਤਾ ਲੱਗੇ ਤਾਂ ਜ਼ਰੂਰ ਹੀ ਉਨ੍ਹਾਂ ਦਾ ਇਹ ਖੇਡ ਵੇਖਣ ਨੂੰ ਬਹੁਤ ਹੀ ਜੀਕ ਰੇਗਾ । ਇਕ 
ਆਦਮੀ ਨੂੰ ਮੱ ਉਨ੍ਹਾਂ ਨੂੰ ਡੋਬਣ ਲਈ ਨਿਯਤ ਕਰ ਦਿਆਂਗੀ । 

ਇਹ ਵਿਉੱਤ ਬਣਾ ਕੇ ਉਸ ਨੇ ਸਰਕਾਰੀ ਜਲਾਦ ਨੂੰ ਸਦਿਆ ਅਤੇ ਚੌਰੀ ਉਸ ਨਾਲ 


214 


ਇਸ ਵਿਸ਼ੇ ਉੱਤੇ ਵਿਚਾਰ ਕੀਤੀ । ਉਸ ਨੇ ਕਿਹਾ ''ਮੈ ਤੈਨੂੰ ਆਪਣਾ ਸੱਚਾ ਹਿਤਾਇਸ਼ੀ ਸਮਝਦੀਂ 
ਹਾਂ । ਜੇ ਤ੍ਰੈ ਮੇਰਾ ਇਕ ਕੌਮ ਕਰੇ', ਤਾਂ ਮੈਂ ਵੀਹ ਪੁਰੇ ਜ਼ਮੀਨ ਰਜਿਸਟਰੀ ਕਰਕੇ ਤੇਰੇ ਨਾਂ ਲਗਾ 
ਦਿਆਂਗੀ । ਜਲਾਦ ਨੂੰ ਉਸ ਨੂੰ ਨਿਸ਼ਚਾ ਦਿਵਾਇਆ ਕਿ ਜਿਵੇ ਉਹ ਕਹੌਗੀ ਓਵੇ ਹੀ ਹੋਵੇਗਾ, 
ਅਤੇ ਕਿਹਾ, “ਜੇ ਮੈਨੂੰ ਵੀਹ ਪੁਰੇ ਜ਼ਮੀਨ ਮਿਲ ਜਾਏ, ਤਾਂ ਦੁਨੀਆਂ ਵਿਚ ਕੋਈ ਕੰਮ ਨਹੀ 
ਜਿਹੜਾ ਮੈ“ ਨਹੀਂ ਕਰ ਸਕਦਾ । ਇਸ ਗਲ ਦਾ ਬੇਗਮ ਸਾਹਿਬ ਮੈ“ ਤਹਾਨੂੰ ਯਕੀਨ ਦਿਵਾਂਦਾ 
ਹਾਂ ।”' ਫਿਰ ਉਸ ਨੇ ਆਪਣੀ ਘ੍ਰਿਣਤ ਇੱਛਾ ਉਸ ਦੇ ਕੌਨ ਵਿਚ ਦੱਸੀ ਅਤੇ ਜਲਾਦ ਨੇ ਉਹ 
ਇਛਾਂ ਪੂਰੀ ਕਰਨੀ ਮੰਨ ਲਈ । ਬੇਗਮ ਨੇ ਫਿਰ ਤਰਖਾਣ ਨੂੰ ਹਕਮ ਦਿੱਤਾ ਕਿ ਉਹ ਇਕ ਮੌਰ- 
ਪੰਖੀ ਬੇੜੀ ਤਿਆਰ ਕਰੇ ਅਤੋਂ ਉਸ ਨੂੰ ਇਕ ਚੰਗਾ ਇਨਾਮ ਦੇਣ ਦਾ ਬਚਨ ਦਿੱਤਾ । ਅਲਾਲ 
ਅਤੇ ਦਲਾਲ ਨੇ ਇਸੇ ਬੇੜੀ ਵਿਚ ਬੇੜੀਆਂ ਦੀ ਦੌੜ ਵੇਖਣ ਜਾਣਾ ਸੀ । ਮੋਰ ਪੌਖੀ ਬੇੜੀ ਤਿਆਰ 
ਹੋ ਗਈ ਅਤੇ ਰਾਜਕੁਮਾਰਾਂ ਨੂੰ ਵਧੀਆ ਕਪੜੇ ਪਵਾ ਦਿੱਤੇ ਗਏ । ਖਾਣ ਦਾ ਹਰ ਤਰ੍ਹਾਂ ਦਾ ਸਾਮਾਨ 
ਬੇੜੀ ਵਿਚ ਟਿਕਾ ਦਿੱਤਾ _ਗਿਆ । ਜਲਾਦ ਚਲਾਣ ਬੈਠ ਗਿਆ ਅਤੇ ਬੇੜੀ ਦੇ ਕਪਤਾਨ ਦਾ 
ਕੰਮ ਕਰਨ ਲਗਾਂ । ਉਸ ਨੇ ਚਪੂ ਚਲਾਏ ਅਤੇ ਇਹ ਇਕ ਵੱਡੇ ਦਰਿਆ ਵਿਚ ਦਾਖਲ ਹੋ ਗਈ । 
ਨੇੜੇ ਤੇੜੇ ਕੋਈ ਸ਼ਹਿਰ ਜਾਂ ਪਿੰਡ ਨਹੀਂ ਦਿਸਦਾ ਸੀਂ । ਫਿਰ ਜਲਾਦ ਰਾਜਕ੍ਮਾਰ ਦੇ ਨੇੜੇ ਆ ਕੇ 
ਕਹਿਣ ਲਗਾ, “ਹੁਣ ਰਬ ਦਾ ਨਾਂ ਲੈ ਲਓ, ਤੁਹਾਡੀ ਅਖੀਰਲੀ ਘੜੀ ਆ ਗਈ ਹੈ । ਮੈ` 
ਤੁਹਾਡੀ ਅਜ਼ਲ ਹਾਂ, ਤੁਸਾਂ ਮੋਰੇ ਹੱਥੋਂ ਮਰਨਾ ਹੈ । ਮੈ ਤੁਹਾਨੂੰ ਹੁਣ ਇਸ ਦਰਿਆ ਵਿਚ ਡਬੌਣਾ ਹੈ । 
ਅਜੀਬ ਗਲ ਹੈ ਕਿ ਤੁਹਾਨੂੰ ਆਪਣੀ ਮਤਰੇਈ ਮਾਂ ਦੀ ਪਾਪ ਭਰੀ ਵਿਉੱਤ ਦਾ ਪਤਾ ਹੀ ਨਹੀਂ` 
ਲੱਗਾ । ਹੁਣ ਤੁਹਾਡੇ ਲਈ ਕੇਈ ਆਸ ਨਹੀਂ', ਕਿਉਂਕਿ ਮੈਨੂੰ ਇਸ ਕੌਮ ਦਾ ਵੀਹ ਪੁਰੇ ਜ਼ਮੀਨ 
ਇਨਾਮ ਮਿਲਣਾ ਹੈ।'' ਅਲਾਲ ਅਤੇ ਦਲਾਲ ਇਹ ਅਜੀਬ ਖਬਰ ਸੁਣ ਕੇ ਡਰ ਨਾਲ ਕੰਬਣ ਲੱਗ ਪਏ 
ਅਤੇ ਦੁਖ ਵਿਚ ਵਿਰਲਾਪ ਕਰਨ ਅਤੇ ਆਪਣੀਆਂ ਹਿੱਕਾਂ ਪਿੱਟਣ ਲਗੇ ''ਸਾਨੂੰ ਆਪਣੀ ਮਤਰੇਈਂ 
ਮਾਂ ਦੇ ਛਲ ਦਾ ਪਤਾ ਨਹੀਂ ਲਗਾ । ਹਾਏ ! ਜੋ ਸਾਨੂੰ ਇਸ ਗਲ ਦੀ ਜ਼ਰਾ ਵੀ ਸ਼ੂਹ ਹੁੰਦੀ ਤਾਂ 
ਅਸੀਂ ਕਿਸੇ ਜੈਗਲ ਵਿਚ ਦੌੜ ਜਾਂਦੇ ਅਤੇ ਓਥੇ ਫਕੀਰਾਂ ਵਾਂਗ ਰਹਿੰਦੇ, ਹਾਏ ! ਸਾਡੀ ਮਾਂ 
ਕਿਥੇ ਟੁਰ ਗਈ ਅਤੇ ਸਾਡਾ ਪਿਆਰਾ ਪਿਤਾ ਇਸ ਵੇਲੋਂ ਕਿੱਥੇ ਹੈ ? ਅਸੀਂ ਕਿਸ ਬੁਰੇ ਤਰੀਕੇ ਨਾਲ 
ਆਪਣੀਆਂ ਜਾਨਾਂ ਗਵਾਣ ਲਗੇ ਹਾਂ ।'' ਹੇ "ਕਪਤਾਨ, ਅਸੀ ਇਸ ਵਿਚ ਤੈਨੂੰ ਕੋਈ ਦੋਸ਼ ਨਹੀ” 
ਦਿੰਦੇ । ਤੂੰ ਹੁਕਮਾਂ ਦੀ ਪਾਲਣਾ ਕਰਨ ਲਈ ਨਿਯਤ ਕੀਤਾ ਹੋਇਆ ਹੈ' । ਜੋਮਣ ਤੋ“ ਲੈ ਕੇ ਹੀ 
ਅਸੀਂ ਬੜੇ ਦੁਖੀ ਰਹੇ ਹਾਂ ਅਤੇ ਬੜੇ ਕਸ਼ਟ ਉਠਾਏ ਹਨ। ਜੇ ਤੂੰ ਸਾਡੇ ਉੱਤੇ ਦਇਆ ਕਰੇ ਤਾਂ 
ਤੂੰ ਅਜੇ ਵੀ ਸਾਡੀ ਜਾਨ ਬਖਸ਼ੁ ਸਕਦਾ ਹੈ“ । ਜੇ ਅਸੀ ਮਰ ਗਏ ਤਾਂ ਸ਼ਾਮ ਨੂੰ ਮਹਿਲਾਂ ਵਿਚ 
ਦੀਪਕ ਬਾਲਣ ਵਾਲਾ ਕੋਈ ਨਹੀਂ । ਉਸ ਦੇ ਇਸ ਮਹਾਨ ਕਲੇਸ਼ ਵਿਚ ਸਾਡੇ ਪਿਤਾ ਨਾਲ ਹਮ- 
ਦਰਦੀ ਕਰਨ ਵਾਲਾ ਕੋਈ ਨਹੀ” । ਉਸ ਨੇ ਇਹ ਸਭ ਕੁਝ ਇਸ ਲਈ ਕੀਤਾ ਹੈ ਕਿ ਉਹ ਸਾਡੀ 
ਮਤਰੋਈ ਮਾਂ ਹੈ । ਮਨਸੂਰ ਕਵੀ ਆਖਦਾ ਹੈ “ਕਿ ਮਤਰੇਈ ਮਾਂ ਦੀ ਦੁਸ਼ਟਤਾ ਇਕ ਕਹਾਵਤ ਬਣੀ 
ਹੋਈ ਹੈ ।' ਜੇ ਸਾਡੀ ਮਾਂ ਦੀ ਕੋਈ ਭੈਣ ਹ੍ਰੰਦੀ ਤਾਂ ਉਹ ਸਾਡਾ ਧਿਆਨ ਰਖਦੀ ਅਤੇ ਖਤਰੇ ਵੇਲੋਂ 
ਆਪਣੀ ਜਾਨ ਨਾਲ ਸਾਡੀ ਰੂਖਿਆ ਕਰਦੀ । ਜੋ_ਸਾਡੇ_ਪਿਤਾ.ਦੀ ਕੋਈ ਭੈਣ ਹੁੰਦੀ ਤਾਂ ਉਹ 
ਸਾਨੂੰ ਇਕ ਖਜ਼ਾਨੇ ਵਾਂਗ ਆਪਣੀ ਹਿਕ ਨਾਲ ਲਾ ਕੇ ਰਖਦੀ । ਜੇ ਸਾਡੀ ਮਾਂ ਦੀ ਕੋਈਂ ਵਿਉਰਾਣੀ 


215 


ਜਿਠਾਣੀ ਹ੍‌ੰ ਦੀ ਤਾਂ ਉਹ ਦਿਨ ਰਾਤ ਸਾਡੀ ਸੰਭਾਲ ਕਰਦੀ ਅਤੇ ਜਾਨੂੰ ਘਰੋ“ ਬਾਹਰ ਪੈਰ ਨਾਂ 
ਰੱਖਣ ਦਿੰਦੀ । ਉਫ਼ ! ਸਾਡੇ ਘਰ ਵਿਚ ਮਤਰੇਈ ਮਾਂ ਤੋਂ ।ਬਨਾਂ ਹੋਰ ਕੌਈ ਵੀ ਨਹੀਂ ਸੀ ।”' 

ਅਲਾਲ ਨੇ ਜਲਾਦ ਦੇ ਪੈਰ ਫੜ ਲਏ “ਮੈਨੂੰ ਮਾਰ ਦੇ ਪਰ ਦਲਾਲ ਨੂੰ ਛਡ ਦੇ । ਦਲਾਲ 
ਨੇ ਕਿਹਾ “ਮੈਨੂੰ ਜਿੰਨੇ ਮਰਜ਼ੀ ਹੈ ਕਸ਼ਟ ਦੇ ਕੇ ਮਾਰ ਲੈ, ਪਰ ਮੋਰੇ ਭਰਾ ਦੀ ਜਾਨ ਬਖਸ਼ ਦੇ ।'' 
ਜਲਾਦ ਨੇ ਕਿਹਾ, “ਦਫ਼ਾ ਹੋਵੇ ਮੈ” ਤ੍ਰਹਾਨੂੰ ਦੋਹਾਂ ਨੂੰ ਮਾਰ ਦਿਆਂਗਾ ।'' ਫਿਰ ਉਨ੍ਹਾਂ ਉਸ ਦੇ ਪੈਰਾਂ_ 
ਉੱਤੇ ਢਹਿ ਕੇ ਰਹਿਮ ਲਈ ਪ੍ਰਾਰਥਨਾ ਕੀਤੀ ਅਤੇ ਏਨਾ ਦਰਦਨਾਕ ਕੋਣ ਰੋਏ ਕਿ ਉਨ੍ਹਾਂ ਦੇ ਦੁਖ 
ਉੱਤੇ ਇਕ ਪਥਰ ਭੀ ਪਘਰ ਜਾਂਦਾ । ਜਠਾਦ ਨੇ ਫਿਰ ਸੌਚਿਆ ''ਜੇ ਮੈਇਹ ਦੋ ਬੇਗੁਨਾਹ 
ਜਾਨਾਂ ਬਚਾ ਸਕਦਾ ਹਾਂ, ਤਾਂ ਮੈਂ ਇਹ ਘੌਰ ਅਪਰਾਧ ਕਿਉ” ਕਰਾਂ ? 

ਇਕ ਵੱਡਾ ਬਿਓਪਾਰੀ ਬਾਰ੍ਹਾਂ ਜਹਾਜ਼ ਲੈ ਕੇ ਦਰਿਆ ਵਿਚ ਦੂਜੇ ਪਾਸਿਓ' ਚੋਲ ਖਰੀਦਣ 
ਲਈ ਆ ਰਿਹਾ _ਸੀ । ਜਲਾਦ ਨੇ ਆਵਾਜ਼ ਮਾਰ ਕੇ _ਉਸ ਨੂੰ ਗੁਪਤ ਢੰਗ ਨਾਲ ਮੁੰਡਿਆਂ ਬਾਰੇ 
ਕੁਝ ਕਿਹਾ । ਬਿਓਪਾਰੀ ਨੇ ਮੁੰਡਿਆਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ, ਅਤੇ ਜਲਾਦ ਘਰ 
ਮੁੜ ਆਇਆ । 

ਧਾਨ੍ਹ ਦਰਿਆ ਦੇ ਕੌਢੇ ਉਤੇ ਇਕ ਪਿੰਡ ਕਜਲਕਾਂਡਾ ਹੈ । ਓਥੇ ਇਕ ਰੁੱਜਿਆ ਪੁਜਿਆ 
ਕ੍ਰਿਸ਼ਨ ਹੀਰਾਂਧਰ ਰਹਿੰਦਾ ਸੀ ਜਿਹੜਾ ਮੁੰਜੀਂ ਦਾ ਥੌਕ ਬਿਓਪਾਰ ਕਰਦਾ ਸੀ । ਹਰ ਸਾਲ ਉਹ 
ਮੁੰਜੀ ਦੇ ਸੌ ਪੁਰੇ ਵੇਚਦਾ ਹੁੰਦਾ ਸੀ । ਉਸ ਇਲਾਕੇ ਵਿਚ ਏਨੀ ਬਹੁਤੀ ਮੰਜੀ ਵੇਚਣ ਵਾਲਾ ਹੋਰ 
ਕੋਈ ਨਹੀਂ ਸੀ । ਬਿਓਪਾਰੀ ਨੇ ਉਜ ਤੋਂ” ਮੁੰਜੀ ਖਰੀਦ ਲਤੀ ਅਤੇ ਦੌਫ' ਮੁੰਡੇ ਉਸ ਕੌਲ ਵੇਚ 
ਦਿੱਤੇ । ਅਲਾਲ ਅਤੇ ਦਲਾਲ ਹੀਰਾਧਰ ਕੌਲ ਰਹਿਣ ਲਗ ਪਏ । ਭਾਵੇ" ਰਾਜਕ੍ਮਾਰ ਸਨ, ਉਨ੍ਹਾਂ 
ਨੂੰ ਸਾਰਾ ਦਿਨ ਚਰਾਂਦਾਂ ਵਿਚ ਗਾਵਾਂ ਚਾਰਨੀਆਂ ਪੈਂਦੀਆਂ ਅਤੇ ਹੌਰ ਕਈ ਔਖ ਸਹਿਣੇ ਪੈਦੇ 
ਅਤੇ ਕੇਵਲ ਦੋ ਵਾਰ ਰੋਟੀ ਮਿਲਦੀ । ਫੇਸ ਦੁਖ ਵਿਚ ਅਝਾਲ ਓਥੋਂ ਭਜ ਗਿਆ । 

ਧਾਨੂੰ ਦੇ ਕੌਢੇ ਉਤੇ ਦੀਵਾਨ ਸਕੈਦਰ ਰਹਿੰਦਾ ਸੀ, ਜਿਹੜਾ ਬਾਰ੍ਹਾਂ ਜੈਗਲਾਂ ਅਤੇ ਤੇਰ੍ਹਾਂ ਆਕਾਦ 
ਇਲਾਕਿਆਂ ਦਾ ਮਾਲਕ ਸੀ । ਦੀਵਾਨ ਨੂੰ ਸ਼ਿਕਾਰ ਦਾ ਬੜਾ ਸੌਕ ਸੀ । ਅਜਲ ਵਿਚ ਜਦੇ` ਉਹ 
ਪੰਛੀਆਂ ਦੇ ਸ਼ਿਕਾਰ ਨੂੰ ਨਿਕਲਦਾ, ਤਾਂ ਬਾਹਰਲੀ ਦੁਨੀਆਂ ਦਾ ਥਹੁ ਪਤਾ ਭੁਲ ਜਾਂਦਾ । ਉਹ 
ਇਕ ਦਿਨ ਬਹੁਤ ਸਾਰੇ ਪੈਛੀਆਂ ਦਾ ਸ਼ਿਕਾਰ ਕਰਕੇ ਜੈਗਲ ਵਿਚ ੜੌ ਰਿਹਾ ਸੀ, ਜਦੋ" ਉਸ ਨੇ 
ਅਲਾਲ ਨੂੰ ਇਕ ਦਰਖਤ ਹੋਠ ਖਲੋਤੇ ਵੇਖਿਆ । ਉਹ ਉਸ ਦੀ ਜੰਦਰ ਸ਼ਕਲ ਵੇਖ ਕੇ ਬੜਾ 
ਪ੍ਰਸੰਨ ਹੋਇਆ ਅਤੇ ਉਸ ਨੂੰ ਆਪਣੇ ਮਹਿਲੀਂ ਲੈ ਗਿਆ । ਮੌਡਾ ਉਸ ਦੋ ਬਹੁਤ ਕੈਮ ਦਾ ਨਿਕਲਿਆ 
ਅਤੇ ਹਰ ਤਰ੍ਹਾਂ ਦੀ ਸੋਵਾ ਕਰਦਾ, ਪਰ ਜਦੋਂ ਉਹ ਦਾ ਮਾਲਕ ਉੱਸ ਨੂੰ ਤਨਖਾਹ ਦੇਣ ਲੱਗਾ ਤਾਂ 
ਉਹ ਲੈਦਾ ਨਾ । ਦੀਵਾਨ ਨੂੰ ਇਹ ਸ਼ਕ ਹੋਇਆ ਕਿੱ ਮੁੰਡਾ ਕਿਜੇ ਵੱਡੇ ਘਰ ਦਾ ਹੈ, ਪਰ ਜਦੋਂ” 
ਉਸ ਦਾ ਅੱਗਾ ਪਿੱਛਾ ਪੁਛਦਾ ਤਾਂ ਅਭਾਲ ਬਿਲਕੁਲ ਚੁਪ ਹੋ ਜਾਂਦਾ । ਦੀਵਾਨ ਸਾਹਿਬ ਨੂੰ 
ਇਸ ਦਾ ਬੜਾ ਦੁਖ ਲਗਦਾ । ਜਦੋਂ ਉਹ ਉਸ ਨੂੰ ਤਨਖਾਹ ਦੇਣ ਬਾਰੇ ਕਹਿੰਦਾ ਤਾਂ ਮੁੰਡਾ ਕਹਿੰਦਾ 
“ਹਜ਼ੂਰ” ਇਸ ਵਿਚ ਕਾਹਦੀ ਕਾਲੂ ਹੈ ਜਮ੍ਹਾਂ ਹੋਣ ਦਿਓ, ਮੈਂ ਜਾਰੀ ਇਕੋ ਵਾਂਰ ਲੈਂ ਲਵਾਂਗਾ । 
ਵੇਲੇ ਸਿਰ ਮੈ" ਆਪੇ ਹੀ ਮੌਗ ਲਵਾਂਗਾ । ਕਿਰਪਾ ਕਰਕੇ ਉਸ ਵੇਲੇ ਮੈਨੂੰ ਜ਼ਰੂਰ ਦੇ ਦੇਣਾ । ਕੋਈ 
ਵੀ ਮੁਸ਼ਕਲ ਤੋ ਮੁਸ਼ਕਲ ਕੈਮ ਅਜਿਹਾ ਨਹੀਂ ਜੀ ਜਿਹੜਾ ਅਲਾਲ ਦੀਵਾਨ ਵਾਸਤੇ ਕਰਨ ਨੂੰ 


216 


ਤਿਆਰ ਨਾ ਹੋਵੇ । ਉਹ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਵੀ ਆਪਣੇ ਫਰਜ਼ਾਂ ਦੀ ਪਾਲਣਾ 
ਕਰਦਾ । ਆਪਣੇ ਮਾਲਿਕ ਦੀ ਇਸ ਤਰ੍ਹਾਂ ਮਨ ਲਾ ਕੇ ਸੇਵਾ ਕਰਨ _ਕਰਕੋ ਹਰ ਇਕ ਉਸ ਦੀ 
ਜ਼ਲਾਘਾ ਕਰਦਾ । 

ਦੀਵਾਨ ਦਾ ਖਿਆਲ ਸੀ ਕਿ ਮੌੌਡਾ ਕਿਸੇ ਉੱਚੇ ਘਰਾਨੇ ਦਾ ਹੈ ਅਤੇ ਉਹ ਆਪਣੀਆਂ 
ਦੋਂ ਧੀਆਂ ਮੀਮੀਨਾਂ ਅਤੇ ਅਮੀਨਾਂ ਵਿੱਚੋਂ ਇਕ ਦਾ ਉਸ ਨਾਲ ਸਾਕ ਕਰਨ ਨੂੰ ਵੀ ਤਿਆਰ ਸੀ । 
ਪਰ ਉਸ ਦੀ ਔਕੜ ਸਾਫ਼ ਸੀ । ਜਿੰਨਾਂ `ਚਿਰ ਉਸ ਨੂੰ ਉਸ ਦੇ ਮਾਪਿਆਂ ਦਾ ਪਤਾ ਨਾ ਹੁੰਦਾ, 
ਉਹ ਇਹ ਕੌਮ ਕਿਵੇ ਕਰ ਸਕਦਾ ਸੀ । ਜੇ ਉਹ ਅਲਾਲ ਨੂੰ ਪੁਛਦਾ ਤਾਂ ਉਹ ਕਦੀ ਇਹ 
ਮੈਨਦਾ ਹੀ ਨਾ ਕਿ ਉਹ ਕਿਸੇ ਉੱਚੇ ਖਾਨਦਾਨ ਦਾ ਹੈ । ਉਹ ਇਹੀ ਕਹਿੰਦਾ ਕਿ ਉਹ ਇਕ 
ਮਾਖ਼ੂਲੀ ਆਦਮੀ ਦਾ ਪੁਤ੍ਰ ਹੈ । ਪਰ ਇਕ ਸਾਧਾਰਨ ਆਦਮੀ ਦੇ ਘਰ ਇਹੋ ਜਿਹਾ ਮੁੰਡਾ ਕਿਸ 
ਤਰ੍ਹਾਂ ਜਨਮ ਲੈ ਸਕਦਾ ਸੀ ? ਇਹ ਸੋਚ ਕੇ ਦੀਵਾਨ ਉਸ ਦੀ ਗਲ ਨਾ ਮੌਨਦਾ। ਜਿੰਨਾ ਉਹ 
ਇਸ ਬਾਰੇ ਸੋਚਦਾ ਉਨਾਂ ਹੀ ਮਨ ਵਿਚ ਹੋਰ ਦੁਖੀ ਹੁੰਦਾ । 

ਅਲਾਲ : 

“ਇਕ ਸ਼ਹਿਰ ਹੈ ਜਿਸ ਦਾ ਨਾਂ ਬਾਨੀਅਚ'ਗ ਹੈ । ਮੇਰੀ _ਇਹ ਇੱਛਾ ਹੈ ਕਿ ਮੈ 
ਆਪਣਾ ਘਰ ਇਸ ਸ਼ਹਿਰ ਦੇ ਨਾਲ ਲਗਦੀ ਸੁੰਦਰ ਧਰਤੀ ਉੱਤੇ ਬਣਾਵਾਂ । ਕਿਰਪਾ ਕਰਕੇ ਮੈਨੂੰ 
ਇਸ ਕੌਮ ਲਈ। ਪੈਜ ਸੌ ਆਦਮੀ ਦਿਉ ਅਤੇ ਇਨ੍ਹਾਂ ਕਾਮਿਆਂ ਤੋਂ” ਬਿਨਾਂ ਮੈਨੂੰ ਦੋ ਸੌ_ਜਿਪਾਹੀ ਵੀ 
ਦਿਉ ਜਿਹੜੇ ਮੋਰੇ ਹਿਤਾਂ ਦੀ ਰਾਖੀ ਕਰਨ । ਓਥੋ' ਦੇ ਦੀਵਾਨ ਦਾ ਨਾਂ ਸੋਨਾਫਰ ਹੈ । ਜੇ ਲੋੜ 
ਪਈ ਤਾਂ ਉਹਦੇ ਨਾਲ ਲੜ ਕੇ ਵੀ ਮੈ ਆਪਣਾ ਘਰ ਓਥੇ ਬਣਾਵਾਂਗਾ । 

ਦੀਵਾਨ ਸਕੰਦਰ ਉਸ ਦੀ ਬੇਨਤੀ ਮੋਨ ਗਿਆ ਅਤੇ ਉਸ ਨੇ ਉਸ ਨੂੰ ਲੋੜੀ'ਦੀ ਸਹਾਇਤਾ 
ਦੇ ਦਿੱਤੀ । 

ਹੁਣ ਕਿਰਪਾ ਕਰਕੇ _ਬਾਨੀਅਚੇ'ਗ ਸ਼ਹਿਰ ਬਾਰੇ ਕੁਝ ਸੁਣੋ । ਜਦੋ ਦੇ ਉਸ ਦੇ ਪੁੱਤਰ 
ਉਸ ਦੀ ਦੁਸ਼ਟ ਬੇਗਮ ਨੇ ਸ਼ਹਿਰੋ“ ਬਾਹਰ ਕਢਵਾ ਦਿੱਤੇ ਸਨ, ਦੀਵਾਨ ਸੋਨਾਫਰ ਆਪਣੇ ਬਚਿਆਂ 
ਦੇ ਜਾਣ ਬਾਰੇ ਬਹੁਤ ਵਿਰਲਾਪ ਕਰਦਾ ਰਹਿੰਦਾ । ਉਹ ਉਸ ਦੇ ਦਿਲ ਦੇ ਟੋਟੇ ਸਨ । “ਹਾਏ 
ਉਨ੍ਹਾਂ ਨੂੰ ਏਡੀ ਛੇਤੀ ਇਸ ਦਨੀਆਂ ਤੋ“ ਟੋਰ ਦੇਣਾ ਉਨ੍ਹਾਂ ਉੱਤੇ ਕਿੰਨਾ ਜ਼ੁਲਮ ਸੀ ! ਉਹ ਕੋਈ 
ਨਿਸ਼ਾਨੀ ਵੀ ਨਹੀ ਛਡ ਗਏ ਜਿਸ ਨਾਲ ਸੌ" ਆਪਣੀ ਰੂਹ ਨੂੰ ਤਸਕੀਨ ਦਿਆਂ ।' ਉਹ ਹਰ 
ਵੇਲੇ ਇਹੋ ਰੋਣਾ ਰੰ “ਦਾ ਰਹਿੰਦਾ ਅਤੇ ਸ੍ਕ ਕੇ ਪਿੰਜਰ ਹੋ ਗਿਆ । ਉਸ ਦੇ ਜੀਵਨ ਦੇ ਅਖ਼ੀਰਲੋ 
ਸਾਲਾਂ ਵਿਚ ਉਸ ਦੀ ਪਤਨੀ ਨੇ ਆਪਣੇ ਭੰੜੇ ਸਲੂਕ ਨਾਲ ਉਸ ਨੂੰ ਬੜਾ ਦੁਖ ਦਿੱਤਾ । ਉਸ 
ਨੇ ਇਕ ਪੁਤਰ ਵੀ ਜਨਮਿਆਂ । ਉਨ੍ਹਾਂ ਨੂੰ ਛਡ ਕੇ ਦੀਵਾਨ ਇਕ ਦਿਨ ਆਪਣੇ ਸੱਚੇਂ ਘਰ ਨੂੰ 
ਵਿਦਿਆ ਹੋ ਗਿਆਂ । ਨੌਜਵਾਨ ਰਾਜਕ੍ਰਮਾਰ ਉਸ ਦੇ ਪਿੱਛੋ ਉਸ ਦੀ ਗੱਦੀ ਉਤੇ ਬੈਠਾ, ਪਰ 
ਉਹ ਸ਼ਾਨਦਾਰ ਘਰਾਨਾ ਸੋਨਾਫਰ ਦੇ ਮਰਨ ਪਿਛੋ“ ਤਬਾਹ ਹੋ ਗਿਆ । ਉਸ ਦੀ ਬੇਗਮ ਨੇ ਪੂਰਾਂ- 
ਣਿਆਂ ਨੂੰ ਕੱਢ ਆਪਣੀ ਪਸੰਦ ਦੇ ਵਜ਼ੀਰ ਅਤੇ ਅਫ਼ਸਰ ਰਖੇ । ਇਹ ਨਵੇ ਅਫ਼ਸਰ ਨਵੇ” ਫੈਸ਼ਨ 
ਅਨੁਸਾਰ ਆਪਣੀਆਂ ਮੁੱਛਾਂ ਨੂੰ ਤਾਅ ਦਿੰਦੇ ਅਤੇ ਕੌਮ ਕੋਈ ਨਾ ਕਰਦੇ । ਉਹ ਆਪਣੀ ਤਨਖ਼ਾਹ 


-- << --- ਦਾ ਦ===ਦੇ 


ਦਲ 


217 


ਤ਼ਰੂਰ ਵਕਤ ਸਿਰ ਲੈ ਲੈਦੇ । ਜਦੋਂ ਇਸਤਰ੍ਹਾਂ ਦੀ ਹਾਲਤ ਸੀ ਤਾਂ ਅਲਾਲ ਆਪਣੇ ਆਦਮੀਆਂ. 


ਸਮੇਤ ਸ਼ਹਿਰ ਨੂੰ ਆਇਆ । ਉਸ ਨੇ ਪੰਜ ਸੌ ਮਜ਼ਦੂਰ ਸ਼ਹਿਰ ਦੇ ਨੌੜੇ ਮਕਾਨ ਬਣਾਉਣ ਉਤੇ 
ਲਾ ਦਿੱਤੋ । ਦੋ ਸੋ ਸਿਪਾਹੀ ਉਸ ਥਾਂ ਦੁਵਾਲੇ ਘੇਰਾ ਪਾ ਕੇ ਉਸ ਦੀ ਰਾਖੀ ਕਰਦੇ, ਬਿਨਾਂ _ਕਿਸੇ 
ਰੁਕਾਵਟ ਦੇ ਦਿਨ ਰਾਤ ਕੰਮ ਹੁੰਦਾ ਰਹਿੰਦਾ । 

ਜਦੋ ਬਾਨੀਆਂਚ'ਗ ਦੇ ਸ਼ਹਿਰ ਵਿਚ ਇਹ ਖਬਰ ਪਹ੍ੰਚੀ ਤਾਂ ਵਜ਼ੀਰ ਅਤੇ ਹੌਰ ਅਫਸਰੁ 
ਬਹੁਤ ਗੁੱਸੇ ਵਿਚ ਆਏ । ਉਨ੍ਹਾਂ ਨੇ ਇਕ ਆਦਮੀ ਅਕਾਲ ਕੋਲ ਮਾਮਲਾ ਅਤੇ ਨਜ਼ਰ ਮੈਗਣੰ 
ਲਈ ਘਲਿਆ । ਅਲਾਲ ਨੇ ਬਿਨਾ ਕੁਝ ਦੇਣ ਦੇ ਇਹ ਕਹਿ ਕੇ ਆਦਮੀ ਨੂੰ ਵਾਪਸ ਕਰ ਦਿੱਤਾ, 
“ਸੈਂ ਇਹ ਮਕਾਨ ਆਪਣੇ ਪਿਤਾ ਦੀ ਜ਼ਮੀਨ ਉਤੇ ਬਣਾ ਰਿਹਾ ਹਾਂ । ਇਹ ਮਾਮਲੇ ਅਤੇ ਨਜ਼ਰ 
ਬਾਰੇ ਤੁਸੀਂ ਕੀ ਬਕਵਾਸ ਕਰਦੇ ਹੋ !' ਫਿਰ ਕੁਝ ਸਿਪਾਹੀ ਉਜ ਦੀਆਂ ਮੁਸ਼ਕਾਂ ਬੰਨ੍ਹ ਕੇ ਉਸ 
ਨੂੰ ਦਰਬਾਰ ਵਿਚ ਧਰੀਕ ਲਿਆਉਣ ਲਈ ਘੱਲੋਂ ਗਏ । 

ਇਸ ਤੋਂ ਪਿੱਛੋਂ _ਅਲਾਲ ਦੇ ਆਦਮੀਆਂ ਅਤੋਂ ਸ਼ਹਿਰ ਦੇ ਸਿਪਾਹੀਆਂ ਵਿਚਕਾਰ ਤਕੜੀ 
ਲੜਾਈ ਹੋਈ । ਸ਼ਹਿਰ ਦੇ ਸਿਪਾਹੀਆਂ ਉੱਤੋਂ ਅਚਾਨਕ ਹੱਲਾ ਬੋਲਿਆ ਗਿਆ ਅਤੇ ਉਹ ਹਾਰ 
੯੯੧੪ ਅਤੇ ਆਪਣੇ ਪਿਤਾ ਦੀ ਥਾਂ ਉੱਤੇ ਦੀਵਾਨ 
ਹੋ ਗਿਆਂ । 

ਦੀਵਾਨ ਸਕੌਦਰ ਦੇ ਸਪਾਹੀਆਂ ਅਤੇ ਹੋਰ ਆਦਮੀਆਂ ਨੂੰ ਯੋਗ ਇਨਾਮ ਦੇ ਕੇ ਫੋਰ ਦਿੱਤਾ 
ਗਿਆ। ਇਸ ਵਾਪਰੀ ਘਟਨਾ ਦਾ ਹਾਲ ਸੁਣਕੇ ਸਕੰਦਰ ਨੇ ਆਪਣੀ ਧੀ ਦਾ ਸਾਕ ਦੇ ਕੇ ਅਲਾਲ ਵਲ 
ਗੈਢ ਘਲੀ । ਉਸ ਨੇ ਇਸ ਉੱਤੇ ਹੀ ਬਸ ਨਹੀ ਕੀਤੀ, ਸਗੋ ਆਪ ਬਾਨੀਆਂਚ'ਗ ਆ ਗਿਆ 
ਅਤੇ ਸਾਕ ਉੱਤੇ ਜ਼ੋਰ ਦੇਣ ਲਗਾ । ਅਲਾਲ ਨੇ ਜਬਾਂਬ ਵਿਚ ਕਿਹਾਂ “ਮੋਰਾ ਇਕ ਭਰਾਂ ਹੈ ਜਿਹੜਾ 
ਇਸ ਇਲਾਕੇ ਵਿਚ ਕਿਧਰੇ ਰਹਿੰਦਾ ਹੈ । ਉਸ ਲਈ ਮੇਰੇ ਮਨ ਵਿਚ ਬੜਾ ਦਰਦ ਹੈ । ਜੋ ਮੈਂ 
'ਉਸ ਨੂੰ ਵਾਪਸ ਲਿਆ ਸਕਿਆ ਤਾਂ ਮੈ“ ਤੇਰੀ ਧੀ ਨਾਲ ਵਿਆਹ ਕਰਵਾ ਲਵਾਂਗਾ । ਅਸੀਂ” ਦੋ 
) ੭੭" 4੬-$-ਵਖਰ ਕੁੜੀਆਂ ਵਿਆਹ ਲਵਾਂਗੇ _। ਪਰ ਪਹਿਲਾਂ ਮੈਨੂੰ ਉਸ ਨੂੰ ਭਾਲ ਕੇ ਲੱਭ 
ਲੰਣ ਦੇ ।'” 

ਵਿਸ ਤ' ਪਿੱਛੋਂ ਅਲਾਲ ।ਏਕੱਲਾ ਹੀ ਆਪਣੇ ਗਵਾਚੇ ਹੋਏ ਭਰਾ ਦੀ ਭਾਲ _ਵਿਚ ਟੁਰ 
ਗਿਆ । ਉਸ ਨੇ ਇਕ ਨਿਮਾਣੇ ਆਦਮੀ ਦਾ ਭੇਸ ਬਣਾ ਲਿਆ ਅਤੇ ਥਾਓ” ਥਾਈ” ਭੌਣ ਲਗਾ । 
ਉਸ ਨੇ ਕਈ ਦਰਿਆ ਪਾਰ ਕੀਤੇ, ਕਈ ਜੈਗਲ ਅਤੇ ਕਈ ਛੱਬਾਂ । ਭਾਵੇ" ਉਸ ਨੇ ਬੜੇ ਦੁਖ 
ਕਲੇਸ਼ ਸਹੇ, ਉਹ ਆਪਣੇ ਭਰਾ ਦੀ ਕੋਈ ਸੂਹ ਨਾ ਕੱਢ ਸਕਿਆ । ਇਕ ਦਿਨ ਉਹ ਇਕ ਦਲ- 
ਦਲ ਦੇ ਨੋੜੇ ਇਕ ਔਜੀਰ ਦੇ ਦਰਖਤ ਹੇਠਾਂ ਅਰਾਮ ਕਰਨ ਬੈਠ ਗਿਆ । ਉਸ ਦੇ ਨੌੜੇ ਹੀ ਕੁਝ 
ਛੇੜ੍ਹ ਮੁੰਡੇ ਖੇਡ ਰਹੇ ਸਨ, ਜਿਨ੍ਹਾਂ ਆਪਣੇ ਵਗ ਨੇੜੇ ਦੀਆਂ ਵੱਡੀਆਂ ਚਰਾਂਦਾਂ ਵਿਚ ਚੁਗਣੇ ਛੱਡੇ 
ਹੋਏ ਸਨ । 

ਉਹ ਕਦੀ ਖੇਡਦੇ ਅਤੇ ਕਦੀ ਬਹਿ ਕੇ ਗਾਉਣ ਲਗ ਜਾਂਦੇ । ਉਨ੍ਹਾਂ ਦਾ ਗਾਉਣਾ ਬੜਾ ਮਿੱਠਾ 
ਸੀ ਅਤੇ ਕੰਨਾਂ ਨੂੰ ਸੁਖਾਂਦਾ ਸੀ । ਕੁਝ ਇਧਰ ਓਧਰ ਦੇ ਗੀਤਾਂ ਪਿਛੋਂ“ ਉਨ੍ਹਾਂ ਸਾਰਿਆਂ ਰਲ ਕੇ 
ਇਕ ਲੰਮਾ ਗੀਤ ਛੋਹਿਆ, ਜਿਸ ਦਾ ਸਾਰ ਇਹ ਸੀ :-- 


| 


218 


ਇਕ ਦੀਵਾਨ ਦੇ ਦੌ ਪੁੱਤਰ ਸਨ । ਉਸ ਦੀ_ ਬੇਗਮ ਉਨਾਂ ਨੂੰ _ਨਿਆਸਰਾ ਛਡ ਕੇ ਮਰ 
ਗਈ । ਦੀਵਾਨ ਨੈ ਹੋਰ ਵਿਆਹ ਕਰ ਲਿਆ । ਇਸ ਦੁਸ਼ਟ ਇਸਤ੍ਰੀ ਨੇ ਕਿਸੇ ਬਹਾਨੇ ਮੁੰਡੇ 
ਦਰਿਆ ਵਿਚ ਡੋਬਣ ਲਈ ਘਲ ਦਿੱਤੇ । ਉਥੇ ਪਰਮਾਤਮਾ ਦੀ ਕਿਰਪਾ ਨਾਲ ਉਨ੍ਹਾਂ ਦੀਆਂ ਜਾਨਾਂ 
ਬਚ ਗਈਆਂ । ਇਕ ਕਿਰਸਾਨ ਨੇ ਉਨ੍ਹਾਂ ਨੂੰ ਆਪਣੀ ਸੈਭਾਲ _ਵਿਚ ਲੈ ਲਿਆ । ਵੱਡਾ ਮਾੰਡਾ 
ਕਿਸੇ ਸ਼ਹਿਰ ਦੌੜ ਗਿਆ ਅਤੇ ਛੋਟਾ ਦਿਨ ਰਾਤ ਰੋੱਦਾ ਰਹਿੰਦਾ, ਪਰ ਇਹ ਸੂਹ ਨਾ ਕਢ ਸਕਿਆ 
ਕਿ ਉਹ ਕਿਧਰ ਗਿਆ ਹੈ 

ਜਦੋਂ ਅਲਾਲ ਨੇ ਇਹ ਗੀਤ ਸੁਣਿਆ ਤਾਂ ਉਸ ਦੀਆਂ ਅੱਖਾਂ ਵਿੱਚ" ਬੇਰੋਕ ਹੰਝੂ ਚਲ 
ਪਏ । ਫਿਰ ਉਹ ਛੇੜ੍ਹਆਂ ਕੌਲ ਆਇਆ ਅਤੇ ਪੁਛਿਆ '“ਤੁਹਾਨੂੰ ਇਹ ਗੀਤ ਕਿਸ ਸਿਖਾਇਆ, 
ਬੀਬੇ ਮੁੰਡਿਓ ? '' ਉਨ੍ਹਾਂ ਕਿਹਾ “ਜਿਸ ਆਦਮੀ ਨੇ ਸਾਨੂੰ ਇਹ ਗੀਤ ਸਿਖਾਇਆ ਹੈ, ਅਜ ਸਾਡੇ 
ਨਾਲ ਆਪਣੀਆਂ ਗਾਵਾਂ ਚਾਰਨ ਨਹੀਂ ਆਇਆ । ਉਹ ਉਸ ਕਿਰਸਾਨ ਘਰ ਦੇ ਵਿਚ ਰਹਿੰਦਾ 
ਹੈ । ਸੀ ਮਾਨ ਜੀ, ਜੇ ਤੁਸੀ ਉਸ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀ ਇਸ ਰਾਹੇ ਪੈ ਜਾਓ ।' 

ਛੇੜ੍ਹਆਂ ਵੱਲੋਂ ਦਸੇ ਘਰ ਵਿਚ ਜਾ ਕੇ ਅਲਾਲ ਦਲਾਲ ਨੂੰ ਮਿਲਿਆ । ਉਹ ਆਮਣੋ 
“੨੧4੩੬-344੬੬ ਆਈ (੨੫ 


ਮਰੇ ਵੀਰ ! ਤੂੰ ਮਨੂੰ ਆਪਣ ਪਰਾਂ ਵਾਂਗ ਪਿਆਰਾ ਹ'। ਮਰ ਨਾਲ ਚਲ, ਅਸੀਂ ਆਪਣੇ 
ਬਾਪਦੀ ਮਿਲਖ ਰਲ ਕੇ ਮਾਣੀਏ । ਮੈ ਆਪਣੇ ਦਹਾਂ ਦੇ ਵਿਆਹਾਂ ਬਾਰੇ ਵੀ ਫੈਸਲਾ ਕਰ ਲਿਆ ਹੈ । 
ਘਰ ਮੁੜ ਕੇ ਅਸੀਂ ਵਿਆਹ ਕਰਾਂਗੇ ਅਤੇ ਅਰਾਮ ਨਾਲ ਰਹਾਂਗੇ ।'' 

ਦਲਾਲ 

“ਮੈਂ ਇਕ ਕ੍ਰਿਸਾਨ ਦੀ ਧੀ ਨਾਲ ਵਿਆਹ ਕੀਤਾ ਹੋਇਆ ਹੈ । ਉਸ ਨੇ ਮੈਨੂੰ ਇਕ ਪੁਤਰ 
ਵੀ ਦਿੱਤਾ ਹੈ । ਮੈ ਉਸ ਦਾ ਨਾਂ ਸੂਰਜ ਜਮਾਲ ਰਖਿਆ ਹੈ । ਮੋਰੇ ਸਹੁਰੇ ਨੇ ਸਾਨੂੰ ਕੁਝ ਜ਼ਮੀਨ 
ਦਾਜ ਵਿਚ ਦਿੱਤੀ ਹੈ । ਮੈ” ਆਪਣੀ ਵਹੁਟੀ ਅਤੇ ਪੁੱਤਰ ਨੂੰ ਛਡਣ ਬਾਰੇ ਸੋਚ ਵੀ ਨਹੀਂ ਸਕਦਾ । 
ਮਦੀਨਾਂ ਮੌਰੀ ਵਹ੍ਟੀ ਮੈਨੂੰ ਪ੍ਰਾਣਾਂ ਵਾਂਗ ਪਿਆਰੀ ਹੈ । ਉਸ ਨੂੰ _ਛਡਣ' ਉਸ ਨਾਲ ਅਨਿਆ 
ਹੋਵੇਗਾ । ਮੈ ਏਡਾ ਮੈਦਾ ਕੌਮ ਕਿਸਤਰ੍ਹਾਂ ਕਰ ਸਕਦਾ ਹਾਂ ।'' 


ਅਲਾਲ: 
ਮਪਰ ਜਤ ਸ ਤਲਾਕ ਇਥੋਂ ਦੇ ਦੇ ਦੇਵੇ, ਤਾਂ ਕੋਈ ਅਨਿਆਂ ਨਹੀਂ ਹੋਵੇਗਾ। ਤੂੰ ਪਰ- 
ਮਾਤਮਾ ਦੀਆਂ ਨਜ਼ਰਾਂ ਵਿਚ ਬੇਕਸੂਰ ਹੋਵਂਗਾ। ਜੋ ਤੂੰ ਏਥੋ ਰਹਿੰਦਾ ਰਿਹਾ, ਤਾਂ ਸਾਡਾ ਸਮਾਜਕ 
ਸਥਾਨ ਖ਼ਤਮ ਹੋ ਜਾਵੇਗਾ । ਜੋਂ ਸਮਾਜ ਵਿੱਚ ਬੰਦੇ ਦਾ ਥਾਂ ਨਾ ਰਹੇ, ਤਾਂ ਉਸ ਦੇ ਜੀਉਣ ਦਾ 
ਕੀ ਲਾਡ ਹੈ ? 
ਜਦੋਂ ਦਲਾਲ ਨੇ ਇਹ ਸਭ ਕੁਝ ਸੁਣਿਆ, ਤਾਂ ਉਸ ਨੇ ਕੁਝ ਚਿਰ ਮਨ ਵਿੱਚ ਇਸ ਮਾਮਲੇ 
<ਤੋਂ ਵਿਚਾਰ ਕੀਤੀ । ਫਿਰ ਉਸ ਨੇ ਆਪਣੇ ਸਾਲੋਂ _ਮਦੀਨਾਂ ਦੇ ਭਰਾਂ ਨੂੰ ਸੱਦਿਆ । ਉਸ.ਨੇ 
ਨੂ ਜਾਂ ਕਾ ਦਸਿਆ ਅਤੇ ਤਲਬ ਲਿਖ ਕੈਨ ਦੇਹ ਲੋ, ਤਾਂ ਜੋ ਉਹ ਆਪਣੀਂ 


219 


ਭੈਣ ਨੂੰ ਦੇ ਦੇਵੇ । ਉਸ ਨੇ ਵਿਦਾ ਹੌਣ ਦੀ ਜਾਂ ਟੁਰਨ ਤੋਂ ਪਹਿਲਾਂ ਮਦੀਨਾਂ ਨੂੰ ਇਕ ਵਾਰ 
ਮਿਲਣ ਦੀ ਉਡੀਕ ਨਾ ਕੀਤੀ । ਸਗੋਂ ਆਪਣੇ ਭਰਾ ਦੇ ਨਾਲ ਟੁਰ ਪਿਆ ਅਤੇ ਦੌਰੇ ਖੁਸ਼ੀ 
ਖੁਸ਼ੀ ਬਾਨੀਆਚ'ਗ ਮੁੜ ਆਏ । 

ਦੀਵਾਨ ਸਕੰਦਰ ਨੇ ਉਨ੍ਹਾਂ ਦੇ ਮੁੜ ਆਉਣ ਬਾਰੇ ਸੁਣਿਆ ਤਾਂ ਵਿਆਹ ਦੀ ਤਰੀਕ ਨਿਯਤ 
ਕਰਨ ਬਾਨੀਆਂਚ'ਗ ਆਇਆ _। ਅਲਾਲ ਅਤੇ ਦਲਾਲ _ ਨੇ _ਸੰਦਰ ਬਸਤਰ ਸਜਾਏ 
ਅਤੇ ਇਕ ਸ਼ਾਨਦਾਰ ਜਲ੍ਹਸ ਦੇ ਸੱਗੇ ਲਗ ਪਏ । ਪਿੱਛੇ ਹਾਥੀ, ਘੋੜੇ, ਉਠ, ਤੀਰ ਅੰਦਾਜ਼, 
ਖੋਡਾਂ ਕਰਨ ਵਾਲੋਂ ਅਤੇ ਸਿਪਾਹੀ ਆਪਣੀ ਆਪਣੀ ਥਾਂ ਉੱਤੇ ਆ ਰਹੇ ਸਨ । ਜਲੂਸ ਵਿਚ 
ਅਲਾਲ ਅਤੇ ਦਲਾਲ ਆਪਣੇ ਚਮਕੀਲੇ ਲਬਾਸ ਕਰਕੇ ਸਾਫ਼ ਨਜ਼ਰ ਆਉਦੇ । ਅਲਾਲ ਅਤੇ 
ਦਲਾਲ ਦੀਵਾਨ ਸਕੌਦਰ ਦੇ ਘਰ ਪਹੁੰਚੇ ਅਤੇ ਸਮੋ ਅਨੁਸਾਰ ਉਸ ਦੀਆਂ ਦੋਹਾਂ ਕੁੜੀਆਂ ਨਾਲ 
ਵਿਆਹ ਕੀਤਾ । ਮਮੀਨਾਂ ਦਾ ਵਿਆਹ ਅਲਾਲ ਨਾਲ ਹੋਇਆ ਅਤੇ ਅਮੀਨਾਂ ਦਾ ਦਲਾਲ ਨਾਲ । 
ਧਰਮ ਗਰੋਥਾਂ ਵਿਚ ਲਿਖੇ ਨਿਯਮ ਅਨ੍ਸਾਰ ਰੀਤਾਂ ਹੋਈਆਂ । ਉਹ ਘਰ ਮੁੜ ਆਏ । ਹੁਣ ਉਹ ਰਾਜ 
ਕਾਜ ਦੇ ਕੰਮ ਕਰਦੇ ਅਤੇ ਸੁਖੀ ਵਸਦੇ । 

ਪ੍ਰਮਾਤਮਾ ਨੇ ਹੁਣ ਉਨ੍ਹਾਂ ਦੇ ਦਿਨ ਫੇਰੇ ਹਨ ਅਤੇ ਉਨ੍ਹਾਂ ਦੇ ਦੁੱਖਾਂ ਦਾ ਔਤ ਹੋ ਗਿਆ 
ਰੈ। 

ਜਦੋਂ” ਸੁੰਦਰੀ ਮਦੀਨਾਂ ਨੂੰ ਤਲਾਕ ਦੀ ਚਿਠੀ ਮਿਲੀ ਤਾਂ ਉਹ ਇਸ ਨੂੰ ਮਖ਼ੌਲ ਸਮਝ ਕੇ 
ਹਸ ਪਈ। ਉਹ ਅਸਲੋਂ ਹੀ ਵਿਸ਼ਵਾਸ ਨਹੀਂ ਕਰਦੀ ਸੀ । “ਇਹ ਅਸੰਭਵ ਹੈ ਕਿ ਆਪਣੇ 
ਜੀਉੱਦੇ ਜੀ ਮੋਰਾ ਪਤੀ ਮੈਨੂੰ ਛਡ ਜਾਵੇ । ਇਹ ਤਾਂ ਮੋਰੀ ਸ਼ਰਧਾ ਦੀ ਪ੍ਰੀਖਿਆ ਕਰਨ ਲਈ ਇਕ 
ਖੇਡ ਹੈ । ਉਹ ਆਪਣੀ ਮਦੀਨਾਂ ਨੂੰ ਕਿਵੇ“ ਭੁਲ ਸਕਦਾ ਹੈ ਜਿਸ ਨੂੰ ਉਹ ਆਪਣੀ ਰੂਹ ਦੀਆਂ 
ਡ੍ਰੰਘਾਣਾ ਤਕ ਪਿਆਰ ਕਰਦਾ ਹੈ । ਮੋਰੇ ਨਾਲੋ” ਵਿਛੜ ਕੇ ਉਹ ਬਹੁਤਾ ਚਿਰ ਜੀਉ ਨਹੀਂ” 
ਸਕਦਾ । ਕੁਝ ਦਿਨਾਂ ਪਿੱਛੋਂ ਉਹ ਜ਼ਰੂਰ ਹੀ ਮੁੜ ਆਵੇਗਾ ।'” 

ਉਹ ਫ਼ਿਕਰ ਨਾਲ ਉਸ ਦੇ ਮੁੜਨ ਦੀ ਉਡੀਕ ਕਰਨ ਲੱਗੀ ! ਹਰ ਰੌਜ਼ ਸਵੇਰੇ ਉਹ ਮੌਜੀ 
ਉੱਤੋਂ ਇਸ ਖਿਆਲ ਨਾਲ ਉਠਦੀ “ਅਜ ਉਹ ਜ਼ਰੂਰ ਹੀ ਮੁੜ ਆਵੇਗਾ ।' ਅਤੇ ਫਿਰ ਅਗਲੇ 
ਦਿਨ ਉਤੇ ਆਸਾਂ ਲਾ ਲੈ'ਦੀ । ਇਸਤਰ੍ਹਾਂ ਆਜ ਪਕਾਂਦੀ ਅਤੇ ਅਗਲੇ ਦਿਨ ਚੌਲਾਂ ਦਾ ਪੂਲਾ 
ਬਣਾਨ ਵਿਚ ਲੱਗੀ ਰਹਿੰਦੀ । ਇਕ ਦਿਨ ਉਹ ਵਧੀਆ ਦਹੀ” ਜਮਾਂਦੀ, ਜਿਹੜੀ ਉਹ ਉਸ ਲਈ 
ਸਾਂਭ ਕੇ ਰਖਦੀ । ਸ਼ਾਲੀ ਕਿਸਮ ਦੇ ਵਧੀਆਂ ਚੌਲਾਂ ਦੀ ਖੀਰ ਬਣਾ ਕੇ ਉਹ ਮਿੱਟੀ ਦੇ ਭਾਂਡੇ ਵਿਚ 
ਪਾ ਦਿੰਦੀ । ਫ਼ਿਰ ਉਹ ਉਸ ਦੀ ਉਡੀਕ ਵਿਚ ਇਸ ਨੂੰ ਇਕ ਲਮਕਦੇ ਛਿੱਕੇ ਵਿਚ ਟੈਗ ਦਿੰਦੀ । 
ਹਰ ਰੋਜ਼ ਉਹ ਆਪਣੀ ਹਿੰਮਤ ਅਨੁਸਾਰ ਨਿਆਮਤਾਂ ਪਕਾਂਦੀ ਅਤੇ ਉਸ ਦੇ ਛੇਤੀ ਮੁੜ ਆਉਣ 
ਦੀ ਚਾਹ ਕਰਦੀ । ਪਰ ਅਫ਼ਸੋਸ ਕਿ ਉਸ ਦੇ ਦਿਲ ਦਾਂ ਸਵਾਮੀ ਮੁੜ ਕੇ ਨਹੀਂ ਆਉਦਾ । ਉਸ 
ਨੇ ਤਲਾ ਵਿਚਲੀਆਂ ਵਧੀਆ ਮੱਛੀਆਂ ਅਤੇ ਆਪਣੇ ਵਿਹੜੇ ਦੀਆਂ ਵਧੀਆਂ ਮੁਰਗੀਆਂ ਉਸ 
ਦੇ ਆਉਣ ਦੀ ਆਸ ਵਿਚ ਵੱਖਰੀਆਂ ਕੀਤੀਆਂ ਹੋਈਆਂ ਹਨ । ਪਰ _ਉਹ ਆਪਣੇ ਘਰ ਮੁੜ. 
ਕੇ ਆਉਦਾ ਹੀ ਨਹੀਂ । '“ਹਾਏਂ, ਮੈਂ ਤੇਰਾ ਕੀ ਵਿਗਾਂੜਿਆ ਹੈ ਕਿ ਤ੍ਰੰ_ ਇਸ ਨਿਰਦੈਂਤਾ ਨਾਲ 


੧ 


220 


ਮੈਨੂੰ ਛਡ ਕੇ ਟੁਰ ਗਿਆ ਹੈ ।' ਉਹ ਆਪਣੇ ਆਪ ਨੂੰ ਆਖਦੀ ਅਤੇ ਇਸਤਰ੍ਹਾਂ ਛੇ ਲੰਮੇ ਮਹੀਨੇ 
ਲੰਘ ਗਏ । ਉਸ ਦੇ ਮਨ ਦੀ ਪੀੜ ਹੁਣ ਬਹੁਤ ਵਧ ਗਈ ਹੈ ਅਤੇ ਆਪਣੇ ਦੁੱਖ ਤੋ" ਛੁਟਕਾਰੇ 
ਦਾ ਉਸਨੂੰ ਕੋਈੀ ਰਾਹ ਨਹੀਂ` ਦਿਸਦਾ । “ਮੋਰਾ ਪੁਤ੍ਰ ਸੂਰਜ ਜਮਾਲ ਉਸ ਨੂੰ ਪ੍ਰਾਣਾਂ ਤੱ ਪਿਆਰਾ ਹੈ। 
ਸਾਡੇ ਦੁਖ ਸੁਖ ਅਤੇ ਉਤਾਰ ਚੜ੍ਹਾ ਵਿਚ ਮੈ ਉਸ ਦੀ_ਸਾਥਨ ਸਾਂ । ਇਹ ਅਸੰਭਵ ਹੈ ਕਿ ਉਹ 
ਮੈਨੂੰ ਛਡ ਜਾਵੇਂ ਜਾਂ ਭੁਲ ਜਾਵੇਂ । ਸਮਾਂ ਆਉਣ ਉੱਤੇ ਉਹ ਜ਼ਰੂਰ ਹੀ ਮੈਨੂੰ ਆਪਣੇ ਕੌਲ ਲੈ 
ਜਾਵੇਗਾ ।'' ਇਸਤਰ੍ਹਾਂ ਆਸਾਂ ਬੰਨ੍ਹਦੀ ਉਸ ਨੇ ਇਕ ਦਿਨ ਆਪਣੇਂ ਭਰਾ ਨੂੰ ਆਪਣੇ ਕੋਲ ਸਦਿਆ 
ਅਤੇ, ''ਕਿਹਾ ਮੇਰੇ ਕੋਲ ਕੋਈ ਭੋਦ ਤੈਨੂੰ ਦਸਣ ਲਈ ਨਹੀਂ' ਹੈ, ਮੋਰੇ ਵੀਰ । ਮੇਰੇ ਪਿਆਰੇ ਲਾਲ 
ਸ਼ੂਰਜ ਦੇਨਾਲ ਜਾ ਅਤੇ ਮੇਰੇ ਪਤੀ ਤੋ ਕੌਈ ਸੁਨੇਹਾ ਲਿਆਂ । ਉਸਨੂੰ ਮੇਰੇ ਬਾਰੇ ਸਭ ਕੁਝ ਦਸੀ” 
ਅਤੇ ਜੋ ਕੁਝ _ਉਹ ਕਹੇ ਉਹ ਸੁਣੀ" ।'' ਇਹ ਕਹਿ ਕੇ ਉਸ ਨੇ ਬਨਿਆਂਚੋਂਗ ਘੱਲ ਦਿੱਤਾ ਅਤੇ 
ਕਾਕਾ ਸੂਰਜ ਵੀ ਉਸ ਦੇ ਨਾਲ ਗਿਆ । 

ਬਾਰ੍ਹਾਂ ਬੂਹਿਆਂ ਵਾਲੇ ਵੱਡੇ ਬੰਗਲੇ ਦੇ ਕੋਲ ਦਲਾਲ ਉਨ੍ਹਾਂ ਨੂੰ ਰਸਤੇ ਵਿਚ ਮਿਲ ਗਿਆ। 
ਦਲਾਲ ਨੇ ਉਨ੍ਹਾਂ ਨੂੰ ਪਛਾਣ ਕੇ ਕੌਨ ਵਿਚ ਤਿਹਾ ''ਏਥੇ ਨਾ ਠਹਿਰੇ । ਆਪਣੇ ਘਰ ਮੁੜ ਜਾਓ । 
ਜੇ ਤੁਸੀਂ ਹੋਰ ਏਥੇ ਠਹਿਰੋਗੇ, ਮੈਨੂੰ ਬਹੁਤ ਦੁਖ ਹੋਵੇਗਾ ਅਤੇ ਮੈ" ਆਪਣੇ ਆਦਮੀਆਂ ਦੀਆਂ 
ਨਜ਼ਰਾਂ ਵਿਚ ਡਿਗ ਜਾਵਾਂਗਾ 1 ਤੁਹਾਡੇ ਕੋਲ ਖੇਤੀ ਵਾਲੀ ਜ਼ਮੀਨ ਹੈ । ਜਾ ਕੇ ਉਸ ਉੱਤੇ ਗੁਜ਼ਾਰਾ 
ਕਤੋ । ਬਨਿਆਂਚਂਗ ਦੇ ਇਸ ਸ਼ਹਿਰ ਵਲ ਮੁੜ ਕੇ ਨਾ ਆਉਣਾ । ਓਥੇ ਤੁਸੀਂ ਆਰਾਮ ਨਾਲ 
ਰਹੋਗੇ । ਏਥੇ ਆ ਕੇ ਮੈਨੂੰ ਆਪਣੇ ਆਦਮੀਆਂ ਦੀਆਂ ਨਜ਼ਰਾਂ ਵਿਚ ਨੀਵਾਂ ਨਾ ਕਰੋ । ਦਹ ਮੋਰੀ 
ਬੇਨਤੀ ਹੈ । ਮੇਰੀ ਖ਼ਾਤਰ ਇਕ ਪਲ ਵੀ ਇਥੇ. ਨਾ ਠਹਿਰੇ । ਜੇ ਇਸ ਸਭ ਕੁਝ ਦਾ ਮੇਰੇ ਲੋਕਾਂ 
ਨੂੰ ਪਤਾ ਲਗ ਗਿਆ ਤਾਂ ਮੈਨੂੰ ਬੜੀ ਸ਼ਰਮ ਆਵੇਗੀ ।'” 

ਦਲਾਲ ਦੀਆਂ ਗਲਾਂ ਉਤੇ ਬਹੁਤ ਨਿਰਾਸ ਹੋ ਕੇ ਉਹ ਦੁਖੀ ਦਿਲਾਂ ਨਾਲ ਘਰ ਨੂੰ ਮੁੜ 
ਆਏ, ਸ਼ੂਰਜ ਬਹੁਤ ਹੀ ਔਖਾ ਸੀ ਅਤੇ _ਸਾਰਾ ਰਾਹ ਰੱਦਾ ਆਇਆ ।_ ਹੰਝੂਆਂ ਨਾਲ ਉਸ ਨੇ 
ਆਪਣੀ ਮਾਂ ਨੂੰ ਸਾਰੀ ਵਾਰਤਾ ਦਸੀ । ਉਹ ਵੀ ਸੁਣ ਕੇ ਬੜੀ ਉਦਾਸ ਹੋਈ । ਇਕੱਲੀ ਬੈਠੀ 
ਉਸ ਭੁਬਾਂ ਮਾਰ ਕੇ ਕਿਹਾ ''ਹੇ ਅਲਾਹ, ਇਹ ਤੂੰ ਮੇਰੇ ਮੱਥੇ ਉੱਤੇ ਕੀ ਲਿਖਿਆ ਹੈ ? ਕਿਸੇ 
-ਜੈਗਲ ਵੱਲੋਂ ਆਏ ਪੰਛੀ ਵਾਂਗ ਉਹ ਜੰਗਲ ਨੂੰ ਮੁੜ ਗਿਆ ਹੈ । ਮੋਰੇ ਪ੍ਰਾਣਾਂ ਤੋਂ ਪਿਆਰਾ 
ਗਾਥਵਾਂ ਪੰਛੀ ਮੇਰੇ ਦਿਲ ਦੀ ਸਾਰੀ ਖੁਸ਼ੀ ਨਾਲ ਲੰ ਕੇ _ਉਡ ਗਿਆ ਹੈ । ਨਹੀਂ, ਉਹ ਤੇ ਮੇਰੀ 
ਜਾਨ ਵੀ ਨਾਲ ਲੈ ਗਿਆ ਹੈ । ਮੰਦੇ ਭਾਗਾਂ ਦੀ ਇਹ ਕਰਾਰੀ ਸਟ ਪੌਣ ਕਰਕੇ ਅਤੇ ਇਸ ਘਰ 
ਵਿਚ ਇਕੱਲਿਆਂ ਰਹਿਣ ਕਰਕੇ ਮੋਰਾ ਦਿਲ ਪੱਥਰ ਹੋ ਗਿਆ ਹੈ ।'” 

“ਮੇਰੇ ਸਾਜਨ, ਮੇਰੇ ਤੋਂ ਵਖਰਾ ਹੋ ਕੇ ਤੇ ਤੂੰ ਇਕ ਦਿਨ ਵੀ ਨਹੀ ਰਹਿ ਸਕਦਾ ਸੰ" । ਹੁਣ 
ਮੇਰੇ ਨਾਲ ਇਹੋਂ ਜਿਹਾ ਵਰਤਾਓ ਕਰਨ ਨੂੰ ਤੇਰਾ ਕਿਸਤਰ੍ਹਾਂ ਜੀ ਕਰਦਾ ਹੈ ।' ਫਿਰ ਉਸ ਦੇ ਮਨ 
`ਵਿਚ ਖਿਆਲਾਂ ਦੀ ਇਠ ਲੜੀ ਟੁਰ ਪਈ । ਤੂ 

''ਕੱਤੇ ਦੇ ਸੁਹਣੇ ਮਹੀਨੇ ਵਿਚ, ਫ਼ਸਲਾਂ ਦੀ ਦੇਵੀ ਦੀ ਕਿਰਪਾ ਨਾਲ ਅਸੀ' ਦੋਵ੍ਰ ਛੇਤੀ 
-ਛੇਤੀ ਪਤਝੜ ਦੀ ਮੁੰਜੀ ਵਢਦੇ ਹੁੰਦੇ ਸਾਂ ਕਿ ਕਿਧਰੇ ਹੜ੍ਹਾਂ ਜਾਂ ਗੜ੍ਹੇ ਨਾਲ ਖ਼ਰਾਬ ਨਾ ਹੋ ਜਾਵੇ । 


221 


“'ਮੇਰਾ ਪਿਆਰਾ ਕੈਤ ਮੰਜੀ ਨੂੰ ਘਰ ਲਿਆਉਂਦਾ ਹ੍‌ਰੌਦਾ ਸੀ ਅਤੇ ਮੈ” ਉਸ ਨੂੰ ਧੁਪ 
ਵਿਚ ਖਲਾਰਦੀ ਹੁੰਦੀ ਸਾਂ । ਫਿਰ ਅਸੀਂ” ਦੋਵੇ“ ਬਹਿ ਕੇ ਚੌਲ ਛੜਦੇ ਹੁੰਦੇ ਸਾਂ । ਹੇ ਮੋਰੇ ਪਤੀ 
ਦੇਵ ! ਪ੍ਰਾਣਾਂ ਤੋਂ ਪਿਆਰੇ ! ਤੂੰ ਏਨਾ _ਨਿਰਦਈ _ਕਿਸਤਰ੍ਹਾਂ ਹੋ ਸਕਦਾ ਸੰ” ਕਿ ਸਾਰਾ ਪਿੱਛਾ 
ਭੁਲ ਕੇ ਦੂਰ ਚਲਿਆ ਜਾਏ” ? ਮੱਘਰ ਵਿਚ ਜਦੋ“ ਸਾਡੇ ਖੇਤ ਹਰੀਆਂ ਫਸਲਾਂ ਨਾਲ ਕੱਜੇ ਹੰਦੇ 
ਤਾਂ ਮੋਰਾ ਕੌਮ ਇਹ ਹ੍ਰੰਦਾ ਸੀ ਕਿ ਉਨ੍ਹਾਂ ਦੀ ਧਿਆਨ ਨਾਲ ਰਾਂਖੀ ਕਰਾ । ਮੈ" ਉਸ ਦੋ ਹੁੱਕੇ 
ਵਿਚ ਪਾਣੀ ਪਾਂਦੀ ਅਤੇ ਤਮਾਕੂ ਤਿਆਰ ਕਰਦੀ । ਇਹ ਹਥ ਵਿਚ ਫੜ ਕੇ ਮੈ” ਉਸ ਨੂੰ ਉਡੀਕਦੀ _. 
ਅਤੇ ਉਸ ਦਾ ਰਾਹ ਵੇਖਦੀ ਰਹਿੰਦੀ । ਹੋ ਮੇਰੇ ਪਤੀ ! ਤੂੰ ਹੁਣ ਕਿਥੇ ਹੈ” ? ਮੈ ਤੇਰੇ ਲਈ ਮਰ 
ਰਹੀ ਹਾਂ । ਕੀ ਤੈਨੂੰ ਅਨੁਭਵ ਨਹੀਂ' ਹੁੰਦਾ ਕਿ ਮੈ" ਕੀ ਭੋਗ ਰਹੀ ਹਾਂ ?'' 

''ਜਦੋਂ ਮੇਰਾ ਪਿਆਰਾ ਪਤੀ ਖੇਤਾਂ ਨੂੰ ਪਾਣੀ ਦੇ ਕੇ ਮੰਜੀ ਬੀਜਣ ਲਈ ਕਦੂ ਮਾਰਦਾ 
ਤਾਂ ਮੈ ਚੌਲ ਰਿੰਨ੍ਹ ਕੇ ਉਸ ਦਾ ਘਰ ਮੁੜਨਾ ਉਡੀਕਦੀ ਰਹਿੰਦੀ । ਜਦੋ ਉਹ ਖੋਤਾਂ ਵਿਚ ਮੁੰਜੀ 
ਲਾਂਦਾ ਤਾਂ ਮੈਂ ਬੀਜਣ ਲਈ ਲਾਬ ਦੇ ਤੀਲੋ ਉਸ ਨੂੰ ਫੜਾਂਦੀ । ਵਿਸ ਕੰਮ ਵਿਚ ਮੋਰੀ ਚੁਸਤੀ 
ਦੀ ਉਹ ਕਿਵੇ” ਦਿਲੋ” ਸ਼ਲਾਘਾ _ਕਰਦਾ ਹ੍ਰੰਦਾ ਸੀ । ਮੋਰੇ ਸਵਾਮੀ, ਪਿੱਛਾ ਭੁਲ ਜਾਣ ਨੂੰ ਤੇਰਾ 
ਕਿਵੇ' ਦਿਲ ਕੀਤਾ ? ਇਹ ਨਿੱਕੀਆਂ ਨਿੱਕੀਆਂ ਗਲਾਂ ਯਾਦ ਕਰਕੇ ਮੈ ਦੁਖ ਨਾਲ ਬਲ ਉਠਦੀ 
ਹਾਂ । ਕੀ ਇਹ ਸੁਫ਼ਨਾ ਹੀ ਸੀ ਜੋ ਤੂੰ ਮੈਨੂੰ ਵਿਖਾਇਆ ? _ਕੀ ਤੇਰੇ ਅਤਿਆਚਾਰ ਦੀ ਯਾਦ ਤੋ“ 
ਬਿਨਾਂ ਬਾਕੀ ਸਭ ਕੁਝ ਭੁੱਲ ਜਾਏਗਾ ? 

ਪੌਹ ਵਿਚ ਸਖ਼ਤ ਸਰਦੀ ਸਾਡਾ ਅੰਗ _ਐਗ ਕੌਬਾ ਦਿੰਦੀ । ਮੇਰਾ ਪਤੀ ਕੁਕੜ ਦੀ ਬਾਂਗੇ 
ਉਠਦਾ ਅਤੇ ਸ਼ਾੀ ਫਸਲਾਂ ਦੇ ਖੇਤਾਂ ਨੂੰ ਪਾਣੀ ਦਿੰਦਾ । ਮੈ' ਖੇਤਾਂ ਵਿਚ ਅਗ ਲੈ ਜਾਂਦੀ ਅਤੇ 
ਜਦੋਂ ਠੰਢ ਅਸਹਿ ਹੋ ਜਾਂਦੀ ਤਾਂ ਅਸੀਂ ਦੋਵੇ ਅੱਗ ਦੇ ਨੇੜੇ ਬਹਿ ਕੇ ਸੇਕਦੇ । ਅਸੀ ਸ਼ਾਲੀ 
ਫਸਲਾਂ ਨੂੰ ਕਾਹਲੀ ਕਾਹਲੀ ਅਤੇ ਧਿਆਨ ਨਾਲ ਇਕੱਠਿਆਂ ਵੱਢਦੇ । ਜਦੋ ਅਸੀ` ਦਿਨ ਦਾ 
ਕੰਮ ਮੁਕਾ ਕੇ ਘਰ ਅਰਾਮ ਕਰਨ ਆਉਂਦੋਂ, ਤਾਂ ਅਸੀਂ ਕਿੰਨੇ ਖੁਸ਼ ਹੁੰਦੇ ।” 

ਇਹ ਨਿੱਕੀਆਂ ਨਿੱਕੀਆਂ ਗਠਾਂ ਯਾਦ ਕਰਕੇ ਮਦੀਨਾ ਦੀਆਂ ਅੱਖਾਂ ਵਿੱਚ ਬੇਰੋਕ ਹੰਝੂ 
ਆ ਗਏ । 

“'ਤੂੰ ਏਨਾਂ ਨਿਰਦਈ ਕਿਸਤਰ੍ਹਾਂ ਹੋਂ ਸਕਦਾ ਸੀ, ਮੇਰੇ ਸੁਆਮੀ ! ਉਹ ਘੜੀ ਘੜੀ ਆਪਣੇ 
ਮਨ ਵਿਚ ਆਖਦੀ । “ਏਥੇ ਮੈ“ ਇਕੱਲੀ ਬੈਠੀ ਤਰੇ ਲਈ ਰੋਂਦੀ ਹਾਂ । ਉਹ ਤੀਲੇ ਅਤੇ ਕੰਡਿਆਲੇ 
ਬੂਟੇ ਵਢ ਕੇ ਹਟਾਂਦਾ ਅਤੇ ਮੈ" ਖੇਤਾਂ ਵਲ ਪਾਣੀ ਲਿਆਉ'ਦੀ । ਇਸਤਰ੍ਹਾਂ ਦਿਨ ਵੇਲੇਂ ਅਸੀ" ਇਕੱਠੇ 
ਕੌਮ ਕਰਦੇ । ਇਹੋਂ ਜਿਹਾ ਪਿਆਰਾ ਸੁਆਮੀ ਮੈਨੂੰ ਅਭਾਗਣ ਨੂੰ ਛਡ ਗਿਆ ਹੈ । ਮੇਰੇ ਲਈ 
ਜੀਉਣਾ ਕਿਵੇ ਸੰਭਵ ਹੋਵੇਗਾ ? ਇਸ ਸਾਂਰੀ ਦੁਨੀਆਂ _ਵਿਚ ਮੇਰੇ ਜਿਹੀ ਦੁਖੀ ਹੌਰ ਕੋਈ` 
ਇਸਤਰੀ ਨਹੀਂ । ਹਾਏ ! ਮੇਰੀ ਪੱਕੀ ਹੋਈ ਫ਼ਸਲ ਦੇ ਖੇਤਾਂ ਨੂੰ ਕਿਸ ਨੇ ਅੱਗ ਲਾ ਦਿੱਤੀ ਹੈ ? 
ਇਸ ਸਰਾਪੇ ਹੋਏ ਜੀਵਨ ਦਾ ਕੀ ਲਾਭ ਹੈ ? _ਪਿੰਜਰਾ ਏਥੇਂ ਪਿਆ ਹੈ ਪਰ ਮੇਰਾ ਪੰਛੀ ਵਿੱਚੋਂ` 
ਉਡ ਗਿਆ ਹੈ।”'” 

ਇਸਤਰ੍ਹਾਂ ਉਹ ਦਿਨ ਰਾਤ ਰੱਦੀ ਅਤੇ ਬੜੇ ਦੁਖ ਵਿਚ ਆਪਣੇ ਦਿਨ ਲੰਘਾਉ'ਦੀ । 
ਉਸ ਤੇ ਰੋਟੀ ਖਾਣੀ ਛਡ ਦਿੱਤੀ ਅਤੇ ਹਰ ਵੇਲੋਂ ਹਾਏ ਹਾਏ ਕਰਦੀ ਰਹਿੰਦੀ । ਫਿਰ ਉਹ ਪਾਗਲ` 


222 


ਹੋ ਗਈ । ਉਹ ਉਖੜੇ ਪੁਖੜੇ ਸ਼ਬਦ ਬੋਲਦੀ । ਕਦੀ ਉਹ ਹਸਦੀ, ਕਦੀ ਉਹ ਰੋ'ਦੀ ਅਤੇ 
ਕਦੀ ਉਹ ਮਾਘੇ ਮਾਰਦੀ ਅਤੇ ਗਾਉ”ਦੀ । 

ਉਹ ਘੱਟ ਵਧ ਹੀ ਕਦੀ ਕੁਝ ਖਾਂਦੀ ਅਤੇ ਸੁਕ ਕੋ ਪਿੰਜਰ ਰਹਿ ਗਈ । ਉਸ ਦੀ ਸੁੰਦ੍ਤਾ 
ਢਲ ਗਈ, ਉਸ ਦੇ ਸਰੀਰ ਦੀ ਖਿਚ ਜਾਂਦੀ ਰਹੀ । ਇਸ ਸਭ ਕੁਝ ਪਿੱਛੋਂ ਇਕ ਦਿਨ ਉਸ ਦੇ 
ਦੁੱਖਾਂ ਦਾ ਅੰਤ ਹੋ ਗਿਆ । ਉਹ ਅਕਾਸ਼ ਦੀ ਅਪਜਰਾ ਸੀ ਅਤੇ ਆਪਣੇ ਟਿਕਾਣੇ ਨੂੰ ਪਰਤ 
ਗਈ । ਉਸ ਦੀ_ਲੌਥ ਦੇ ਕੋਲ ਵਿਚਾਰਾ ਸੂਰਜ ਜਮਾਲ ਪਿਆ ਸੀ, ਨਿਆਸਰਾਂ ਬੱਚਾ । ਉਸ ਦਾ 
ਚਿਹਰਾ ਅਥਰੂਆਂ ਵਿਚ ਭਿਜਾ ਹੋਇਆ ਸੀ_ । ਗਵਾਂਢੀ ਇਕੱਠੇ ਹੋ ਗਏ ਅਤੇ ਉਸ ਲਈ ਇਕ 
ਕਬਰ ਪੁੱਟੀ । ਉਨ੍ਹਾਂ ਨੇ ਫ਼ਾਤਿਹਾ ਪੜ੍ਹਿਆ ਅਤੇ ਰੀਤ ਅਨੁਸਾਰ ਉਸ ਨੂੰ ਦਬ ਦਿੱਤਾ । 

ਆਪਣੇ ਪਿਆਰੇ ਬੱਚੇ ਸੂਰਜ ਨੂੰ ਆਪਣੇ ਕੋਲੇ" ਟੌਰ ਕੇ ਦਲਾਲ ਨੇ ਸੋਚਿਆ ਉਹ 
ਮੈਨੂੰ ਆਪਣੀ ਜਾਨ ਵਾਂਗ ਪਿਆਰਾ ਹੈ । ਉਸ ਨੂੰ ਸੁਟ ਪਾਣਾ ਕਿੰਨਾ ਨਿਰਦਈ ਪੁਣਾ ਸੀ । ਮੋਰੇ 
ਲਈ ਉਸ ਨੂੰ ਛਡ ਸਕਣਾ ਕਿਵੇ' ਸੰਭਵ ਹੈ ? ਅਤੇ ਆਪਣੀ ਸੁੰਦਰ ਮਦੀਨਾਂ ਤੋਂ ਵਿਛੜ ਕੇ ਜੀਉਣਾ 
ਵੀ ਮੋਰੇ ਲਈ ਕਿਵੇ ਸੰਭਵ ਹੈ ? ਜਦ ਉਹ ਮੇਰੇ ਇਸ ਵਰਤਾਓ ਬਾਰੇ ਸੁਣੇਗੀ ਤਾਂ ਕੀ ਕਹੇਗੀ 
ਅਵੱਸ਼ ਹੀ ਉਸ `ਨੂੰ ਬਹੁਤ ਦੁਖ ਹੋਵੇਗਾ । ਉਹ ਜਿਸ ਨੇ ਆਪਣੇ ਜੀਵਨ ਦਾ ਹਰ ਸੁਖ ਮੇਰਾ 
ਪਿਆਰ ਜਿੱਤਣ ਲਈ ਤਿਆਗਿਆ, ਉਸ ਨੂੰ ਮੈ” ਬਿਨਾਂ ਕਸੂਰੋਂ' ਤਿਆਗ ਦਿੱਤਾ ਹੈ । ਹਾਏ ! 
ਇਹ ਮੈ“ ਕਿਸ ਦਿਲ ਨਾਲ ਉਸ ਨੂੰ ਛੱਡਾਂਗ' । ਉਹ ਮੇਰੇ ਪ੍ਰਾਣਾਂ ਵਾਂਗ ਪਿਆਰੀ ਸੀ, ਮੇਰੇ ਦੁਖਾਂ 
ਦੀ ਸਦਾ ਵਿਸ਼ਵਾਸ਼ ਯੋਗ ਸਾਥਨ । ਹਾਏ ! ਮੈ" ਕਿੰਨੀ ਨਿਰਦੈਤਾ ਨਾਲ ਉਸ ਨੂੰ ਤਿਆਗ ਦਿੱਤਾ । 
ਉਸ ਦੇ ਪਿਤਾ ਨੇ ਇਸ ਆਸ ਉੱਤੇ ਉਸ ਨੂੰ ਮੇਰੇ _ਲੜ ਲਾਇਆ ਸੀ ਕਿ ਮੈ ਉਸ ਨੂੰ ਸੂਖ 
ਦਿਆਂਗਾ । ਇਸ ਆਸ਼ੇ ਨਾਲ ਉਸ ਨੇ ਮੈਨੂੰ “ਆਪਣੀ ਸਾਰੀ ਜ਼ਮੀਨ ਜਾਇਦਾਦ ਦਾ ਵਾਰਿਸ 
ਬਣਾਇਆ । ਸੈਂ ਆਪਣੀ ਪਿਆਰੀ ਮਦੀਨਾਂ ਨੂੰ ਦੁਖ ਢਿੱਤਾ ਹੈ। ਦਿਹ ਕੰਮ ਕਰਕੇ ਮੈਂ ਇਕ ਅਕਹਿ 
ਤਘਨ ਨੀਚ ਬਣਿਆ ਹਾਂ । ਇਸ ਦਗੇ ਸਦਕਾ ਮੋਰੀ ਥਾਂ ਦੌਜ਼ਖ ਵਿਚ ਹੋਵੇਗੀ । ਇਸ ਦੁਨੀਆਂ ਦੇ 
ਸਵਾਦਾਂ ਲਈ ਜਿਹੜੇ ਕੇਵਲ ਇਕ ਦਿਨ ਹੀ ਰਹਿਣਗੇ, ਮੈਂ" ਸਦੀਵੀ ਦੌਜ਼ਖ ਨੂੰ ਜੱਫਾ ਮਾਰਿਆ 


ਹੈ। ਨਹੀਂ. ਮੈਨੂੰ ਇਹ ਨਹੀਂ' ਕਰਨਾ ਚਾਹੀਦਾ । ਮੈ_ਉਸ ਦੇ ਪੈਰੀ ਪੈ ਜਾਵਾਂਗਾ ਅਤੇ ਉੱਸ ਤੋ” - 


ਮੁਆਫ਼ੀ ਮੰਗਾਂਗਾਂ । 

ਆਪਣੇ ਇਹ ਨਵੇਂ ਖਿਆਲ ਨਾ ਉਸ ਨੇ ਆਪਣੀ ਨਵੀਂ' ਵਹੁਟੀ ਨੂੰ ਦੱਸੇ ਅਤੇ ਨਾ ਆਪਣੇ 
ਭਰਾ ਅਲਾਲ ਨੂੰ । ਇਕ ਦਿਨ ਉਹ ਇਕੱਲਾ ਹੀ ਘਰੋ ਟੁਰ ਪਿਆ, ਬਿਨਾਂ ਆਪਣੇ ਆਦਮੀਆਂ 
ਜਾਂ ਸਿਪਾਹੀਆਂ ਨੂੰ ਨਾਲ ਲਿਆਂ । 

ਜਦੋਂ ਉਹ ਟੁਰਿਆ ਤਾਂ ਉਸ ਨੇ ਪਿੱਛੋ ਨਿੱਛ ਵਜਦੀ ਸੁਣੀ । ਉਹ ਕੁਝ ਚਿਰ ਲਈ 
ਅਟਕ ਗਿਆ ਅਤੇ ਫਿਰ ਟੁਰਿਆਂ । ਫਿਰ ਉਸ ਨੂੰ ਅੱਗੋ” ਇਕ ਤੇਲੀਮਿਲਿਆ । ਸੱਜੇ ਹਥ ਉਸ 
-ਨੇ ਇਕ ਲ੍ਰਮੜੀ ਵੇਖੀ ਜਿਹੜੀ ਬੱਚੇ ਦੇਣ ਹੀ ਵਾਲੀ ਸੀ । ਸਿਰ ਉਤੇ ਉਸ ਨੇ ਘੌਗੜ ਕਾਂ ਕਾਂ ਕਾਂ 
-ਕਰਦੇ ਸੁਣੇ ਅਤੇ ਇਕ ਗਿਰਝ ਨੇ _ਆਪਣੀ ਤਿੱਖੀ ਚੀਕ ਨਾਲ ਉਸ ਦਾ ਤਰਾਹ ਕੱਢ ਦਿੱਤਾਂ । 
ਜਦ“ ਉਸ ਨੇ ਇਹ ਸਾਰੇ ਕੁਸ਼ਗਨ ਵੇਖੋ ਤਾਂ ਉਸ ਨੂੰ ਮਨ ਵਿਚ ਸੌਚਿਆਂ ''ਪਤਾ ਨਹੀਂ” ਅਜ ਮੋਰੇ 
-ਭਾਗ ਕੀ ਹਨ? ਮੈ ਇਹ ਸਾਰੇ ਅਸ਼ੁਭ ਸ਼ਗਨ ਕਿਉ” ਵੇਖ ਰਿਹਾਂ ਹਾਂ ?,' 


228 


ਰੋਲੀ ਹੌਲੀ ਉਹ ਆਪਣੇ ਪੁਰਾਣੇ ਘਰ ਦੇ ਨੌੜੇ ਆ ਗਿਆ । ਰਸਤੇ ਵਿਚ ਮਦੀਨਾਂ ਦੀ 
ਪਿਆਰੀ ਗ ਖਲੋਤੀ ਸੀ । ਇਹ ਪ੍ਰਤਖ ਸੀ ਕਿ _ਨਾ ਉਸ ਨੂੰ ਪੱਠੇ ਪਾਏ ਗਵੇ ਸਨ ਨਾ ਪਾਣੀ . 
ਭਾਹਿਆ ਗਿਆ ਸੀ । ਉਹ ਅੜਿੰਗ ਰਹੀ ਸੀ । ਗਾਂ ਨੂੰ ਇਸ ਹਾਲਤ ਵਿਚ ਵੇਖਕੇ ਉਸਨੂੰ ਬੜਾ ਦੁੱਖ 
ਹੋਇਆ । ਫਿਰ ਊਸ ਨੇ ਪਿਛਲਾ ਸਮਾਂ ਚੇਤੇ ਕੀਤਾ । ਜਦੋ“ ਮਦੀਨਾਂ ਅਜੋ ਕੁਲ ਛੇ ਵਰ੍ਹਿਆਂ ਦੀ ਹੀ 
ਸੀ, ਤਾਂ ਉਹ ਗਵਾਂਢੀਆਂ ਦੇ ਘਰਾਂ ਵਿਚ ਜਾਂਦੀ ਹੁੰਦੀ ਸੀ ਪਰ ਸਦਾ ਅਲਾਲ ਦੇ ਨਾਲ ਰੀ । 
ਵੀ ਇਕ ਪਲ ਉਹ ਉਸ ਤੋਂ ਵਖ ਨਾ ਹੁੰਦੀ । ਚੇਤਰ ਦੇ ਮਹੀਨੇ ਵਿਚ ਉਸ ਨੇ ਬੁਲਬੁਲ ਅਸਮਾਨ 
ਕਲਾ ਜੀ ਗਜ ਕਨੀ,ਗਕਲ ਕੀ ਅਤੇ ਨ ਨ ਕਿਹਾ ਕਿ ਉਹ ਉਸ ਨੂੰ ਫੜ 
ਦੇਵੇ । ਜਦੋ ਪੈ ਗਿਆ ਤਾਂ ਉਨ੍ਹਾਂ ਉਸ ਨੂੰ ਪਿੰਜਰੇ ਵਿਚ ਬੰ ਦੱਤਾ ਅਤੇ ਬੜੇ 
ਪਿਆਰ ਨਾਲ ਪਾਲਿਆ । ਦੋ ੬ <-:.. 

ਹੁਣ ਉਸ ਨੇ ਪਿੰਜਰਾ ਖਾਲੀ ਵੇਖਿਆ । ਇਹ ਵਿਹੜੇ ਵਿਚ ਰੁਲ ਰਿਹਾ ਸੀ ਅਤੇ ਉਨਾਂ 
ਦੇ ਬਚਪਨ ਦਾ ਪਿਆਰ ਪੰਡ ਛਤ ਉੱਤੇ ਬਾਰ ਰਹ ਸੀ। ਉਨ ਪੀ ਬਿਹ ਪਤ 
ਪੰਛੀ, ਤੇਰੀਆਂ ਅੱਖਾਂ ਕਿਉ” ਲਾਲ ਹਨ; ਕੀ) ਤੂੰ ਮਦੀਨਾਂ ਲਈ ਰੌਂਦਾ ਰਿਹਾ ਹੈ' ? ਮੈਨੂੰ ਤੂੰ ਢਸ 
'ਉਹ ਕਿੱਥੇ ਗਈ ਹੈ । ਪਿਛਲੇ ਵਿਸਾਖ ਉਨ੍ਹਾਂ ਦੋਹਾਂ ਰਲ ਕੇ ਅੰਬਾਂ 'ਦੇ ਬੂਟੇ ਲਾਏ ਸਨ । ਉਹ 
ਅਤੇ ਮਦੀਨਾਂ ਹਰ ਰੌਜ਼ ਉਨ੍ਹਾ ਨੂੰ ਪਾਣੀ ਦਿੰਦੇ । ਇਹ ਬੂਟੇ ਡੰਗਰ ਖਾ ਗਏ ਸਨ। ਉਨ੍ਹਾਂ ਦਾ 
ਕੀ ਆਰ ਬਿਲ 

ਉੱ ਬਿੱਲੀ ਘਰ ਵਿਚ ਬੈਠੀ ਮਿਆਂਕਦੀ ਸੀ ਅਤੇ ਗਾਵਾਂ ਵਾੜੇ 
ਰਿੰਗਦੀਆਂ ਪਈਆਂ ਸਨ । ਇਹ ਤੇ ਸਾਰੀਆਂ ਇਥੇ ਹਨ, ਪਰ ਵੋਹ ਕਤ ਕਈ 
ਅੱਖਾਂ ਦਾ ਚਾਨਣ ਸੀ_। 

ਘਰ ਵਿਚ ਕੋਈ ਨਹੀਂ ਦਿਸਦਾ ਸੀ । ਉਸ ਇਕਾਂਤ ਝੱ'ਪੜੀ ਦੇ ਛੱਪਰ ਉਤੇ ਢੌਡਰ ਕਾਂ, 
ਕਾਕਾਂ ਕਾਂ ਕਰ ਰਹ ਸਨ। ੬ ਰੇ 

ਉਸ ਨੇ ਮਦੀਨਾਂ ਨੂੰ ਉੱਚੀ ਉੱਚੀ ਵਾਜਾਂ ਮਾਰੀਆਂ । ਉਥੇ ਜਵਾਬ ਦੇਣ ਵਾਲਾ ਕੋ 
ਨਹੀਂ ਸੀ । ਫਿਰ ਉਸ ਨੇ ਉਸ ਨੂੰ ਹਰ ਪਾਸੇ ਵੇਖਿਆ 1 ਮਿ ਨਨ 

ਜਦੋਂ ਸੂਰਜ ਜਮਾਲ ਨੇ, ਜਿਹੜਾ ਗ਼ਮ ਨਾਲ ਅਧਮੋਇਆ ਹੋਇਆ ਘਰ ਦੀ ਇਕ ਗੁਠੇ 
ਪਿਆ ਸੀ, ਆਪਣੇ ਪਿਤਾ ਦੀ ਅਵਾਜ਼ ਸੁਣੀ ਤਾਂ ਉਸ ਨੇ ਬਾਹਰ ਆ ਕੇ ਊਸ ਨੂੰ ਵੇਖਿਆ । 
ਦਲਾਲ ਨੇ ਉਸ ਨੂੰ ਪੁਛਿਆ, ''ਮਦੀਨਾਂ ਕਿਥੇ ਹੈ ? "ਮੁੰਡੇ ਨੇ ਇਕ ਹਥ ਨਾਲ ਆਪਣੀਆਂ ਅਖਾਂ 
-ਢਕ ਲਈਆਂ ਅਤੇ ਦੂਜੇ ਨਾਲ ਕਬਰ ਵਲ ਉੱ'ਗਲੀ ਕੀਤੀ । ਫਿਰ ਮੁੰਡਾ ਨਿਆਸਰਾ ਨੰਗੀ ਭਏ” 
ਉੱਤੇ ਬਹਿ ਗਿਆ ਅਤੇ ਆਪਣੀ ਮਾਂ ਨੂੰ ਰੋਣ ਲਗ ਗਿਆ । 

ਢੁਲਾਲ ਕਬਰ ਦੇ ਨੇੜੇ _ਗਿਆ ਅਤੇ ਉਸ ਦੇ ਉੱਤੇ ਮੂਧਾ ਲੰਮਾ ਪੈ ਗਿਆ । ਉਹ ਭੁਬਾਂ 
:੨-ਖਖੂ “ਆ ਨਾਲ ਕੀ ਹਿਸਾਬ ਹੋਇਆ ਹੈ ? ਮੈ” ਆਪਣੀ ਤ੍ਰੀਮਤ ਨੂੰ ਆਪ 
ਮਾਰਿਆ ਹੈ । ਮੇਰੀ ਥਾਂ ਕਿਸੇ _ਸਭ ਤੋਂ ਕਰੜੇ ਦੋਜ਼ਖ ਵਿਚ ਹੋਣੀ ਚਾਹੀਦੀ ਹੈ । ਇਸ ਰਾ 
ਵਿਚ ਸ਼ੇਰੇ ਲਈ ਕੋਈ ਥਾਂ ਨਹੀਂ ਹੈ ।” ਜਦ 
, “ਹੋ ਮੇਰੀ ਮਦੀਨਾਂ, ਮੋਰੀ ਪ੍ਰਾਣਾਂ ਤੋਂ ਪਿਆਰੀ ! ਉਠ ਕੇ ਮੇਰੇ ਨਾਲ ਗੱਲਾਂ ਕਰ । ਹੁਣ 


੯ 


ਰਾ ਢਿਲ ਹੌਰ ਨਹੀਂ ਦੁਖਾਵਾਂਗਾ । ਮੋਰੀ ਸਜਣੀ, ਜੇ ਤੂੰ ਮੈਨੂੰ ਵਾਪਜ ਮਿਲ ਗਈ, ਤਾਂ ਮੈ” 
<੩ ਆਪਣੀ ਹਿਕ ਵਿਚ ਸਾਂਭ ਕੇ ਰੱਖਾਂਗਾ ਅਤੇ ਇਕ ਪਲ ਲਈ ਵੀ ਤੈਥੋਂ ਵਖਰਾ ਨਹੀਂ ਹੋਵਾਂਗਾ । 
ਉਠ ਅਤੇ ਸੈਰੇ ਨਾਲ ਗਲਾਂ ਕਰ । ਜੇ ਤ੍ਰੰ ਨਹੀਂ ਉਠਣਾ, ਤਾਂ ਮੈਨੂੰ ਵੀ ਓਥੇ ਹੀ ਲੈ ਚਲ ਜਿਥੇ ਤੂੰ । 
ਗਈ ਹੈ” ਏਡੀ ਭੈੜੀ ਕਰਤ੍ਰਤ ਸਦਕਾ ਮੈਨੂੰ ਬੜੀ ਸ਼ਰਮ ਆ ਰਹੀ ਹੈ । ਇਹ ਕਬਰ ਛਡ ਕੇ 
ਮੋਰੇ ਕੋਲ ਮੁੜ ਆ । ਇਸ ਦੁਨੀਆਂ ਵਿਚ ਮੈਂ” ਤੇਰੇ ਬਿਨਾਂ ਕਿਵੇ” ਜੀਓ ਸਕਦਾ ਹਾਂ । ਭਾਂਵੇਂ ਤੂੰ 
ਮੇਰੇ ਉੱਤੇ ਪਹਿਲਾਂ ਜਿੰਨੀ ਕਿਰਪਾਲੂ ਨਾਂ ਹੋਵੀ” ਅਤੇ ਨਾ ਹੀ ਮੈਨੂੰ ਓਨਾ ਪਿਆਰ ਕਰੀ” ਤਾਂ ਵੀ 
ਤੂੰ ਮਨੂੰ ਲੈ ਜਾ। ਕੀ ਇਹ ਗਲ ਸੱਚੀ ਨਹੀਂ ਕਿ ਤੂ ਮਰੇ ਤੋਂ ਵਿਛੜੀ ਇਕ ਪਲ ਲਈ ਵੀ ਨਹੀਂ 
ਜੀਓ ਸਕਦੀ ਜੈ ? ਹੁਣ ਮੈ ਤੇਰੀ ਮਿੰਨਤ ਕਰਦਾ ਹਾਂ ਕਿ ਮੈਨੂੰ ਆਪਣੇ ਚਰਨਾਂ ਵਿਚ ਥਾਂ ਦੇ ਦੇ । 
ਸੈ ਆਪਣਾ ਏਡਾ ਵੱਡਾ ਦੁਖ ਨਹੀ ਸਹਾਰ ਸਕਦਾ । ਇਹ ਠੀਕ ਹੈ ਕਿ ਮੈਂ` ਤੇਰੀਆਂ ਅੱਖਾਂ ਵਿਚ 
ਅਪਰਾਧੀ ਹਾਂ । ਪਰ ਤ੍ਰੰ ਆਪਣੇ ਸੂਰਜ ਨੂੰ _ਕਿਸਤਰ੍ਹਾਂ ਭੁਲ ਸਕਦੀ ਹੈ“ 2 ਉਹ ਤੇਰੇ ਲਈ ਦਿਨ 
ਰਾਤ ਰੋਦਾ ਰਹਿੰਦਾ ਹੈ । ਉਹ ਐਨ ਨਾ ਖਾਣ ਖੂਨ“ ਮਰ ਰਿਹਾਂ ਹੈ । 

ਉਹ ਫ਼ਕੀਰ ਹੋ ਗਿਆ ਅਤੇ ਗ਼ਮ ਵਿੱਚ ਦਿਨ ਰਾਤ ਰੋ'ਦਾ ਰਹਿੰਦਾ । ''ਮੈਨੂੰ ਇਸ ਤਰ੍ਹਾਂ 
ਲਗਦਾ ਹੈ ਜਿਵੇ ਮੇਰੀਆਂ ਪਸਲੀਆਂ ਵਖ ਹੋ ਗਈਆਂ ਹਨ । ਇਹ ਸੁੰਢਰ ਬਿਰਖ ਜਿਹੜੇ ਧਰਤੀ 
ਨੂੰ ਸਜਾਂਢੇ ਹਨ ਅਤੇ ਅਕਾਸ਼ ਦੇ ਤਾਰੇ ਮੈਨੂੰ ਕਾਲੀ ਰਾਤ ਵਾਂਗ ਲਗਦੇ ਹਨ । ਦਰਿਆ ਸੁੱਕ ਗਿਆ 
ਹੈ। ਪਥਰ ਨਰਮ ਰੋ ਗਿਆ ਹੈ । ਹਾਏ, ਮੈਂ” ਹੁਣ ਉਸ ਨੂੰ ਕਿੱਥੋ“ ਲਭਾਂਗਾ ? ਮੈ' ਕਿੱਥੇ ਜਾਵਾਂ ? 

ਮੈ ਬਾਨੀਆਂਚੰਗ ਦੇ ਸ਼ਹਿਰ ਵਾਪਸ ਨਹੀਂ” ਜਾਵਾਂਗਾ । ਇਹ ਧਰਤੀ ਮੇਤੇ ਲਈ ਪਵਿੱਤਰ 
ਹੈ। ਰਹਿੰਦਾ ਜੀਵਨ ਮੈਂ“ ਇਥੇ ਹੀ ਮਦੀਨਾਂ ਦੀ ਕਬਰ ਉੱਤੇ ਰਵਰਾਂਗਾਂ । ਉਆ ”- 

“ਰੋ ਲੱਕ, ਮੌਰੇ ਭਰਾ ਅਲਾਲ ਨੂੰ, ਜਿਹੜਾ ਮੈਨੂੰ _ਪ੍ਰਾਣਾਂ ਵਾਂਗ ਪਿਆਰਾ_ ਹੈ, ਇਹ ਦਸ 
ਦੇਣਾ ਕਿ ਅਭਾਗਾ ਦਲਾਲੂ ਹੁਣ ਘਰ ਮੁੜ ਕੇ ਨਹੀਂ” ਆਵੇਗਾ । ਮੈ ਆਪਣੇ ਮੁਢਲੇ ਸਾਲਾਂ ਵਿਚ. 
-.. ਫਿਰ ਫ਼ਕੀਰ ਹੋ ਜਾਵਾਂਗਾਂ । ਮਦੀਨਾਂ ਲਈ. ਮੇਰਾ ਦਿਲ ਟੁਟ ਕੇ ਦੋ ਟੋਟੇ ਹੋ 

1 

“ਜੇ ਮੋ ਤਲਾਕ ਦੀ ਉਹ ਚਿੱਠੀ ਨ ਲਿਖਦਾ ! ਨਾਂ ਮੁੜ ਕੇ ਵਿਆਹ ਕਰਦਾ ਤਾਂ ਉਹ' 
ਕਦੀਂ ਮੈਨੂੰ ਛਡ ਕੇ ਨਾ ਜਾਂਦੀ । ਦੀਵਾਨ ਬਣੁਲ ਦੀ ਖ਼ਾਤਰ ਮੈ ਬਹੁਤ ਘਿਨਾਉਣੀ ਕਰਤ੍ਰੜ 
ਕੀਤੀ । ਧਰਤੀ ਦੀ ਖੇਹ-ਲਈ' ਮੈਂ ਸੁੱਚ ਹੀਰਾ ਤਿਆਗ ਦਿੱਤਾ । % 

“'ਬਾਲਪਨ ਤੋਂ ਹੀ ਉਹ ਮੋਰੀ ਪ੍ਰਿਆ ਸੀ । ਜੇ ਉਹ ਮੈਨੂੰ ਇਕ ਪਲ ਨਾਂ ਵੇਖਦੀ ਤਾਂ ਝੁਲੀ 
੬੬੨ ਬਾਰ੍ਹਾਂ ਸਾਲ ਅਸੀ ਇਕੱਠੇ ਰਹੇ । ਹੁਣ ਉਸ ਤੋਂ” ਬਿਨਾਂ ਇਹ ਦੁਨੀਆਂ ਮੋਰੇ ਲਈ 
ਨਰਕ ਹੈ ।”” 

ਇਸਤਰ੍ਹਾਂ ਦਲਾਲ ਆਪਣੇ ਹਾਲ ਉੱਤੇ ਵਿਰਲਾਪ ਕਰਦਾ ਰਿਹਾ । ਉਸ ਨੇ ਮਦੀਨਾਂ ਦੀ] 
ਕਬਰ ਉੱਤੇ ਇਕ ਨਿੱਕਾ ਜਿਹਾ ਛੱਪਰ ਬਣਾ ਲਿਆ, ਅਤੇ ਫ਼ਕੀਰ ਬਣ ਕੇ ਓਥੇ ਰਹਿਣ ਲਗਾ । ? 
ਉਹ ਦੀਵਾਨ ਦੀ ਪਦਵੀ ਛਡ ਕੇ ਦਰਵੋਸ਼ ਹੋ ਗਿਆ । ਉਹ ਬਾਨੀਆਂਚ'ਗ ਮੁੜ ਕੇ ਨਾ ਗਿਆ ।” 
ਹੋ ਮੇਰੇ ਮਿਤਰੋ ! ਸਾਵਧਾਨ ਰਹੋਂ ! ਅਖੀਰ ਉੱਤੇ ਕਬਰ ਉਡੀਕਦੀ ਹੈ। ___ ਨ 

ਦਲਾਲ ਦੇ ਦੁਖ ਉੱਤੇ ਪਥਰ ਪਘਰ ਗਏ । ਜਲਾਲ ਗਾਇਕ ਇਹ ਦੁਖ ਭਰਿਆ ਗੀਤ! 
ਆਉਦਾ ਹੈ । 


